ਪ੍ਰਮਾਣ-ਪਤਰ 


ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਖੋਜਾਰਥੀ ਲਖਵਿੰਦਰ ਸਿੰਘ ਨੇ _ਪਾਣਿਨੀ ਵਿਆਕਰਨ 
(ਅਸ਼ਟਾਧਿਆਈ): ਪ੍ਰਬੰਧ ਤੇ ਵਿਹਾਰ (ਪੰਜਾਬੀ ਭਾਸ਼ਾ ਦੇ ਸੰਦਰਭ ਵਿਚ) ਵਿਸ਼ੇ ਉਪਰ ਖੋਜ-ਪ੍ਰਬੰਧ ਮੇਰੀ 
ਨਿਗਰਾਨੀ ਹੇਠ ਸੰਪੂਰਨ ਕੀਤਾ ਹੈ।ਇਹ ਖੋਜਾਰਥੀ ਦਾ ਮੌਲਿਕ ਖੋਜ-ਕਾਰਜ ਹੈ। ਇਸ ਖੋਜ-ਕਾਰਜ ਨੂੰ 
ਪਹਿਲਾਂ ਕਿਸੇ ਡਿਗਰੀ ਜਾਂ ਡਿਪਲੋਮੇ ਵਾਸਤੇ ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਹੋਰ ਯੂਨੀਵਰਸਿਟੀ ਵਿਚ 
ਪੇਸ਼ ਨਹੀਂ ਕੀਤਾ ਗਿਆ। ਮੈ' ਇਸ ਖੋਜ-ਪ੍ਰਬੰਧ ਨੂੰ ਪੀਐੱਚ.ਡੀ. ਪੰਜਾਬੀ ਦੀ ਡਿਗਰੀ ਵਾਸਤੇ ਪ੍ਰਸਤੁਤ ਕਰਨ 
ਦੀ ਆਗਿਆ ਦਿੰਦਾ ਹਾਂ। 


ਮਿਤੀ: %9-23ਡ%ਨ' 10448 


ਘੋਸ਼ਣਾ-ਪੱਤਰ 


ਮੈਂ ਬਿਆਨ ਕਰਦਾ ਹਾਂ _ਕਿ ਪਾਣਿਨੀ ਵਿਆਕਰਨ (ਅਸ਼ਟਾਧਿਆਈ): ਪ੍ਰਬੰਧ ਤੇ ਵਿਹਾਰ 
(ਪੰਜਾਬੀ ਭਾਸ਼ਾ ਦੇ ਸੰਦਰਭ ਵਿਚ) _ਇਹ ਖੋਜ ਕਾਰਜ ਇਸ ਤੋਂ ਪਹਿਲਾਂ ਕਿਸੇ ਡਿਗਰੀ ਜਾਂ ਡਿਪਲੋਮੇ 
ਵਾਸਤੇ ਪੰਜਾਬੀ ਯੂਨੀਵਰਸਿਟੀ ਜਾਂ ਕਿਸੇ ਹੋਰ ਯੂਨੀਵਰਸਿਟੀ ਵਿਚ ਪੇਸ਼ ਨਹੀਂ ਕੀਤਾ ਗਿਆ। 


ਪ੍ਰਤੀ ਹਸਤਾਖਰ ਹਸਤਾਖਰ 
--ਲੁਖਟਿੰ=ਨੇ ਜੇ” 
(ਬੂਟਾ ਸਿੰਘ ਬਰਾੜ) (ਲਖਵਿੰਦਰ ਸਿੰਘ) 


ਨਿਗਰਾਨ 


ਪਾਣਿਨੀ ਵਿਆਕਰਨ (ਅਸ਼ਟਾਧਿਆਈ): ਪ੍ਰਬੰਧ ਅਤੇ ਵਿਹਾਰ 


(ਪੰਜਾਬੀ ਭਾਸ਼ਾ ਦੇ ਸੰਦਰਭ ਵਿਚ) 


ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭਾਸ਼ਾ 
ਫੈਕਲਟੀ ਅਧੀਨ ਪੀਐੱਚ.ਡੀ. (ਪੰਜਾਬੀ) ਦੀ 


ਡਿਗਰੀ ਲਈ ਪ੍ਰਸਤੁਤ 
ਖੋਜ-ਪ੍ਰਬੰਧ 
2021] 
ਨਿਗਰਾਨ: 
ਡਾ. ਬੂਟਾ ਸਿੰਘ ਬਰਾੜ 
ਪ੍ਰੋਫ਼ੈਸਰ, ਪੀ. ਜੀ. ਸਟੱਡੀਜ ਵਿਭਾਗ, 
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ। 
ਪੰਜਾਬੀ ਵਿਭਾਗ 


ਲਖਵਿੰਦਰ ਸਿੰਘ 


ਇੱਥੇ ਕਿਰਿਆ ਕਰਤਾ ਦੇ ਸੰਬੰਧ ਵਿਚ ਹੁੰਦੀ ਹੈ ਅਤੇ ਕਰਮ ਨੂੰ ਦਰਸਾਉਂਦੀ ਹੈ। “ਭਾਵਵਾਚੀ” ਕਿਰਿਆ 
ਵਿਚ ਭਾਵ ਮਾਤਰ ਨੂੰ ਬਿਆਨ ਕੀਤਾ ਜਾਂਦਾ ਹੈ।ਪਾਣਿਨੀ ਮੁਤਾਬਿਕ, “ਭਾਵਵਾਚ” ਵਿਚ ਲਕਾਰ ਨੂੰ ਭਾਵ ਦੇ 
ਅਰਥ ਵਿਚ ਵਰਤਿਆ ਜਾਂਦਾ ਹੈ।ਉਸਦੀ ਪਹਿਲੇ ਪੁਰਖ਼ ਅਤੇ ਮੱਧ ਪੁਰਖ਼ ਦੁਆਰਾ ਸਮਾਨਾਰਥਿਕਤਾ ਨਹੀ 
ਹੋ ਸਕਦੀ। ਇਸ ਲਈ ਭਾਵਵਾਚ ਵਿਚ ਪ੍ਰਥਮ ਅਤੇ ਮੱਧ ਪੁਰਖ਼ ਨਹੀਂ ਆਉਂਦੇ। ਪਹਿਲੇ ਪੁਰਖ਼ ਵਾਸਤੇ 
ਲਕਾਰ ਨਾਲ ਸਮਾਨ ਅਧਿਕਰਣ ਇੱਛਿਤ ਹੈ।ਉਹ ਪਹਿਲੇ ਨੂੰ ਛੱਡਕੇ ਹਮੇਸ਼ਾ ਸਮਾਨ ਰੂਪ ਵਿਚ ਹੋ ਜਾਂਦਾ 
ਹੈ। ਦੂਸਰਾ “ਤਿੰਡ੍” ਵਾਚੀ ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ ਭਾਵ ਵਾਚ ਵਿਚ ਦੋ ਵਚਨ (ਸੰਸਕ੍ਰਿਤ ਦੇ 
ਸੰਖਿਆ ਦੀ ਇੱਛਾ ਨਹੀਂ ਰੱਖਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ “ਭਾਵਵਾਚ” ਵਿਚ ਧਾਤੂ ਰੂਪ ਇੱਕ 
ਲਕਾਰ ਵਿਚ ਬਣਦਾ ਹੈ,ਤੇ ਉਹ ਵੀ ਪ੍ਰਥਮ ਪੁਰਖ਼ ਇੱਕ ਵਚਨੀ ਰੂਪ ਵਿਚ । 


ਸਮੁੱਚੇ ਵਿਵੇਚਨ ਤੋਂ ਬਾਅਦ “ਅਸਟਾਧਿਆਈ” ਦੇ ਸਗਲੇ ਸੂਤਰਾਂ ਦਾ ਪੰਜਾਬੀ ਲਿਪੀਅੰਤਰਣ 
ਅੰਤਿਕਾ-1 ਵਿਚ ਪੇਸ਼ ਕੀਤਾ ਹੈ। ਲਿਪੀਅੰਤਰਣ ਲਈ ਅਸੀ ਈਸ਼ਵਰ ਚੰਦਰ ਦੁਆਰਾ ਵਿਖਿਆਤ 
ਅਸ਼ਟਾਧਿਆਈ ਦੇ ਮੂਲ ਪਾਠ ਨੂੰ ਸ੍ਰੋਤ ਬਣਾਇਆ ਹੈ। ਆਪਣੀ ਪੂਰੀ ਸਮਰੱਥਾ ਨਾਲ ਸਾਰੇ ਸੂਤਰਾਂ ਨੂੰ 
ਸੰਧੀਆਂ ਤੋੜ ਕੇ ਪੇਸ਼ ਕੀਤਾ ਹੈ ਪਰ ਕਈ ਥਾਂਈ ਇਨ੍ਹਾਂ ਸੰਧੀ ਰੂਪਾਂ ਨੂੰ ਤੋੜਨ ਵਿਚ ਜਦ ਅਸਮਰੱਥ ਰਹੇ 
ਤਾਂ ਸੂਤਰ ਨੂੰ ਮੂਲ ਰੂਪ ਵਿਚ ਹੀ ਪੇਸ਼ ਕਰ ਦਿੱਤਾ ਗਿਆ ਹੈ।ਇਸ ਲਈ ਸੰਪੂਰਨਤਾ ਦਾ ਸਾਡਾ ਕੋਈ 


ਦਾਅਵਾ ਨਹੀਂ ਹੈ। 


੧੪1 


ਅਧਿਆਇ: 
ਪਾਣਿਨੀ ਵਿਆਕਰਨ: ਪਿਛੋਕੜ ਤੇ ਵਿਕਾਸ 


1.0 ਭਾਰਤੀ ਸਨਾਤਨੀ ਵਿਆਕਰਨ ਪਰੰਪਰਾ 
ਵਿਚ ਇਹ ਗਿਆਨ-ਸੰਜਮ ਵਿਆਕਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ।ਵਿਆਕਰਨ ਦੀ ਇਹ 
ਪਰੰਪਰਾ ਵਿਸ਼ਵ-ਭਰ ਵਿਚ ਬੜੀ ਸਮਰਿੱਧ ਪ੍ਰਵਾਨ ਕੀਤੀ ਗਈ ਹੈ। ਬਾਬੂ ਰਾਮ ਸਕਸੈਨਾ(1970:218) ਨੇ 
ਲਿਖਿਆ ਹੈ ਕਿ ਭਾਰਤ ਭਾਸ਼ਾ ਵਿਗਿਆਨ ਦਾ ਆਦਿ ਗੁਰੂ ਸੀ।ਪੱਛਮ ਦੇ ਪ੍ਰਕਾਂਡ ਭਾਸ਼ਾ ਵਿਗਿਆਨੀਆਂ ਨੇ 
ਵੀ ਭਾਰਤ ਦੀ ਸਨਾਤਨੀ ਵਿਆਕਰਨ ਪਰੰਪਰਾ ਦੀ ਮੁਕਤ ਕੰਠ ਨਾਲ ਪ੍ਰਸ਼ੰਸਾ ਕੀਤੀ ਹੈ। ਇਸ ਵਿਆਕਰਨ 
ਪਰੰਪਰਾ ਦੇ ਮੁਨੀਵਰਾਂ-ਪਾਣਿਨੀ, ਪਤੰਜਲੀ ਤੇ ਭਰਥਰੀਹਰੀ ਦੇ ਗ੍ਰੰਥ “ਅਸ਼ਟਾਧਿਆਈ, “ਮਹਾਂਭਾਸ਼ਯ” ਤੇ 
“ਵਾਕਯਪਦੀਯ” ਵਿਸ਼ਵ ਭਰ ਵਿਚ ਮਾਨਵੀ ਪ੍ਰਤਿਭਾ ਦਾ ਵੱਡਾ ਹਾਸਿਲ ਮੰਨੇ ਜਾਂਦੇ ਹਨ। ਵਿਆਕਰਨ ਦੇ 
ਸੰਬੰਧ ਵਿਚ ਭਰਥਰੀਹਰੀ (ਵਾ.1-1 ਤੇ 1-11) ਨੇ ਲਿਖਿਆ ਹੈ: 
੭%ਨਾ£ /ਨੋਧਨਂ ਝੁਹਆ ਸਝਦ ਤੱਤਵੀੰ ਯਣ ਆਕਾਸ਼ਰਨ / 
/ਵੇਵਰਤਤੇ #ਰਥ ਭਾਵੇਨ ਪੁਕੈ?ਨਆ ਜਗਤ ਲਤਹ/ / 
ਅਤੇ 
ਆਸਨ ਚੁਹਆ ਰਾਣਸ਼ਤਸਯ ਤ੪ਨਲ/ੱਤਨ# ਤਘਹ/ 
ਪਥਠਾੰ ਛੰਦ ਸ਼ਾਭਕਗਾੰ ਪਾਹਨ ਵਯਾਕਰਣੰ ਝੁਧਾਹਾ/ / 
ਵੇਦਾਂ ਦੇ ਛੇ ਅੰਗਾਂ ਵਿਚੋਂ “ਮੂੰਹ” ਰੂਪੀ ਅੰਗ ਵਿਆਕਰਨ ਨੂੰ ਆਖਿਆ ਗਿਆ ਹੈ।ਪਤੰਜਲੀ ਨੇ 
ਇਸ ਸੰਦਰਭ ਵਿਚ ਲਿਖਿਆ ਹੈ: 
ਛੰਦ ਘਾਦਹ ਤਾ ਵੇਟੱਨਆ ਹਸ਼ਤੰ ਕਲਘੰਰਲ ੪ਨਲਤੇ/ 
ਨਕਸ਼ਾ ਪਾਣ ਤੇ ਵੇਦੱਨਿਆ ਨਕ ਵਯਾਕਾਰਣ' ਨ੧/ਤਸ਼/ 
ਤਸ਼ਆਤਾ ਸ਼ਾਗਮਯੀਤਲੇਵ ਲੂਹਮਲੱਕੇ ਆਗੀੰਸਤੇ? 
ਇਥੇ ਸਿੱਧ ਹੁੰਦਾ ਹੈ, _ਕਿ ਵੇਦ ਰੂਪੀ ਸਰੀਰ ਦਾ ਮੂੰਹ ਵਿਆਕਰਨ _ਹੈ। ਯੁਧਿਸ਼ਠਰ 
ਮੀਮਾਂਸਕ(1983:25) ਵੇਦਾਂ ਨੂੰ ਹੀ ਵਿਆਕਰਨ ਦਾ ਆਦਿ ਬਿੰਦੂ ਮੰਨਦਾ ਹੈ।ਵੈਦਿਕ ਮੰਤਰਾਂ ਵਿਚ ਅਨੇਕ 
ਥਾਵਾਂ ਉਪਰ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ: 
/. _ਯਗੋਨ ਯਗਕਲੰਤ ਵੇਵਾਹ (/ਨੋਗ: 7-76#-509 
2. ਲੇ ਸਹਸ ਸਹਸਾ ਸ਼ਹਨਤੇ (ਓਹੀ 6-66-9) 
3. ਘਰਵੀਰ਼ਨਤਾ ਵਨਿਰਵਨਾ (ਓਨੀ. $-੭-377 


ਧਾਨਯਆਨ /ਨਨਨ ਦੇਵਾਨੂ (ਯੂ: 7-20) 
ਕੱਤਨਹਾ ਕੰਤੰਹ ਨਹਮਵਾਤ (ਇਹੀ 77-07) 
ਨਨਦੇਵਾਹ ੫/ਵਤਰਾਣਾਤਨਆਨੰ ਘਨਤੇ ਸ਼ਟਾ (ਸ7ਨ5-2,$-5) 
ਤਾਰਥਸ਼ਤਰੀਂਤ (%ਥ: &-੭#-5) 
ਪਤੰਜਲੀ (1-1-1) ਅਨੁਸਾਰ ਵਿਆਕਰਨ ਦੇ ਪ੍ਰਯੋਜਨ ਵਿਚ “ਚਤਵਾਰਿ ਸ੍ਰਿੰਗਾ`, “ਚਤਵਾਰਿ 
ਵਾਕ”, “ਉਤਵਹ”, “ਸਕੁਤਸਿਵ” ਆਦਿ ਮੰਤਰਾਂ ਦੀ ਵਿਆਖਿਆ ਵਿਆਕਰਨ ਦੇ ਸਿਧਾਂਤ ਉਪਰ 
ਹੈ।ਪਤੰਜਲੀ ਤੋਂ ਬਹੁਤ ਸਮਾਂ ਪਹਿਲਾਂ ਯਾਸਕ ਨੇ ਵੀ ਉਕਤ ਮੰਤਰਾਂ ਵਿਚੋਂ “ਚਤਵਾਰਿ ਵਾਕ” ਦੀ 
ਵਿਆਖਿਆ ਵਿਆਕਰਨ ਦੇ ਸੰਦਰਭ ਵਿਚ ਕੀਤੀ ਹੈ। 

ਵੈਦਿਕ ਪਰੰਪਰਾ ਅਤੇ ਪਾਠਾਂ ਦੇ ਵਿਸ਼ਲੇਸ਼ਣ ਵਿਚ ਇਹ ਤੱਥ ਸਾਹਮਣੇ ਆਉਂਦਾ ਹੈ, ਕਿ ਵੈਦਿਕ 
ਹੋ ਚੁੱਕੇ ਸਨ। “ਰਿਗਵੇਦ” ਦੇ ਸ਼ਬਦ ਪਾਠ ਵਿਚ ਇਸ ਦਾ ਸਰੂਪ ਸਾਫ ਦਿਖਾਈ ਦਿੰਦਾ ਹੈ। ਬ੍ਰਾਹਮਣ ਗ੍ਰੰਥਾਂ 
ਵਿਚ ਅਨੇਕ ਥਾਵਾਂ ਉਤੇ ਵਿਆਕਰਨ ਦੀ ਪਰਿਭਾਸ਼ਿਕ ਸ਼ਬਦਾਵਲੀ ਪ੍ਰਾਪਤ ਹੁੰਦੀ ਹੈ। “ਸ਼ਥਪਤ ਬ੍ਰਾਹਮਣ” 
ਸੰਗਿਆਵਾਂ ਦਾ ਉਲੇਖ ਕੀਤਾ ਗਿਆ ਹੈ। ਅਵਨਿੰਦਰ ਕੁਮਾਰ (2009:03) ਅਨੁਸਾਰ, “ਵੈਦਿਕ ਕਾਲ ਵਿਚ 
ਉਪਜੀ ਵਿਆਕਰਨਿਕ ਪਰੰਪਰਾ, ਬ੍ਰਾਹਮਣ ਕਾਲ ਵਿਚ ਪ੍ਰਗਟ ਹੋਈ। ” “ਮੈਤ੍ਰਾਵੀ ਸੰਹਿਤਾ” ਵਿਚ ਛੇ 
ਵਰਤਿਆ ਹੈ। “ਮਹਾਂਭਾਸ਼ਯ” (1-1-1) ਅਨੁਸਾਰ ਭਾਰਤ ਵਿਚ ਵਿਆਕਰਨ ਦਾ ਅਧਿਐਨ ਪ੍ਰਾਚੀਨ ਕਾਲ 
ਤੋਂ ਹੁੰਦਾ ਆ ਰਿਹਾ ਹੈ। “ਬਾਲਮੀਕੀ ਰਮਾਇਣ” (ਕਿਸ਼ਕਿੰਧਾਂ ਕਾਂਡ 3-29) ਤੋਂ ਵੀ ਗਿਆਤ ਹੁੰਦਾ ਹੈ ਕਿ 
ਉਸ ਸਮੇਂ ਵਿਆਕਰਨ ਦਾ ਅਧਿਐਨ ਅਧਿਆਪਨ ਹੋਇਆ ਕਰਦਾ ਸੀ।ਵਿਆਕਰਨ ਵਾਸਤੇ 
“ਵਿਆਕਰਨ” ਸ਼ਬਦ ਦਾ ਪ੍ਰਯੋਗ, “ਬਾਲਮੀਕੀ ਰਮਾਇਣ” (3-29), “ਗੋਪਥ ਬ੍ਰਾਹਮਣ” (ਪੂ.9-24), 
“ਮੂੰਡਕਯੋ ਉਪਨਿਸ਼ਦ” (1-1) ਅਤੇ “ਮਹਾਂਭਾਰਤ” ਆਦਿ ਪੁਰਾਤਨ ਗ੍ਰੰਥਾਂ ਵਿਚ ਹੋਇਆ ਹੈ । ਯੁਧਿਸ਼ਨਰ 
ਮੀਮਾਂਸਕ (ਉਹੀ:26) “ਰਿਕਤੰਤਰ” ਦੇ ਹਵਾਲੇ ਨਾਲ ਲਿਖਦਾ ਹੈ ਕਿ ਭਾਰਤੀ ਵਿਆਕਰਨ ਪਰੰਪਰਾ ਦਾ 
ਮੁੱਢ “ਬ੍ਰਹਮਾ” ਤੋਂ ਬੱਝਿਆ ਹੈ।ਇਸ ਦੀ ਪੁਸ਼ਟੀ ਵਾਸੂਦੇਵ ਸ਼ਰਨ ਅਗਰਵਾਲ (2014:20) ਨੇ ਵੀ ਚੀਨੀ 
ਯਾਤਰੀ ਹਿਊਨਸਾਂਗ ਦੇ ਹਵਾਲੇ ਨਾਲ ਕੀਤੀ ਹੈ। 

ਭਾਰਤ ਵਿਚ ਹਰੇਕ ਵਿਦਿਆ ਅਤੇ ਗਿਆਨ ਦੀ ਆਧਾਰਸ਼ਿਲਾ ਵੇਦਾਂ ਨੂੰ ਮੰਨਿਆ ਗਿਆ ਹੈ। ਵੇਦਾਂ 
ਨੂੰ ਬ੍ਰਹਮ ਦੀ ਕਿਰਤ ਮੰਨਿਆ ਜਾਣ ਕਰਕੇ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀ 
ਫਿਰ ਵੇਦਾਂ ਦੇ ਗੂੜ੍ਹ ਚਿੰਤਨ ਦੇ ਮੁਕਾਬਲੇ ਵਿਆਕਰਨ ਨੂੰ ਪਰਵਰਤੀ ਅਤੇ ਜਟਿਲ ਮੰਨਿਆ ਜਾ ਸਕਦਾ ਹੈ 
ਜਾਂ ਨਹੀਂ? ਦੂਸਰਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਵੇਦਾਂ ਦੀ ਰਚਨਾ ਇੱਕ ਹੀ ਵਿਅਕਤੀ ਦੁਆਰਾ ਇੱਕ 
ਹੀ ਗ੍ਰੰਥ ਦੇ ਰੂਪ ਵਿਚ ਹੋਈ ਸੀ ਜਾਂ ਫਿਰ ਨਹੀਂ? ਤਦ “ਵੇਦਾਂਗ” ਦੇ ਰੂਪ ਵਿਚ ਵਿਆਕਰਨ ਦੀ ਮਾਨਤਾ ਦੇ 


0: 4੧” - 22) . .2$ 


ਪ੍ਰਸ਼ਨ ਉਪਰ ਵਿਚਾਰ ਹੋ ਸਕਦਾ ਹੈ। ਭਾਵੇਂ ਕੁਝ ਵੀ ਹੋਵੇ “ਵੇਦਾਂਗ” ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ 
ਸਾਰੇ ਗਿਆਤ ਵਿਗਿਆਨਾਂ ਨੂੰ ਵੱਖਰੇ ਰੂਪ ਵਿਚ ਮਹੱਤਵ ਅਤੇ ਸਵੀਕ੍ਰਿਤੀ, ਵੇਦਾਂ ਅਤੇ ਸੰਹਿਤਾਵਾਂ ਦੀ 
ਮਾਨਤਾ ਤੇ ਉਨ੍ਹਾਂ ਦੇ ਵਿਆਪਕ ਰੂਪ ਵਿਚ ਸਵੈ-ਅਧਿਐਨ ਵਾਲੀ ਪ੍ਰਾਕ੍ਰਿਤੀ ਤੋਂ ਬਾਅਦ ਹੀ ਸੰਭਵ 
ਹੋਈ । ਇਹ ਸੰਭਵ ਹੋ ਸਕਦਾ ਹੈ ਕਿ ਅਨੇਕਾਂ ਧਾਰਨਾਵਾਂ ਤੇ ਸਿੱਟਿਆ ਨੇ ਪਹਿਲਾਂ ਹੀ ਜਨਮ ਲੈ ਲਿਆ ਸੀ 
ਕਿ “ਪ੍ਰਬੁੱਧ ਮਨ ਦੀ ਵਿਸ਼ਲੇਸ਼ਣ ਸਕਤੀ ਦਾ ਨਾਂ ਹੀ ਵਿਆਕਰਨ ਹੈ।” ਵੈਦਿਕ ਚਿੰਤਨ ਦੁਆਰਾ ਹੀ 
ਅਜਿਹੇ ਵਿਸ਼ਲੇਸ਼ਣ ਦਾ ਮੂਰਤੀਮਾਨ ਹੋਣਾ ਸੰਭਵ ਸੀ। ਪਰ ਵਿਗਿਆਨਕ ਤੌਰ ਤੇ ਉਨ੍ਹਾਂ ਦੀ ਮਨੌਤ ਬਾਅਦ 
ਦੀ ਗੱਲ ਆਖੀ ਜਾ ਸਕਦੀ ਹੈ। ਭਰਥਰੀਹਰੀ ਦੇ ਸ਼ਬਦਾਂ ਵਿਚ ਇਨ੍ਹਾਂ ਆਰੰਭਕ ਰਿਸ਼ੀਆਂ ਦਾ ਗਿਆਨ 
ਸਮੱਗਰ ਸੀ। ਅਰਥਾਤ ਉਨ੍ਹਾਂ ਦਾ ਦਰਸ਼ਨ ਗਿਆਨ ਦੇ 
ਸੁਗਠਿਤ ਰੂਪ ਵਿਚ ਸੀ। ਵੇਦਾਂ ਦੇ ਰਚਨਹਾਰਿਆਂ ਨੂੰ ਆਪਣੇ ਆਪ ਇਨ੍ਹਾਂ ਗਿਆਨ ਅੰਗਾਂ ਦੀ 
ਵਿਅਕਤੀਗਤ ਜ਼ਰੂਰਤ ਅਨੁਭਵ ਨਹੀਂ ਹੋਈ। ਭਰਥਰੀਹਰੀ (1-1-46) ਅਨੁਸਾਰ ਸ਼ਬਦਾਂ ਦੀ “ਸਮ੍ਰਿਤੀ” 
ਵਿਆਕਰਨ ਦੀ ਪਰਿਆਇ ਹੈ। 

ਵਿਆਕਰਨ ਦੀ ਇੱਕ ਵੱਖਰੇ ਗਿਆਨ ਅੰਗ ਦੇ ਰੂਪ ਵਿਚ “ਸੱਤਾ” ਵੇਦਾਂ ਦੇ ਸਮਕਾਲ ਜਾਂ ਉਨ੍ਹਾਂ ਤੋਂ 
ਪਹਿਲਾਂ ਨਹੀਂ ਸੀ। ਇਸਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਵਿਦਵਾਨਾਂ ਨੇ ਇਸ ਦੀ ਇਸ 
ਰੂਪ ਵਿਚ ਜ਼ਰੂਰਤ ਨਹੀ' ਸਮਝੀ। ਇਸ ਦੇ ਨਾਲ ਇਹ ਵੀ ਸੱਚ ਹੈ ਕਿ ਉਨ੍ਹਾਂ ਦੇ ਅਣ-ਵਿਅਕਤ ਤੇ ਇੱਕ- 
ਕਰ ਸਕਦੇ ਹਾਂ,ਇਹ ਤੱਤ ਬੜੇ ਪ੍ਰੋੜ ਤੇ ਮਹੱਤਵਪੂਰਨ ਸਨ। ਇਨ੍ਹਾਂ ਵਿਚੋਂ ਕੁਝ ਕੁ ਦਾ ਉਲੇਖ਼ ਪਤੰਜਲੀ 
ਦੁਆਰਾ “ਮਹਾਂਭਾਸ਼ਯ” ਵਿਚ ਹੋਇਆ ਮਿਲਦਾ ਹੈ। 
ਅੰਗਾਂ ਦਾ ਮੂਲ ਆਧਾਰ ਉਸ ਸ਼ਾਸਤਰ ਨੂੰ ਕਿਹਾ ਜਾ ਸਕਦਾ ਹੈ, ਜਿਸ ਨੂੰ ਅਜੋਕੇ ਸਮੇਂ ਵਿਚ ਅਸੀਂ 
“ਵਿਆਕਰਨ? ਕਹਿੰਦੇ ਹਾਂ ਵਿਆਕਰਨ ਤੋ ਬਿਨਾ “ਸਿੱਖਿਆ” ਤੇ “ਨਿਰੁਕਤ” ਵੀ ਇਸੇ ਵਰਗ ਵਿਚ 
ਆਉਂਦੇ ਹਨ। ਇਨ੍ਹਾਂ ਵਿਚੋਂ ਜੋ ਗ੍ਰੰਥ ਵਰਤਮਾਨ ਸਮੇ' ਉਪਲਬਧ ਹਨ, ਉਨ੍ਹਾਂ ਵਿਚ ਬਹੁਤ ਸਾਰੇ ਐਸੇ 
ਮਿਲਦੇ ਹਨ, ਜਿੰਨ੍ਹਾਂ ਨੂੰ ਅਸੀਂ ਪਾਣਿਨੀ ਵਿਆਕਰਨ ਤੋਂ ਵੱਖਰਾ ਪਾਉਂਦੇ ਹਾਂ।ਜੋਤਿਸ਼, ਛੰਦ ਤੇ ਕਲਪ ਦਾ 
ਸੰਬੰਧ ਵੇਦਾਂ ਨਾਲ ਜ਼ਰੂਰ ਹੈ ਪਰ ਵਿਆਕਰਨ ਨਾਲ ਇਨ੍ਹਾਂ ਦਾ ਕੋਈ ਵਾਸਤਾ ਨਹੀ' ਹੈ।ਇਸ ਦੀ ਘੋਸ਼ਣਾ 
ਕਰਦਿਆਂ ਭਰਥਰੀਹਰੀ ਨੇ ਸਪੱਸ਼ਟ ਲਿਖਿਆ ਹੈ: 

ਮਲਮ' ਛੰੱਦਾਨਆਕ ਪਰਾਹਾ /ਵਆਕਰਣਾ ਝਧਾਹ? 

ਵਿਆਕਰਨ ਦੇ ਆਰੰਭਿਕ ਭਾਗਾਂ ਤੋ ਵੈਦਿਕ ਆਚਾਰੀਆ ਜਾਣੂ ਸਨ। ਪਰ ਧਾਤੂਆਂ ਦੀ ਵੱਖਰੀ 
ਖੋਜ ਅਤੇ ਮੂਲ ਅਰਥ ਦੇ ਅਨੁਸੰਧਾਨ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਸਮਝੀ ਗਈ। ਇਸ ਤੋਂ ਬਿਨਾ ਇਹ 
ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਸੰਕਾਵਾਂ ਤੇ ਭਰਮ-ਭੁਲੇਖਿਆਂ ਦੀ ਨਵ੍ਰਿਤੀ ਹੋ ਚੁੱਕੀ ਹੋਵੇ ਅਤੇ 
ਉਨ੍ਹਾਂ ਨੇ ਇਸ ਖੋਜ ਨੂੰ ਜ਼ਰੂਰੀ ਹੀ ਨਾ ਸਮਝਿਆ ਹੋਵੇ। “ਬ੍ਰਾਹਮਣ ਗ੍ਰੰਥਾਂ ਵਿਚ ਵਿਆਕਰਨ ਤੇ ਨਿਰੁਕਤ ਦੇ 


“ਵੱਖਰੇ ਅਰਥ” ਸਿਧਾਂਤ ਦਾ ਹੀ ਅਨੁਕਰਣ ਹੋਇਆ ਹੈ।ਮੂਲ ਅਰਥ ਤੇ ਧਾਤੂ ਦੀ ਵਿਆਪਕ ਖੋਜ ਹੀ 


ਬ੍ਰਾਹਮਣ ਗ੍ਰੰਥਾਂ ਦਾ ਮੁਖ ਉਦੇਸ਼ ਰਹੀ ਹੈ। ਰਾਮ ਨਾਥ ਤ੍ਰਿਪਾਠੀ (1983:08) ਅਨੁਸਾਰ, “ਧਾਤੂ ਦੇ ਵੱਖਰੇ 
ਰੂਪ ਵਿਚ ਪਹਿਲੇ ਦਰਸ਼ਨ ਦਾ ਮਾਣ ਇੰਦਰ ਦੇ ਚੇਲੇ ਭਾਰਦਵਾਜ ਨੂੰ ਦਿੱਤਾ ਜਾਂਦਾ ਹੈ”। 

“ਸਿੱਖਿਆ” ਗ੍ਰੰਥਾਂ ਦਾ ਮੁੱਖ ਵਿਸ਼ਾ ਵਰਨ ਉਚਾਰਣ ਨਿਯਮ ਜਾਂ ਧੁਨੀ ਅਧਿਐਨ ਹੈ। “ਪਾਣਿਨੀ 
ਸਿੱਖਿਆ” ਤੋਂ ਬਹੁਤ ਸਮਾਂ ਪਹਿਲਾਂ “ਸਿੱਖਿਆ” ਗ੍ਰੰਥਾਂ ਦਾ ਆਰੰਭ ਹੋ ਚੁਕਿਆ ਸੀ। ਪਰ ਉਨ੍ਹਾਂ ਵਿਚ 
“ਸੰਧੀ” ਦੇ ਨਿਯਮਾਂ ਸੰਬੰਧੀ ਸਮਾਵੇਸ਼ ਹੋਣ ਤੋਂ ਬਿਨਾ ਬਹੁਤ ਸਾਰੀਆਂ ਗੱਲਾਂ ਵਿਆਕਰਨ ਦੇ ਖੇਤਰ ਦੀਆਂ 
ਆ ਜਾਂਦੀਆਂ ਹਨ। “ਨਿਰੁਕਤਾਂ” ਦੀ ਰਚਨਾ ਵੀ ਯਾਸਕ ਤੋ ਪਹਿਲਾਂ ਆਰੰਭ ਹੋ ਚੁੱਕੀ ਮੰਨੀ ਜਾਂਦੀ ਹੈ। 
ਯਾਸਕ ਨੇ ਜਿਹੜੇ ਵੀ ਨਿਰੁਕਤਾਂ ਦਾ ਉਲੇਖ਼ ਕੀਤਾ ਹੈ, ਉਨ੍ਹਾਂ ਵਿਚੋਂ ਅਨੇਕ ਦਾ ਵਰਨਣ ਪਾਣਿਨੀ ਤੇ ਦੂਜੇ 
ਵਿਆਕਰਨਕਾਰਾਂ ਨੇ ਵੀ ਕੀਤਾ ਹੈ। ਆਧੁਨਿਕ ਸਮੇਂ ਵਿਚ ਉਪਲਬਧ ਯਾਸਕ ਦਾ ਨਿਰੁਕਤ ਪ੍ਰਮਾਣਿਕ ਅਤੇ 
ਇੱਕ ਮਾਤਰ ਨਿਰੁਕਤ ਹੈ। 
ਸਾਰਿਆਂ ਵਿਚ ਬਹੁਤ ਸਾਰੇ ਐਸੇ ਹਨ, ਜਿੰਨ੍ਹਾਂ ਨੂੰ ਖ਼ਾਲਿਸ ਵਿਆਕਰਨ ਆਖਿਆ ਜਾ ਸਕਦਾ ਹੈ। 
ਮਿਲਦੇ ਹਨ। ਵਿਆਕਰਨ ਦੇ ਪਰਵਰਤੀ ਸੂਤਰਾਂ ਵਾਂਗ ਇਨ੍ਹਾਂ ਵਿਚ ਅਨੇਕ ਸੂਤਰ ਉਪਲਬਧ ਹੋ ਜਾਂਦੇ 
ਰੱਖਿਆ ਜਾ ਸਕਦਾ ਹੈ। 

1.1 ਪ੍ਰਾਚੀਨ ਵਿਆਕਰਨਕਾਰ 

ਯਾਸਕ, _ਪਾਣਿਨੀ, ਪਤੰਜਲੀ ਅਤੇ ਭਰਥਰੀਹਰੀ ਆਦਿ ਨੇ ਅਨੇਕਾਂ ਵਿਆਕਰਨਾਂ ਅਤੇ 
ਵਿਆਕਰਨਕਾਰਾਂ ਦਾ ਜ਼ਿਕਰ ਕੀਤਾ ਹੈ ਜੋ ਪਾਣਿਨੀ ਤੋਂ ਪਹਿਲਾਂ ਹੋਏ ਹਨ। ਨਿਸਚੇ ਹੀ ਬ੍ਰਾਹਮਣ ਗ੍ਰੰਥਾਂ ਦੇ 
ਸਮੇਂ ਤੱਕ ਵਿਆਕਰਨ ਦੀ ਪਰੰਪਰਾ ਸਥਾਪਿਤ ਹੋ ਚੁੱਕੀ ਸੀ। “ਇੰਦਰ ਵਿਆਕਰਨ” ਦਾ ਉਲੇਖ਼ 
ਮੰਨਿਆ ਗਿਆ ਹੈ। “ਰਿਕਤੰਤਰ” ਅਨੁਸਾਰ ਵਿਆਕਰਨ ਦੇ ਦੂਜੇ ਪ੍ਰ ਵਕਤਾ ਬ੍ਰਹਿਸਪਤੀ ਸਨ। “ਐਤਰੇਯ 
ਬ੍ਰਾਹਮਣ” (8-26) ਵਿਚ ਬ੍ਰਹਿਸਪਤੀ ਨੂੰ ਦੇਵਤਿਆਂ ਦਾ ਪੁਰੋਹਿਤ ਆਖਿਆ ਗਿਆ ਹੈ। ਪਤੰਜਲੀ (1-1- 
1) ਅਨੁਸਾਰ ਬ੍ਰਹਿਸਪਤੀ ਨੇ ਇੰਦਰ ਨੂੰ ਵਿਆਕਰਨ ਦੀ ਵਿੱਦਿਆ ਪ੍ਰਦਾਨ ਕੀਤੀ ਸੀ। ਮੀਮਾਂਸਕ(ਉਹੀ:33) 
ਨੇ ਭਰਥਰੀਹਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਬ੍ਰਹਿਸਪਤੀ ਨੇ ਜਿਸ ਉੱਤਮ ਵਿਆਕਰਨ ਦੀ ਰਚਨਾ 
ਕੀਤੀ ਇਸ ਦਾ ਨਾਂ “ਸ਼ਬਦ ਪਾਰਾਇਣ” ਸੀ। 

ਭਾਰਤੀ ਸਨਾਤਨੀ ਵਿਆਕਰਨ ਦੇ ਖੇਤਰ ਵਿਚ ਵਿਆਕਰਨ ਦੀਆਂ ਦੋ ਸੰਪਰਦਾਵਾਂ ਪ੍ਰਸਿੱਧ ਹਨ- 
ਸੰਬੰਧ ਰੱਖਦਾ ਹੈ ਜਦਕਿ ਮਹੇਸ਼ਵਰ ਸੰਪਰਦਾਇ ਦੀ ਤਰਜ਼ਮਾਨੀ ਕਰਦਾ ਵਿਆਕਰਨ ਪਾਣਿਨੀ ਦਾ 
“ਅਸ਼ਟਾਧਿਆਈ? ਹੈ। ਇੰਦਰ ਦੇ ਵਿਆਕਰਨ ਉਤੇ ਕਈ ਆਚਾਰੀਆਂ ਨੇ ਭਾਸ਼ਯ ਤੇ ਟੀਕੇ ਲਿਖੇ ਤੇ ਇਨ੍ਹਾਂ 
ਟੀਕਿਆਂ ਦੇ ਭੇਦ ਵਜੋਂ ਕਈ ਨਵੇਂ ਵਿਆਕਰਨਾਂ ਦੀ ਰਚਨਾ ਹੋਈ। ਇੰਦਰ ਤੋਂ' ਲੈ ਕੇ ਭਾਰਤ ਵਿਚ ਕਿੰਨੇ 


ਵਿਆਕਰਨ ਲਿਖੇ ਗਏ ਇਸ ਦਾ ਕੋਈ ਠੌਸ ਪ੍ਰਮਾਣ ਨਹੀਂ ਹੈ।ਪਾਣਿਨੀ ਨੇ ਆਪਣੇ ਵਿਆਕਰਨ ਵਿਚ 
“ਮਹੇਸ਼ਵਰ ਸੰਪਰਦਾਇ” ਦੇ ਦਸ ਵਿਆਕਰਨਕਾਰਾਂ ਦਾ ਜ਼ਿਕਰ ਕੀਤਾ ਹੈ। ਕਈਆਂ ਗ੍ਰੰਥਾਂ ਵਿਚ ਪਾਣਿਨੀ 
ਤੋਂ ਪੁਰਾਤਨ 16 ਵਿਆਕਰਨਾਂ ਦਾ ਹਵਾਲਾ ਮਿਲਦਾ ਹੈ। 'ਪ੍ਰਾਤਿਸ਼ਾਖਾਵਾਂ` ਅਨੁਸਾਰ ਇਨ੍ਹਾਂ ਦੀ ਗਿਣਤੀ 85 
ਦੱਸੀ ਗਈ ਹੈ। 

ਵਿਭਿੰਨ ਸੋਮਿਆਂ ਤੋਂ ਪ੍ਰਾਚੀਨ ਅੱਠ ਸਨਾਤਨੀ ਵਿਆਕਰਨਾਂ ਦੀ ਜਾਣਕਾਰੀ ਮਿਲਦੀ ਹੈ। 
ਤਵਰਾਸ਼ਟਰ, ਆਪਿਸ਼ਲੀ ਅਤੇ ਪਾਣਿਨੀ ਹਨ। “ਸਰਸਵਤੀ ਕੰਠਾਭਰਣ? ਦੇ ਭਾਸ਼ਯ ਵਿਚ ਕਈਆਂ ਥਾਵਾਂ 
ਉਤੇ “ਅਸ਼ਟ-ਵਿਆਕਰਨ” ਦਾ ਉਲੇਖ਼ ਕੀਤਾ ਗਿਆ ਹੈ।ਚੰਦਰ ਗੁਪਤ ਵਿਕ੍ਰਮਾਦਿੱਤ ਤੋਂ ਛੇ ਸਦੀਆਂ 
ਬਾਅਦ ਦੁਰਗਾਚਾਰੀਆ ਨੇ ਵਿਆਕਰਨ ਦੇ ਅੱਠ ਭੇਦਾਂ ਦਾ ਜ਼ਿਕਰ ਕੀਤਾ ਹੈ। “ਰਾਮਾਇਣ(ਉਤਰ ਕਾਂਡ, 
36-47) ਦੇ ਸ਼ਲੋਕ, ““ਸੋਯੰ ਨਵ ਵਿਆਕਰਣਾਰਥ ਵੇਤਾਹ” ਅਨੁਸਾਰ ਨੌਂ ਵਿਆਕਰਨ ਦੱਸੇ ਗਏ ਹਨ। 
ਪਰ ਇਹ ਨੌਂ ਵਿਆਕਰਨ ਕਿਹੜੇ ਹਨ, ਇਸ ਦਾ ਉਲੇਖ਼ ਕਿਧਰੇ ਨਹੀਂ ਮਿਲਦਾ। “ਕਾਸ਼ਿਕਾ ਵ੍ਰਿਤਿ” (4- 
2-60) ਵਿਚ ਪੰਜ ਵਿਆਕਰਨਾਂ ਦਾ ਜ਼ਿਕਰ ਕੀਤਾ ਗਿਆ ਹੈ। ਪਰ ਇਨ੍ਹਾਂ ਵਿਆਕਰਨਾਂ ਦੇ ਸਰੂਪ ਤੇ 
(ਉਹੀ: 30) ਤਿੰਨ ਭਾਗਾਂ ਵਿਚ ਵੰਡਦਾ ਹੈ: 

1. ਛੰਦਿਸ ਵਿਆਕਰਨ- ਪ੍ਰਾਤਿਸ਼ਾਖਾ' 

2. ਲੌਕਿਕ ਵਿਆਕਰਨ-ਕਾਤੰਤਰ 

3. ਲੌਕਿਕ ਵੈਦਿ ਵਿਆਕਰਨ- ਆਪਿਸ਼ਲੀ ਤੇ ਅਸ਼ਟਾਧਿਆਈ 
ਵੈਦਿਕ” ਸ਼੍ਰੇਣੀ ਵਿਚ ਮਹੇਸ਼ਵਰ ਸੰਰਦਾਇ ਦੇ ਵਿਆਕਰਨ ਆਉਂਦੇ ਹਨ। 
1.1.। ਇੰਦਰ 

ਮੀਮਾਂਸਕ (ਉਹੀ:35) ਅਨੁਸਾਰ ਦੇਵਤਿਆਂ ਦੀ ਬੇਨਤੀ ਕਰਨ ਤੇ ਸਭ ਤੋਂ ਪਹਿਲਾਂ ਦੇਵਰਾਜ 
ਇੰਦਰ ਨੇ ਵਿਆਕਰਨ ਦੀ ਰਚਨਾ ਕੀਤੀ। ਇੰਦਰ ਨੇ ਸਭ ਤੋਂ ਪਹਿਲਾਂ ਪਦਾਂ ਤੇ ਪ੍ਰਾਕ੍ਰਿਤ ਪਿਛੇਤਰਾਂ ਦੁਆਰਾ 
ਸ਼ਬਦ ਉਪਦੇਸ਼ ਪ੍ਰਕ੍ਰਿਆ ਦੀ ਕਲਪਨਾ ਕੀਤੀ। “ਤੈਤਰੀਯਾ ਉਪਨਿਸ਼ਦ`(3-2) ਅਨੁਸਾਰ ਦੇਵਤਿਆਂ ਦੀ 
ਬੇਨਤੀ ਤੋਂ ਬਾਅਦ ਇੰਦਰ ਨੇ ਬਿਖਰੀ ਭਾਸ਼ਾ ਦੇ ਨਿਯਮਾਂ ਦੀ ਸਿਰਜਣਾ ਕੀਤੀ ਜਿਸ ਨੂੰ “ਵਿਆਕਰਨ” 
ਆਖਿਆ ਗਿਆ।ਪਤੰਜਲੀ ਨੇ ਲਿਖਿਆ ਹੈ ਕਿ ਭਾਰਤ ਵਿਚ ਗੁਰੂ ਚੇਲੇ ਦੀ ਪਰੰਪਰਾ ਲੰਮਾ ਸਮਾਂ ਚੱਲੀ ਹੈ 
ਤੇ ਇੰਦਰ ਅਤੇ ਬ੍ਰਹਿਸਪਤੀ ਗੁਰੂ ਚੇਲਾ ਸਨ।ਮੀਮਾਂਸਕ (ਉਹੀ:36) ਲਿਖਦਾ ਹੈ ਕਿ ਇੰਦਰ ਦਾ 
ਵਿਆਕਰਨ ਪੁਰਾਤਨ ਕਾਲ ਵਿਚ ਹੀ ਨਸ਼ਟ ਹੋ ਗਿਆ ਸੀ।ਪਰ ਉਸ ਦੇ ਵਿਆਕਰਨ ਦਾ ਉਲੇਖ਼ ਅਨੇਕਾਂ 


` ਅਸਲ ਵਿਚ ਵਿਆਕਰਨ ਦਾ ਮੁਢ ਇਨ੍ਹਾਂ ਤੋਂ ਬੱਝਿਆ ਹੈ, ਇਹ ਵੇਦਾਂ ਦੀ ਭਾਸ਼ਾ ਦੇ ਵਿਆਕਰਨ ਹਨ। 


ਦੀ ਪੁਸਤਕ “ਅਲਹਿੰਦ” ਗੋਲਣਯੋਗ ਹਨ। ਇੰਦਰ ਵਿਆਕਰਨ ਆਪਣੇ ਸਮੇਂ ਦਾ ਸਭ ਤੋਂ ਵਿਸ਼ਾਲ ਅਤੇ 
ਵਿਸਤ੍ਰਿਤ ਸੀ। ਉਸਦੀ ਵਿਸ਼ਾਲਤਾ ਬਾਰੇ ਸਭ ਤੋ ਪਹਿਲਾਂ “ਮਹਾਂਭਾਰਤ” ਦੇ ਟੀਕਾਕਾਰ ਬੋਧਦੇਵ ਨੇ 
ਲਿਖਿਆ ਹੈ: 
#ਨਨੰਨਹਾਰ ੭#6ੰਦਰਾਟ /ਵਆਨੋਂ #2ਆਕਰਣਵਾਤ/ 
੪ਦਰਤਾਨੇਨੇ /ਨੱ ਤਾਨੈ ਸੰਤ ਘਾਟੈਨਾੰ ਗੋਸ਼ਪਦੇ/ 

ਮੀਮਾਂਸਕ (ਉਹੀ:37) ਨੇ ਤਿੱਬਤੀਅਨ ਗ੍ਰੰਥਾਂ ਦੀ ਸਹਾਇਤਾ ਨਾਲ ਲਿਖਿਆ ਹੈ ਕਿ ਇੰਦਰ 
ਵਿਆਕਰਨ ਦੇ ਪੱਚੀ ਹਜ਼ਾਰ ਸ਼ਲੋਕ ਸਨ। ਜੇਕਰ ਅਸ਼ਟਾਧਿਆਈ ਦੇ ਨਜ਼ਰੀਏ ਤੋ ਵੇਖਿਆ ਜਾਵੇ ਤਾਂ 
ਇੰਦਰ ਵਿਆਕਰਨ ਇਸਤੋਂ ਪੱਚੀ ਗੁਣਾ ਵੱਡਾ ਹੋਵੇਗਾ। ਭੁੱਟਾਰਕ ਹਰੀਸ਼ਚੰਦਰ ਨੇ ਆਪਣੀ “ਚਰਕ” 
ਵਿਆਖਿਆ ਵਿਚ ਲਿਖਿਆ ਹੈ ਕਿ ਇੰਦਰ ਵਿਆਕਰਨ ਦਾ ਪਹਿਲਾ ਸ਼ਲੋਕ “ਅਥ ਵਰਣ ਸਮੂਹ” ਸੀ। “ 
ਉਪਦੇਸ਼” ਨਾਲ ਸੰਬੰਧ ਰੱਖਦਾ ਸੀ “ਰਿਕਤੰਤਰ” ਅਤੇ “ਰਿਕ ਪ੍ਰਾਤਿਸ਼ਾਖਾ` ਆਦਿ ਵਿਚ ਵੀ ਵਰਨ ਸਮਾਨਯ 
ਦਾ ਨਿਯਮ ਕੰਮ ਕਰਦਾ ਹੈ। ਸੱਤਿਆਕਾਮ ਵਰਮਾ (ਮਿਤੀਹੀਣ:37) ਅਨੁਸਾਰ, “ਇੰਦਰ ਦਾ ਉਹ ਵਰਨ 
ਸਮੂਹ ਪਾਣਿਨੀ ਦੇ ਵਰਨ ਸਮਾਨਯ ਦੀ ਤਰ੍ਹਾਂ ਵਿਸਿਸ਼ਟ ਕ੍ਰਮ ਵਿਚ ਪ੍ਰਸਤੁਤ ਨਾ ਹੋਕੇ ਲੋਕ ਪ੍ਰਸਿੱਧ ਭ੍ਰਮ 
ਵਿਚ ਰਿਹਾ ਹੋਵੇਗਾ”। ਦੁਰਗਾਚਾਰੀਆ ਦੀ “ਤ੍ਰਿਕਤ ਵ੍ਰਿਤਿ” ਦੇ ਆਰੰਭ ਵਿਚ ਇੰਦਰ ਵਿਆਕਰਨ ਦਾ 
ਨਿਮਨ ਸੂਤਰ ਪੇਸ਼ ਕੀਤਾ ਗਿਆ ਹੈ: 

ਨੈਕ ੪ਦ ਸਾਤਨ' ਯਥਾ #ਰਲ ਘਦਨ /ਇੱਤ /#ਂਟਰਾਣਨ# 

ਅਰਥਾਤ; ਇੰਦਰ ਵਿਆਕਰਨ ਵਿਚ ਸਾਰੇ ਅਰਥਵਾਨ ਵਰਨ ਸਮੁਦਾਇਆਂ ਦੀ ਪਦ ਸੰਗਿਆ 
ਹੁੰਦੀ ਹੈ। ਇਥੇ ਹੋਰ ਵਿਆਕਰਨਾਂ ਤੇ ਨਿਰੁਕਤਾਂ ਦੀ ਤਰ੍ਹਾਂ; ਨਾਂਵ, ਕਿਰਿਆ, ਉਪਸਰਗ ਤੇ ਨਿਪਾਤ ਆਦਿ 
ਦੇ ਚਾਰ ਵਿਭਾਗ ਨਹੀ ਹਨ। 
1.1.2 ਭਾਗੁਰੀ 
ਮੁਤਾਬਿਕ ਭਾਗੁਰੀ, ਬ੍ਰਹਿਦ ਗਰਗ ਦੇ ਸ਼ਾਗਿਰਦ ਸਨ। ਮੀਮਾਂਸਕ (ਉਹੀ: 70) ਅਨੁਸਾਰ ਭਾਗੁਰੀ ਨੇ 
“ਸਾਮਵੇਦ” ਦੀ ਸੰਹਿਤਾ ਅਤੇ “ਬ੍ਰਾਹਮਣਾਂ” ਉਤੇ ਭਾਸ਼ਯ ਲਿਖੇ।ਭਾਗੁਰੀ ਬਾਰੇ ਜ਼ਿਆਦਾ ਜਾਣਕਾਰੀ “ਸ਼ਬਦ 
ਵੀ ਪੇਸ਼ ਕੀਤਾ ਗਿਆ ਹੈ। 

ਭਾਗੁਰੀ ਦੇ ਸਾਰੇ ਵਿਚਾਰਾਂ ਨੂੰ “ਸ਼ਬਦ ਸ਼ਕਤੀ ਪ੍ਰਵੇਸ਼ਿਕਾ” ਵਿਚ ਪੇਸ਼ ਕੀਤਾ ਗਿਆ ਹੈ। ਉਹ ਸਾਰੇ 
ਵਿਚਾਰ, “ਇਤਿ ਭਾਗੁਰੀ ਸਮਿਰਤੀਹ” ਦੇ ਰੂਪ ਵਿਚ ਪ੍ਰਸਤੁਤ ਹਨ। ਇਹ ਸੰਭਵ ਹੋ ਸਕਦਾ ਹੈ ਕਿ ਮੂਲ 


“ ਸ਼ਤਾਰੇਸ਼ਵਪਿ ਅਥ ਵਰਣਸਮੂਹ ਇਤਿ ਇੰਦਰਾ ਵਯਾਕਰਣਸਯ, ਚਰਕ (1-2) 


6 


ਵਿਚ ਭਾਗੁਰੀ ਦਾ ਵਿਆਕਰਨ ਕਿਸੇ ਹੋਰ ਰੂਪ ਵਿਚ ਰਿਹਾ ਹੋਵੇ ।ਪਰੰਤੂ ਇਸ ਦਾ ਵੀ ਕਿਧਰੇ ਠੌਸ ਪ੍ਰਮਾਣ 
ਨਹੀਂ ਮਿਲਦਾ। ਉਸ ਦਾ ਵਿਆਕਰਨ ਸੂਤਰਾਂ ਵਿਚ ਸੀ ਜਾਂ ਕਾਰਿਕਾਵਾਂ ਵਿਚ ਇਸ ਬਾਰੇ ਵੀ ਕੋਈ 
ਜਾਣਕਾਰੀ ਨਹੀ ਮਿਲਦੀ। ਭਾਗੁਰੀ ਦੇ ਵਿਆਕਰਨ ਸੰਬੰਧੀ ਵਿਚਾਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ 
ਵਿਆਕਰਨ ਸੁਯੋਗ ਅਤੇ “ਅਸ਼ਟਾਧਿਆਈ? ਤੋਂ ਵੱਡਾ ਸੀ। 

“ਭਾਸ਼ਾ ਵ੍ਿਤਿ'(4-1-10) ਦੇ “ਨਪਤੇਤਿ ਭਾਗੁਰੀਹ” ਭਾਵ ਭਾਗੁਰੀ ਦੇ ਮਤ ਅਨੁਸਾਰ “ਨਪਤਾ” 
ਦਾ ਵੀ ਪ੍ਰਯੋਗ ਹੋਇਆ ਕਰਦਾ ਸੀ। “ਅਸ਼ਟਾਧਿਆਈ” ਵਿਚ “ਨਾਪਤ੍ਰੀ” ਦੀ ਵਰਤੋਂ ਹੋਈ ਹੈ। ਵਿਆਕਰਨ 
ਸੰਹਿਤਾ, ਬ੍ਰਾਹਮਣ, ਅਲੰਕਾਰ ਕੋਸ਼, ਭਾਸ਼ਯ ਅਤੇ ਰਾਜਨੀਤੀ ਆਦਿ ਦੇ ਗ੍ਰੰਥਾਂ ਦੀ ਰਚਨਾ ਭਾਗੁਰੀ ਦੁਆਰਾ 
ਕੀਤੀ ਗਈ, ਇਹ ਨਿਸਚੇ ਨਾਲ ਨਹੀਂ ਆਖਿਆ ਜਾ ਸਕਦਾ।ਸੱਤਿਆਕਾਮ ਵਰਮਾ (ਉਹੀ:70) ਨੇ ਇਸ 
ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਗੁਰੀ, ਪਾਕਿਨੀ ਤੋਂ ਪੂਰਬਲੇ ਯੁੱਗ ਦੇ ਪ੍ਰਸਿੱਧ ਵਿਆਕਰਨ ਆਚਾਰੀਆ 
ਹੋ ਚੁੱਕੇ ਸਨ, ਜਿੰਨ੍ਹਾਂ ਵਿਚੋਂ ਕਈਆਂ ਦੀ ਵਿਚਾਰਧਾਰਾ ਪਾਣਿਨੀ ਤੋਂ ਬਿਲਕੁਲ ਭਿੰਨ ਸੀ। 

1.1.3 ਕਾਸ਼ਕ੍ਰਿਤਸਨ 

ਇਸ ਵਿਆਕਰਨਕਾਰ ਬਾਰੇ ਨਿੱਠ ਕੇ ਨਿਸ਼ਾਨਦੇਹੀ ਕੋਈ ਇੱਕ ਵੀ ਚਿੰਤਕ ਨਹੀਂ ਕਰ ਸਕਿਆ। 
ਇਸ ਸੰਦਰਭ ਵਿਚ ਮੀਮਾਂਸਕ (ਉਹੀ:44) ਨੇ ਪੰਜਾਂ ਸੂਤਰਾਂ ਦਾ ਉਲੇਖ਼ ਕੀਤਾ ਹੈ ਅਤੇ ਇਸ ਦਾ ਸਮਾਂ 
ਤਿੰਨ ਹਜ਼ਾਰ ਈ.ਪੂ. ਮੰਨਿਆ ਹੈ। ਇਸਦੇ ਨਿਵਾਸ ਸਥਾਨ ਬਾਰੇ ਕੋਈ ਠੋਸ ਪ੍ਰਮਾਣ ਪ੍ਰਾਪਤ ਨਹੀਂ' ਹੁੰਦਾ। 

ਸੱਤਿਆਕਾਮ ਵਰਮਾ (ਉਹੀ:72) ਅਨੁਸਾਰ, “ਕਾਸ਼ਕ੍ਰਿਤਸਨ ਨੇ “ਧਾਤੂਪਾਠ” ਦੀ ਰਚਨਾ ਕੀਤੀ 
ਸੀ ਜਿਸਦਾ ਪ੍ਰਕਾਸ਼ਨ ਦੱਕਨ ਕਾਲਜ ਪੂਨਾ ਨੇ ਕਰਵਾਇਆ। ” ਚੰਨਵੀਰ ਕਵੀ ਦੀ ਪੁਸਤਕ “ਕੰਨੜਟੀਕਾ” 
ਇਸੇ ਧਾਤੂਪਾਠ ਉਤੇ ਆਧਾਰਿਤ ਹੈ। ਉਕਤ “ਧਾਤੂਪਾਠ” ਵਿਚ ਆਏ ਸੂਤਰਾਂ ਦੇ ਸੰਕਲਨ ਤੋ ਬਾਅਦ ਵੀ 
ਕਾਸ਼ਕ੍ਰਿਤਸਨ ਦਾ ਵਿਆਕਰਨ ਪ੍ਰਾਪਤ ਨਹੀਂ' ਹੁੰਦਾ। ਪਰੰਤੂ ਜੋ ਕੁਝ ਆਧੁਨਿਕ ਸਮੇਂ ਵਿਚ ਉਪਲਬਧ ਹੁੰਦਾ 
ਹੈ,ਉਤੋਂ ਇਹ ਗਿਆਤ ਹੁੰਦਾ ਹੈ ਕਿ ਕਾਸ਼ਕ੍ਰਿਤਸਨ ਦਾ ਵਿਆਕਰਨ ਕਿਹੋ ਜਿਹਾ ਹੋਵੇਗਾ? “ਕਾਤੰਤਰ” 
ਵਿਆਕਰਨ ਨਾਲ ਇਸ ਦਾ ਸੰਬੰਧ ਮੰਨਣ ਵਾਲੇ ਸਵੀਕਾਰ ਕਰਦੇ ਹਨ ਕਿ ਪਾਣਿਨੀ ਤੋ' ਪੂਰਬਲੇ ਇਸ 
ਵਿਆਕਰਨਕਾਰ ਦੁਆਰਾ ਇੰਦਰ ਪੱਧਤੀ ਦੇ ਵਿਆਕਰਨ ਦੀ ਸਿਰਜਣਾ ਕੀਤੀ ਗਈ ਹੋਵੇਗੀ। ਪਰ ਇਸ 
ਸੰਭਾਵਨਾ ਉਪਰ ਜ਼ਿਆਦਾਤਰ ਵਿਚਾਰ ਕਰਨ ਦੀ ਜ਼ਰੂਰਤ ਕਿਸੇ ਨੂੰ ਨਹੀਂ ਪਈ। ਇਸ ਦਾ ਮੁੱਖ ਕਾਰਨ 
ਇਹ ਵੀ ਹੈ ਕਿ ਸਾਨੂੰ ਇਸ ਚਿੰਤਕ ਦੀ ਪੂਰੀ ਕ੍ਰਿਤ ਪ੍ਰਾਪਤ ਨਹੀਂ' ਹੁੰਦੀ। ਪਤੰਜਲੀ ਨੇ ਇਉ ਲਿਖਿਆ ਹੈ: 

੫7ਟੈਨੀਨਆ ਆ/ਸ਼ਲੀੰਗਨਆ ਕਾਨਕਰਤਸ਼ਨਨ? 

ਉਕਤ ਤਰਤੀਬ ਅਨੁਸਾਰ ਪਤੰਜਲੀ ਨੇ ਤਿੰਨ ਵਿਆਕਰਨਾਂ ਦੀ ਗਿਣਤੀ ਨੂੰ ਪੇਸ਼ ਕੀਤਾ ਹੈ। ਇਥੇ 
ਉਸ ਨੇ ਕਾਸ਼ਕ੍ਰਿਤਸਨ ਨੂੰ ਸਭ ਤੋਂ ਬਾਅਦ ਵਿਚ ਹੋਇਆ ਮੰਨਿਆ ਹੈ। ਇਹ ਸੰਭਵ ਹੈ ਕਿ ਦਰਸਾਈ 
ਤਰਤੀਬ ਨੂੰ ਪਤੰਜਲੀ ਨੇ ਉਲਟ ਲਿਖ ਦਿੱਤਾ ਹੋਵੇ। ਪਰੰਪਰਾ ਅਨੁਸਾਰ ਇਹ ਵੀ ਸਿੱਧ ਕੀਤਾ ਜਾਂਦਾ ਹੈ ਕਿ 
ਕਾਸ਼ਕ੍ਰਿਤਸਨ, ਆਪਿਸ਼ਲੀ ਤੋਂ ਪਹਿਲਾਂ ਹੋਇਆ ਹੈ। ਬੋਧਦੇਵ ਨੇ ਆਪਣੀ ਪੁਸਤਕ “ਕਾਵਿ ਕਲਪਦੂਮ” ਦੇ 
ਆਰੰਭ ਵਿਚ ਇੰਦਰ ਆਦਿ ਜਿਹੜੇ ਵਿਆਕਰਨਾਂ ਦੀ ਚਰਚਾ ਕੀਤੀ ਹੈ, ਉਨ੍ਹਾਂ ਵਿਚ ਕਾਸਕ੍ਰਿਤਸਨ ਦਾ ਨਾਂ 


ਆਪਿਸ਼ਲੀ ਅਤੇ ਸ਼ਾਕਟਾਯਾਨ ਤੋਂ ਪਹਿਲਾ ਆਉਂਦਾ ਹੈ।ਇਸ ਸੰਦਰਭ ਵਿਚ ਇਸ ਪੁਸਤਕ ਦਾ ਇਹ ਸੂਤਰ 
ਵੇਖਿਆ ਜਾ ਸਕਦਾ ਹੈ: 
/ਏਂਦਰਹ ਲਾ ਜੰਦਰਹ ਕਾਸਕਰੀਸਨਾ/ਮਲ਼ਲੀ/ 

“ਧਾਤੂਪਾਠ” ਦੀ ਵਿਆਖਿਆ ਵਿਚ ਕਸ਼ੀਰ ਸੁਆਮੀ ਨੇ ਆਪਣੀ ਪੁਸਤਕ “ਕਸ਼ੀਰਤਰੰਗਣੀ” ਵਿਚ 
ਪੰਨਾ 175 ਉਤੇ ਕਾਸ਼ਕ੍ਰਿਤਸਨ ਦੇ ਸੰਦਰਭ ਵਿਚ ਲਿਖਿਆ ਹੈ: 

ਕਾਲ਼ਕ੍ਰੋਤਰਨਨ %ਨਯ /ਨੈਲ਼ਨਯਾ/ਨੈਟਤਵਮ੍ਹ- ਆਲ਼ਰਨਸਤਹ, #ਵਸ਼ਵ਼ਰਤਹ? 

ਕੈਯਟ ਨੇ ਵੀ ਆਪਣੀ “ਮਹਾਂਭਾਸ਼ਯ” ਦੀ ਵਿਆਖਿਆ ਵਿਚ ਕਈਆਂ ਥਾਂਵਾਂ ਉਤੇ ਕਾਸ਼ਕ੍ਰਿਤਸਨ 
ਦਾ ਜ਼ਿਕਰ ਕੀਤਾ ਹੈ।ਇਸ ਤੋਂ ਬਿਨਾ ਭਰਥਰੀਹਰੀ ਨੇ “ਵਾਕਯਪਦੀਯ”(1-40) ਵਿਚ ਕਾਸ਼ਕ੍ਰਿਤਸਨ ਬਾਰੇ 
ਇਸ਼ਾਰਾ ਕੀਤਾ ਹੈ। “ਵਾਕਯਪਦੀਯ”(3-14,564) ਵਿਚ “ਤਦਹਰਮ” ਦੀ ਜੋ ਚਰਚਾ ਕੀਤੀ ਗਈ ਹੈ, 
ਉਸਨੂੰ ਹੇਲਾਰਾਜ ਨੇ ਕਾਸ਼ਕ੍ਰਿਤਸਨ ਨਾਲ ਸੰਬੰਧਿਤ ਦੱਸਿਆ ਹੈ। ਸੱਤਿਆਕਾਮ ਵਰਮਾ (ਉਹੀ :77) 
ਅਨੁਸਾਰ “ਕੰਨੜਟੀਕਾ” ਵਿਚ ਕਾਸ਼ਕ੍ਰਿਤਸਨ ਦੇ 135 ਸੂਤਰ ਸੰਗ੍ਰਹਿਤ ਹਨ। 

ਕਾਸ਼ਕ੍ਰਿਤਸਨ ਦੇ ਵਿਆਕਰਨ ਦੀ ਰੂਪ ਰਚਨਾ ਕੀ ਸੀ, ਇਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ 
ਪ੍ਰਾਪਤ ਨਹੀਂ' ਹੁੰਦੀ । “ਕਾਸ਼ਿਕਾ ਵ੍ਰਿਤਿ`(5-1-58) ਵਿਚ ਪੇਸ਼ “ਤਿਕੇ ਕਾਸਕ੍ਰਿਤਸਨ” ਤੇ ਜੈਨ ਸ਼ਾਕਟਾਯਾਨ 
ਦੀ “ਅਮੋਘ ਵ੍ਰਿਤਿ'(2-4-182) ਵਿਚ ਪੇਸ਼ “ਤ੍ਰਿਕਾਹ ਕਾਸ਼ਕ੍ਰਿਤਸਨਾਹ” ਤੋਂ ਸਪੱਸ਼ਟ ਹੁੰਦਾ ਹੈ ਕਿ 
ਕਾਸ਼ਕ੍ਰਿਤਸਨ ਦਾ ਵਿਆਕਰਨ ਤਿੰਨ ਪਾਠਾਂ ਵਿਚ ਵੰਡਿਆ ਹੋਇਆ ਸੀ।ਲਗਦਾ ਹੈ ਕਿ ਇਸ ਦੇ ਆਧਾਰ 
ਉਪਰ ਹੀ “ਕਾਤੰਤਰ” ਦੇ ਲੇਖਕ ਨੇ ਆਪਣੇ ਵਿਆਕਰਨ ਵਿਚ ਤਿੰਨ ਅਧਿਆਇ ਹੀ ਬਣਾਏ ਹਨ। ਇਸ 
ਪ੍ਰਕਾਰ ਸੰਭਵ ਹੋ ਸਕਦਾ ਹੈ ਕਿ ਕਾਸ਼ਕ੍ਰਿਤਸਨ ਦੇ ਵਿਆਕਰਨ ਦੇ ਤਿੰਨ ਪਾਠ ਹੋਣ। ਵਿਆਕਰਨਕਾਰਾਂ ਵਿਚ 
ਐਸੀ ਪ੍ਰਾਕ੍ਿਤੀ ਆਮ ਵੇਖਣ ਨੂੰ ਮਿਲਦੀ ਹੈ, ਕਿਉਂਕਿ ਪਾਣਿਨੀ ਵਿਆਕਰਨ ਦੇ ਸੰਮੇਪਕ ਚੰਦਰਗੋਮੀ ਨੇ ਵੀ 
ਪਾਣਿਨੀ ਵਾਂਗ ਆਪਣੇ ਵਿਆਕਰਨ ਦੇ ਅੱਠ ਅਧਿਆਇ ਬਣਾਏ ਹਨ। ਭੋਜ ਨੇ ਵੀ ਆਪਣੇ ਵਿਆਕਰਨ 
“ਸਰਸਵਤੀ ਕੰਠਾਭਰਣ” ਨੂੰ ਅੱਠ ਪਾਠਾਂ ਵਿਚ ਹੀ ਵੰਡਿਆ ਹੈ। ਪਾਣਿਨੀ ਨੇ ਆਪਣੇ ਵਿਆਕਰਨ ਤੇ 
ਵਿਭਾਜਤ ਕੀਤਾ ਹੈ।ਇਸ ਪ੍ਰਕਾਰ ਸੰਭਵ ਹੋ ਸਕਦਾ ਹੈ ਕਿ “ਕਾਤੰਤਰ” ਵਿਆਕਰਨ ਪ੍ਰ ਵਕਤਾ ਨੇ ਵੀ 
ਹੋਵੇ। “ਕਾਤੰਤਰ ਧਾਤੂਪਾਠ” ਨੂੰ ਵੀ ਕਾਸ਼ਕ੍ਰਿਤਸਨ ਦੇ “ਧਾਤੂਪਾਠ” ਵਾਂਗ ਨੌ ਵਰਗਾਂ ਵਿਚ ਵੰਡਿਆ ਹੋਇਆ 
ਹੈ। ਪਾਣਿਨੀ ਦਾ ਵਿਆਕਰਨ ਅੱਠ ਅਧਿਆਇਆ ਤੇ ਬੱਤੀ ਪਾਦਾਂ ਵਿਚ ਵੰਡਿਆ ਗਿਆ ਹੈ। ਐਸੀ 
ਸਥਿਤੀ ਵਿਚ ਕਾਸ਼ਕ੍ਰਿਤਸਨ ਵਿਆਕਰਨ ਵਿਚ ਤਿੰਨ ਅਧਿਆਇ ਅਤੇ ਪ੍ਰਤੀ ਅਧਿਆਇ ਪਾਦਾਂ ਦੀ 
ਪਾਣਿਨੀ ਦੇ ਮੁਕਾਬਲੇ ਜ਼ਿਆਦਾ ਵਸੀਹ ਸੀ। “ਕਾਤੰਤਰ” ਦੇ ਤਿੰਨਾਂ ਪਾਠਾਂ ਵਿਚ ਕ੍ਰਮਵਾਰ ਪੰਜ-ਪੰਜ ਅਤੇ 


ਦਸ-ਦਸ ਪਾਦ ਹਨ। 


ਕਾਸ਼ਕ੍ਰਿਤਸਨ ਵਿਆਕਰਨ ਨੂੰ ਆਪਣੇ ਸਮੇਂ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਸੀ। ਪਰ ਉਸ 
ਦੀ ਸਾਂਭ ਸੰਭਾਲ ਇੰਦਰ ਅਤੇ ਭਾਗੁਰੀ ਦੇ ਵਿਆਕਰਨਾਂ ਵਾਂਗ ਨਹੀਂ ਹੋ ਸਕੀ। ਇਸ ਵਿਆਕਰਨਕਾਰ ਬਾਰੇ 
ਜਿੰਨੀ ਕੁ ਜਾਣਕਾਰੀ ਅਜੋਕੇ ਸਮੇਂ ਵਿਚ ਮਿਲਦੀ ਹੈ, ਇਸ ਤੋਂ ਪਾਣਿਨੀ ਪੂਰਬਲੀ ਵਿਆਕਰਨਿਕ ਪਰੰਪਰਾ 
ਤੇ ਪ੍ਰਕਾਸ਼ ਜ਼ਰੂਰ ਪੈਂਦਾ ਹੈ। 
1.1.4 ਯਾਸਕ 

ਵਿਆਕਰਨ ਦੇ ਖੇਤਰ ਵਿਚ ਜੋ ਰੁਤਬਾ ਪਾਣਿਨੀ ਨੂੰ ਪ੍ਰਾਪਤ ਹੈ, ਉਹੀ ਦਰਜਾ “ਨਿਰੁਕਤ” ਦੇ ਪਿੜ 
ਵਿਚ ਯਾਸਕ ਨੇ ਮੱਲਿਆ ਹੋਇਆ ਹੈ। “ਨਿਰੁਕਤ” ਤੇ “ਸਿੱਖਿਆ” ਦੋਵੇਂ ਹੀ ਵਿਆਕਰਨ ਦੇ ਦਾਇਰੇ ਵਿਚ 


ਆਉਂਦੇ ਹਨ।ਏ.ਏ. ਮੈਕਡਾਨਲ (1900:80) ਨੇ “ਵਾਜਸਨੇਈ ਪ੍ਰਾਤਿਸ਼ਾਖਾ” ਦੇ ਕਰਤਾ ਦਾ ਸਮਾਂ ਯਾਸਕ 


ਤੋਂ ਪੂਰਬਲਾ ਮੰਨਿਆ ਹੈ। ਪਰ ਮੈਕਡਾਨਲ ਨੂੰ “ਵਾਰਤਕਕਾਰ” ਤੇ “ਪ੍ਰਾਤਿਸ਼ਾਖਾਕਾਰ” ਦੇ ਵੱਖਰੇ 
ਵਿਅੱਕਤਿਤਵ ਦਾ ਕੋਈ ਨੌਸ ਪ੍ਰਮਾਣ ਪ੍ਰਾਪਤ ਨਹੀਂ ਹੋ ਸਕਿਆ। ਗੋਲਡਸਟੂਕਰ ਨੇ “ਵਾਰਤਕ” ਤੇ 
ਕਿ ਯਾਸਕ ਦਾ ਸਮਾਂ ਕਾਤਿਆਯਾਨ ਤੋ ਮਗਰਲਾ ਹੈ। 

“ਯਾਸਕ” ਸ਼ਬਦ ਦੀ ਸ਼ਾਬਦਿਕ ਵਿਉਤਪਤੀ ਦੀ ਸੰਭਾਵਨਾ ਸੂਤਰ ਨੰ 2-4-63 ਤੋਂ ਵੀ ਪ੍ਰਾਪਤ 
ਹੁੰਦੀ ਹੈ। “ਰਿਕ ਪ੍ਰਾਤਿਸ਼ਾਖਾ” ਤੇ “ਸ਼ਥਪਥ ਬ੍ਰਾਹਮਣ” ਵਿਚ ਵੀ ਸਪੱਸ਼ਟ ਰੂਪ ਵਿਚ “ਯਾਸਕ ਪਰਾਸ਼ਰ” ਦਾ 
ਉਲੇਖ਼ ਕੀਤਾ ਗਿਆ ਹੈ।ਪਾਣਿਨੀ ਨੇ ਜਿਸ ਸੂਤਰ ਦੁਆਰਾ ਯਾਸਕ ਨਾਮ ਦਾ ਜ਼ਿਕਰ ਕੀਤਾ ਹੈ, ਉਸ ਤੋਂ 
ਇਹ ਕੇਵਲ ਇੱਕ ਵਿਅਕਤੀ ਵਿਸ਼ੇਸ਼ ਨਾ ਹੋ ਕੇ ਇੱਕ ਗੋਤਰ ਦੇ ਅਰਥਾਂ ਨੂੰ ਪ੍ਰਦਾਨ ਕਰਦਾ ਹੈ।ਪਾਣਿਨੀ ਤੋਂ 
ਨੂੰ ਚਰਚਾ ਦਾ ਵਿਸ਼ਾ ਬਣਾਇਆ ਹੈ। ਸ਼ਾਕਟਾਯਾਨ ਦੇ ਮਤ “ਨਾਮਾਨਾਖਿਆਤ ਜਾਨਿ” ਅਤੇ ਆਪਣੇ ਸਿਧਾਂਤ 
“ਚਤਵਾਰਿ ਪਦਜਾਤਾਨਿ” ਅਤੇ ਔਰਦੁੰਰਾਇਣ ਦੀ ਸਮੁੱਚ ਵਿਵੇਚਨਾ ਉਸ ਨੂੰ ਵਿਆਕਰਨ ਦੀ ਸ਼੍ਰੇਣੀ ਵਿਚ 
ਲੈ ਜਾਂਦੀ ਹੈ। ਉਕਤ ਸਥਾਪਨਾਵਾਂ ਦੀ ਵਿਆਖਿਆ ਯਾਸਕ ਉਸ ਤਰ੍ਹਾਂ ਖੁੱਲ੍ਹ ਕੇ ਨਹੀ ਕਰ ਸਕੇ ਜਿਸ ਤਰ੍ਹਾਂ 
ਪਤੰਜਲੀ ਨੇ “ਮਹਾਂਭਾਸ਼ਯ” ਵਿਚ ਕੀਤੀ ਹੈ। ਪਰ ਵਿਆਕਰਨ ਪਰੰਪਰਾ ਵਿਚ ਉਸਦਾ ਮਹੱਤਵ ਜ਼ਰੂਰ ਹੈ। 
1.1.5 ਵਿਆਂਡੀ 
ਹੈ।“ਮਹਾਂਭਾਸ਼ਯ” (6-226) ਵਿਚ ਵੀ ਵਿਆਂਡੀ ਦੇ ਮਤ ਦਾ ਉਲੇਖ ਕੀਤਾ ਮਿਲਦਾ ਹੈ। “ਰਿਕ 
ਪ੍ਰਾਤਿਸ਼ਾਖਾ'(13-31) ਵਿਚ ਇਸਦਾ ਵਰਨਣ ਸ਼ਾਕੱਲਿਆ ਅਤੇ ਗਾਰਗੀ ਦੇ ਨਾਲ ਕੀਤਾ ਗਿਆ ਹੈ। 
ਸੂਤਰਿਕ ਸ਼ੈਲੀ ਦੇ ਵਕਤਾ ਹਨ ਜਦਕਿ ਉਸ ਸਮੇਂ ਵਿਚ ਕਾਰਿਕਾ ਸ਼ੈਲੀ ਦੀ ਵਰਤੋਂ ਵੀ ਆਮ ਹੋਇਆ 


“ਸੂਤਰਿਕ” ਅਤੇ “ਕਾਰਿਕਾ” ਦੋਵਾਂ ਸ਼ੈਲੀਆਂ ਵਿਚ ਕੀਤੀ। “ਵਾਕਯਪਦੀਯ”(2-4-76) ਅਨੁਸਾਰ ਪਤੰਜਲੀ 
ਦਾ ਟੀਕਾ “ਸੰਰਕਹਿ ਪ੍ਰਤੀਕੁੰਚਕ” ਵਿਆਂਡੀ ਦੇ 'ਸੰਗ੍ਰਹਿ` ਦਾ ਹੀ ਰਹੱਸਾਤਮਕ ਰੂਪ ਹੈ। 

ਵਿਆਂਡੀ ਵਿਆਕਰਨ '“ਸੰਗ੍ੁਹਿ” ਦਾ ਆਰੰਭ ਸ਼ਬਦਾਰਥ ਸੰਬੰਧ ਅਤੇ ਸ਼ਬਦਾਂ ਦੇ ਵੱਖੋ-ਵੱਖਰੇ 
ਵਿਵੇਚਨ ਨਾਲ ਹੁੰਦਾ ਹੈ। ਇਸ ਸੰਦਰਭ ਵਿਚ “ਮਹਾਂਭਾਸ਼ਯ”` ਦਾ ਨਿਮਨ ਸੂਤਰ ਹੈ: 

#ੰਗੂਾਹਿ ਭਾਵਪੁਧਾਨੇਜੇਨ ਪੁਕਨਿਤ੫- /ਨੈਤਲੰ ਫਾ ਸ਼ਰਤ ਕੱਠਯਾਵਾ£ 
ਵਿਆਂਡੀ ਦੇ ਸੰਦਰਭ ਵਿਚ ਭਰਥਰੀਹਰੀ ਤਾਂ ਇਥੋਂ ਤੱਕ ਕਹਿੰਦਾ ਹੈ ਕਿ ਪਤੰਜਲੀ ਨੇ ਆਪਣੇ ਵਿਆਕਰਨ 
“ਮਹਾਂਭਾਸ਼ਯ” ਨੂੰ ਵਿਆਂਡੀ ਦੇ ਵਿਆਕਰਨ “ਸੰਗ੍ਰਹਿ” ਦਾ ਸੰਖੇਪ ਰੂਪ ਦਿੱਤਾ ਹੈ ਇਸ ਦਾ ਵਾਸਤਵਿਕ 
ਅਰਥ ਇਹੋ ਹੈ ਕਿ ਪੱਧਤੀ ਅਤੇ ਜੁਗਤ ਤਰਤੀਬ ਵਿਚ ਪਤੰਜਲੀ, ਵਿਆਂਡੀ ਦੇ ਹੀ ਨਕਸ਼ੇ ਕਦਮ ਉਤੇ ਚੱਲ 
ਰਿਹਾ ਸੀ। ਪਰ ਉਹ ਵਿਆਂਡੀ ਜਿੰਨੇ ਵਿਸਥਾਰ ਵਿਚ ਨਹੀ ਜਾਣਾ ਚਾਹੁੰਦਾ ਸੀ। ਮੀਮਾਂਸਕ(ਉਹੀ:54) 
ਅਨੁਸਾਰ ਵਿਆੰਡੀ ਦਾ ਦੂਸਰਾ ਨਾਂ “ਦਾਕਸ਼ਾਇਣ” ਹੈ।ਮੈਕਸਮੂਲਰ ਨੇ ਵਾਪਨ ਦੀ “ਕਾਸ਼ਿਕਾ`(6-2-69) 
ਦੇ ਹਵਾਲੇ ਨਾਲ ਲਿਖਿਆ ਹੈ ਕਿ ਵਿਆਂਡੀ ਦਾ ਨਾਂ “ਦਾਕਸ਼ੀ” ਸੀ ਅਤੇ ਉਹ ਪਾਣਿਨੀ ਦਾ ਮਾਮਾ ਸੀ। 
ਚਲਾਈ ਪਰੰਪਰਾ ਨੂੰ ਹੀ ਉਤਰਕਾਲੀ ਵਿਆਕਰਨਕਾਰਾਂ ਨੇ ਅੱਗੇ ਤੋਰਿਆ। ਸ਼ੌਨਕ, ਪਤੰਜਲੀ ਅਤੇ 
ਕਾਤਿਆਯਾਨ ਉਪਰ ਕਿਸੇ ਨਾ ਕਿਸੇ ਰੂਪ ਵਿਚ ਵਿਆਂਡੀ ਦਾ ਪ੍ਰਭਾਵ ਪਿਆ। ਇਹ ਆਖਿਆ ਜਾ ਸਕਦਾ 
ਜਟਿਲਤਾ ਭਰਭੂਰ ਸੀ। 
1.2  ਮਹੇਸ਼ਵਰ ਸੰਪਰਦਾਇ 

ਲੌਕਿਕ ਜਾਂ ਮਹੇਸ਼ਵਰ ਸੰਪਰਦਾਇ ਦੇ ਪ੍ਰਾਚੀਨ ਵਿਆਕਰਨਕਾਰਾਂ ਦਾ ਜ਼ਿਕਰ ਕਰਨਾ ਜ਼ਰੂਰੀ 
ਹੈ,ਕਿਉਂਕਿ ਇਸ ਸੰਪਰਦਾਇ ਦੇ ਦਸ ਵਿਆਕਰਨਵੇਤਾਵਾਂ ਦਾ ਉਲੇਖ਼ “ਅਸ਼ਟਾਧਿਆਈ” ਵਿਚ ਕੀਤਾ 
ਗਿਆ ਹੈ- 

ਆਪਿਸ਼ਲੀ- ਵਾ ਸੁਪਿਸ਼ਲੇਹ (6-1-92) 

ਕਸ਼ਿਅਪ- ਨਰਸੀਮੁਰਸੀ ਕਿਰਸ਼ੇਹ ਕਸ਼ਿਯਪਸਿਯ (1-2-25) 

ਗਾਰਗੀ- ਓਤੋ ਗਾਰਗੀਸਯ (8-3-30) 

ਗਾਲਵ- ਤ੍ਰਤੀਯਾਤਿਸੋ ਭਾਸ਼ਿਤ ਪੁੰਸਕੰ ਪੁੰਵਦ ਗਾਲਵੱਸਯਾਹ (7-1-74) 

ਚਕਰਵਰਮਣ- ਈ ਚਕਰਵਰਮਨਸਯ (6-1-130) 

ਭਾਰਦਵਾਜ- ਰਿਤੋ ਭਾਰਦਵਾਜੱਸਿਯ (7-2-62) 

ਸ਼ਾਕਟਾਯਾਨ- ਲੰਭਹ ਸ਼ਾਕਟਾਯਾਨੱਸਯ (3-4-111) 

ਸ਼ਾਕੱਲਿਆ- ਸੰਬਧੌ ਸ਼ਾਕੱਲਿਆ ਸਯੇਤਾਵਨਾਰਸ਼ੇ (1-1-16) 

ਸੇਨਕ- ਗਿਰੇ ਚ ਸੇਨਕੱਸਿਯ (5-4-112) 


ਸਫੋਟਾਯਾਨ- ਆਵੰਕ ਸਫੋਟਾਯਾਨਸਯ (6-1-122) 


1.2.1 ਆਪਿਸ਼ਲੀ 

ਆਪਣੇ ਪੂਰਬਲੇ ਵਿਆਕਰਨਕਾਰਾਂ ਦੀ ਜੋ ਜਾਣ-ਪਛਾਣ ਪਾਣਿਨੀ ਨੇ “ਅਸ਼ਟਾਧਿਆਈ” ਵਿਚ 
ਕਰਵਾਈ ਹੈ, ਉਹਨਾਂ ਵਿਚੋਂ ਆਪਿਸ਼ਲੀ ਵਿਸ਼ੇਸ਼ ਥਾਂ ਰੱਖਦਾ ਹੈ। ਆਪਿਸ਼ਲੀ ਦਾ ਜ਼ਿਕਰ ਵਾਰ-ਵਾਰ ਨਹੀ 
ਕੀਤਾ ਗਿਆ ਕੇਵਲ ਸੂਤਰ ਨੰ.(6-1-92) ਵਿਚ ਇਸ ਦਾ ਉਲੇਖ਼ ਮਿਲਦਾ ਹੈ। ਪਤੰਜਲੀ ਨੇ “ਮਹਾਂਭਾਸ਼ਯ” 
ਵਿਚ ਦੋ ਥਾਂਵਾਂ ਉਪਰ ਆਪਿਸ਼ਲੀ ਦੇ ਸੰਦਰਭ ਵਿਚ ਪ੍ਰਮਾਣ ਪੇਸ਼ ਕੀਤੇ ਹਨ। ਵਾਮਨ, ਜਿਨੇਂਦਰ ਬੁੱਧੀ, 
ਕੈਯਟ ਅਤੇ ਮਿਤਰਰਿਕਸ਼ਤ ਆਦਿ ਵਿਆਕਰਨਕਾਰਾਂ ਨੇ ਆਪਣੇ ਪ੍ਰਮਾਣਾਂ ਨੂੰ ਪੁਖ਼ਤਾ ਕਰਨ ਵਾਸਤੇ 
ਆਪਿਸ਼ਲੀ ਵਿਆਕਰਨ ਦੇ ਅਨੇਕ ਸੂਤਰਾਂ ਨੂੰ ਹਵਾਲਾ ਬਣਾ ਕੇ ਪੇਸ਼ ਕੀਤਾ ਹੈ।ਮੀਮਾਂਸਕ (ਉਹੀ:59) ਦੇ 
ਅਨੁਸਾਰ ਸ਼ਾਕਟਾਯਾਨ ਦੇ ਵਿਆਕਰਨ ਵਿਚ 'ਅਸ਼ਟਾਪਿਸ਼ਲੀ ਪਾਣਿਨੀਹ” ਦੀ ਮਿਸਾਲ ਵੀ ਮਿਲਦੀ 
ਹੈ।ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਪਿਸ਼ਲੀ ਵਿਆਕਰਨ ਅਤੇ “ਸਿੱਖਿਆ” ਦੇ ਵੀ ਅੱਠ-ਅੱਠ 
ਅਧਿਆਇ ਸਨ। ਕਾਤਿਆਯਾਨ ਤੇ ਪਤੰਜਲੀ ਦੇ ਸਮੇਂ ਵਿਚ ਵੀ ਆਪਿਸ਼ਲੀ ਵਿਆਕਰਨ ਦਾ ਵਿਆਪਕ 
ਪ੍ਰਚਾਰ ਅਤੇ ਪ੍ਰਸਾਰ ਸੀ। “ਮਹਾਂਭਾਸ਼ਯ”(4-1-14) ਤੋਂ ਇਹ ਸਿੱਧ ਹੁੰਦਾ ਹੈ ਕਿ ਉਸ ਸਮੇਂ ਦੀਆਂ ਔਰਤਾਂ 
ਵੀ ਆਪਿਸ਼ਲੀ ਵਿਆਕਰਨ ਦਾ ਅਧਿਐਨ ਕਰਦੀਆਂ ਸਨ। ਵਿਭਿੰਨ ਗ੍ਰੰਥਾਂ ਤੋਂ ਆਪਿਸ਼ਲੀ ਵਿਆਕਰਨ ਦੇ 
ਦਸ ਤੋਂ ਜ਼ਿਆਦਾ ਸੂਤਰ ਅਤੇ ਅੱਠ ਕਾਰਿਕਾਵਾਂ ਬਾਰੇ ਖੋਜ ਹੋ ਚੁੱਕੀ ਹੈ। ਕੁਲ ਮਿਲਾ ਕੇ ਆਪਿਸ਼ਲੀ 
ਵਿਆਕਰਨ ਅਸ਼ਟਾਧਿਆਈ ਵਾਂਗ ਸੁਗਠਿਤ ਅਤੇ ਵਿਸਤ੍ਰਿਤ ਸੀ। 

ਸੱਤਿਆਕਾਮ ਵਰਮਾ(ਉਹੀ:77) ਅਨੁਸਾਰ, ““ਆਪਿਸ਼ਲੀ ਵਿਆਕਰਨ ਦੇ ਜਿੰਨੇ ਵੀ ਪ੍ਰਮਾਣ 
ਮਿਲਦੇ ਹਨ,ਉਨ੍ਹਾਂ ਸਾਰਿਆਂ ਨੂੰ ਵੇਖ ਕੇ ਇਹ ਸ਼ੱਕ ਨਹੀ ਰਹਿ ਜਾਂਦਾ ਕਿ ਘੱਟੋ-ਘੱਟ ਦੋ ਗੱਲਾਂ ਵਿਚ 
ਪਾਣਿਨੀ ਦਾ ਮਾਰਗ ਦਰਸ਼ਕ ਆਪਿਸ਼ਲੀ ਹੈ। ਪਹਿਲਾ; ਸੂਤਰ ਪੱਧਤੀ ਤੇ ਜ਼ਿਆਦਾ ਪਰਿਭਾਸ਼ਾ ਪੂਰਵ 
ਸਵੀਕ੍ਰਿਤੀ ਸੰਦਰਭ ਵਿਚ ਅਤੇ ਦੂਸਰਾ; ਪਿਛੇਤਰਾਂ ਦੀ ਸਮਰੂਪਤਾ ਦੇ ਵਿਸ਼ੇ ਵਿਚ”। ਜ਼ਿਆਦਾਤਰ ਪਿਛਲੇ 
ਚਿੰਤਕਾਂ ਨੇ ਪਾਣਿਨੀ ਨੂੰ ਇਸ ਵਿਸ਼ੇ ਵਿਚ ਆਪਿਸਲੀ ਦਾ ਰਿਣੀ ਅਤੇ ਅਨੁਕਰਣ ਕਰਤਾ ਦੱਸਿਆ ਹੈ। 
ਰਾਮ ਨਾਥ ਸ਼ਾਸਤ੍ਰੀ (1985:30) ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ “ਜੇਕਰ ਪਾਣਿਨੀ 
ਆਪਿਸ਼ਲੀ ਦਾ ਰਿਣੀ ਤਾਂ ਆਪਿਸ਼ਲੀ ਨੂੰ ਇਹ ਪਰੰਪਰਾ ਵਿਚੋਂ ਹੀ ਪ੍ਰਾਪਤ ਹੋਇਆ ਸੀ।” 
ਸੂਤਰ, ਸੰਗਿਆ, ਪਿਛੇਤਰ ਅਤੇ ਪ੍ਰਤਿਆਹਾਰ ਸਮਾਨਤਾ ਹੈ। ਉਪਰੋਕਤ ਵਿਆਕਰਨ ਦੇ ਪ੍ਰਾਪਤ ਸੂਤਰਾਂ 
ਵਿਚ ਦੋ-ਵਚਨ, ਵਿਭਾਸ਼ਾ, ਗੁਣ ਅਤੇ ਸਾਰੀਆਂ ਧਾਤੂ ਸੰਗਿਆਵਾਂ ਜੋ ਮਿਲਦੀਆਂ ਹਨ,ਉਹ ਅਸ਼ਟਾਧਿਆਈ 
ਦੀ ਭੂਮਿਕਾ ਵਿਚ ਪੇਸ਼ ਆਪਿਸ਼ਲੀ ਦਾ ਸ਼ਲੋਕ, “ਵਹਿਯਾਵ੍ਰਿਧਵਾ ਨ ਭਸ਼” ਵਿਚ “ਭਸ਼” ਇੱਕ ਪ੍ਰਤਿਆਹਾਰ 
ਹੈ ਅਤੇ ਪਾਣਿਨੀ ਨੇ ਇਸ ਤੋਂ ਪ੍ਰਤਿਆਹਾਰ ਨਿਰਮਾਣ ਕੀਤਾ। 

ਆਪਿਸ਼ਲੀ ਦੇ “ਧਾਤੂਪਾਠ” ਅਤੇ “ਗਣਪਾਠ” ਦੀ ਪਾਣਿਨੀ ਦੇ ਧਾਤੂਪਾਠ ਤੇ ਗਣਪਾਠ ਨਾਲ ਬਹੁਤ 
ਸਮਾਨਤਾ ਹੈ। ਆਪਿਸ਼ਲੀ ਅਤੇ “ਪਾਣਿਨੀ ਸਿੱਖਿਆ? ਦੋਵਾਂ ਦੇ ਹੀ ਅੱਠ-ਅੱਠ ਅਧਿਆਇ ਹਨ। ਦੋਵਾਂ 
ਦੇ ਸੂਤਰਾਂ ਵਿਚ ਪਰਸਪਰ ਸਮਾਨਤਾ ਦੇਖੀ ਜਾ ਸਕਦੀ ਹੈ।ਇਹ ਪ੍ਰਤੀਤ ਹੁੰਦਾ ਹੈ ਕਿ “ਅਸ਼ਟਾਧਿਆਈ” 


ਦਾ ਆਧਾਰ ਸਚੁਮੱਚ ਆਪਿਸ਼ਲੀ ਵਿਆਕਰਨ ਹੈ। “ਪਦਮੰਜਰੀ” ਵਿਚ ਇਸ ਗੱਲ ਨੂੰ ਸਵੀਕਾਰ ਕੀਤਾ 
ਗਿਆ ਹੈ। 
1.2.2 ਕਸ਼ਿਅੱਪ 

ਕਸ਼ਿਅੱਪ ਦਾ ਜ਼ਿਕਰ ਅਸ਼ਟਾਧਿਆਈ ਵਿਚ ਦੋ ਵਾਰ ਕੀਤਾ ਗਿਆ ਹੈ। 'ਪ੍ਰਾਤਿਸ਼ਾਖਾ” ਵਿਚ 
ਕਸ਼ਿਅੱਪ ਦਾ ਜ਼ਿਕਰ ਸ਼ਾਕਟਾਯਾਨ ਨਾਲ ਹੋਇਆ ਮਿਲਦਾ ਹੈ। ਕਸ਼ਿਅੱਪ ਵਿਆਕਰਨ ਦਾ ਅੱਜ ਕੋਈ 
ਗੱਲ ਨਿਸਚਿਤ ਹੈ, ਕਿ ਇਹ ਕੋਈ ਵਿਆਕਰਨਕਾਰ ਜ਼ਰੂਰ ਹੋਵੇਗਾ ਜੋ ਪਾਣਿਨੀ ਤੋਂ ਪਹਿਲਾਂ ਹੋ ਚੁੱਕਿਆ 
ਹੈ। ਕਾਤਿਆਯਾਨ(3-30) ਦੇ ਵਿਚਾਰ ਅਨੁਸਾਰ ਅਸ਼ਟਾਧਿਆਈ (4-3-103) ਵਿਚ “ਕਸ਼ਿਅੱਪ ਕਲਪ? 
ਦਾ ਨਿਰਦੇਸ਼ ਕੀਤਾ ਗਿਆ ਹੈ।ਇਥੇ ਅਜਿਹਾ ਪ੍ਰਤੀਤ ਹੁੰਦਾ ਹੈ, ਕਿ ਕਲਪਕਾਰ ਅਤੇ ਵਿਆਕਰਨਕਾਰ 
ਕਸ਼ਿਅੱਪ ਇੱਕ ਹੀ ਵਿਅਕਤੀ ਹੈ,ਨਹੀਂ ਤਾਂ ਪਾਣਿਨੀ ਨੇ ਦੋਵਾਂ ਵਿਅਕਤੀਆਂ ਵਾਸਤੇ ਵੱਖਰੇ-ਵੱਖਰੇ 
ਵਿਸ਼ੇਸ਼ਣ ਵਰਤਣੇ ਸਨ। 

1.2.3 ਗਾਰਗੀ 

ਅਤੇ “ਰਿਕ ਪ੍ਰਾਤਿਸ਼ਾਖਾ” ਵਿਚ ਕਈਆਂ ਥਾਵਾਂ ਤੇ ਗਾਰਗੀ ਬਾਰੇ ਚਰਚਾ ਕੀਤੀ ਗਈ ਹੈ। ਯਾਸਕ ਦੁਆਰਾ 
“ਨਿਰੁਕਤ” ਵਿਚ ਵੀ ਗਾਰਗੀ ਬਾਰੇ ਉਲੇਖ਼ ਕੀਤਾ ਗਿਆ ਹੈ।“ਚਰਕ ਸੂਤਰ”(1-10) ਵਿਚ ਵੀ ਗਾਰਗੀ 
ਦਾ ਜ਼ਿਕਰ ਹੈ। ਪਰ ਇਥੇ ਇਹ ਸਿੱਟਾ ਕੱਢਣਾ ਮੁਸ਼ਕਿਲ ਹੈ, ਕਿ ਵਿਆਕਰਨਕਾਰ ਗਾਰਗੀ ਅਤੇ 
ਨਿਰੁਕਤਕਾਰ ਗਾਰਗੀ ਇੱਕ ਹੀ ਵਿਅਕਤੀ ਹੈ ਜਾਂ ਵੱਖਰੇ ਹਨ।ਪਰ ਇਹ ਗੱਲ ਸਾਫ ਹੈ,ਕਿ ਗਾਰਗੀ, 
ਪਾਣਿਨੀ ਤੋਂ ਪਹਿਲਾਂ ਹੋਇਆ ਹੈ। ਜੇਕਰ ਯਾਸਕ ਦੁਆਰਾ “ਨਿਰੁਕਤ” ਵਿਚ ਲਿਖਿਆ ਗਾਰਗੀ ਅਤੇ 
ਵਿਆਕਰਨਕਾਰ ਇਕੋ ਵਿਅਕਤੀ ਹੈ ਤਾਂ ਇਸ ਦਾ ਸਮਾਂ ਯਾਸਕ ਤੋ ਪਹਿਲਾਂ ਦਾ ਹੈ। 

“ਅਸ਼ਟਾਧਿਆਈ” ਵਿਚ ਗਾਲਵ ਅਤੇ ਗਾਰਗੀ ਨੂੰ ਨਾਲ-ਨਾਲ ਪੇਸ਼ ਕੀਤਾ ਗਿਆ ਹੈ। ਆਧੁਨਿਕ 
ਸਮੇਂ ਵਿਚ ਗਾਰਗੀ ਵਿਆਕਰਨ ਦਾ ਕੋਈ ਸੂਤਰ ਪ੍ਰਾਪਤ ਨਹੀਂ ਹੁੰਦਾ।ਪਰ “ਅਸ਼ਟਾਧਿਆਈ” ਤੇ 
“ਪ੍ਰਾਤਿਸ਼ਾਖਾਵਾਂ” ਤੋਂ ਇਹ ਗਿਆਨ ਹੁੰਦਾ ਹੈ, ਕਿ ਗਾਰਗੀ ਦਾ ਵਿਆਕਰਨ ਦੇ ਖੇਤਰ ਵਿਚ ਮਹੱਤਵਪੂਰਨ 
ਸਥਾਨ ਰਿਹਾ ਹੈ। 

1.2.4 ਗਾਲਵ 

'ਅਸ਼ਟਾਧਿਆਈ ਦੇ ਸੂਤਰ ਨੰ.(7-1-74) ਵਿਚ _ਗਾਲਵ ਦਾ ਜ਼ਿਕਰ ਕੀਤਾ ਗਿਆ 
ਹੈ। “ਮਹਾਂਭਾਰਤ”(343-103,04) ਵਿਚ ਪੰਚਾਲ ਗਾਲਵ ਨੂੰ “ਕ੍ਰਮਪਾਨ” ਅਤੇ “ਸਿੱਖਿਆ” ਦਾ ਵਕਤਾ 
ਦੱਸਿਆ ਗਿਆ ਹੈ। “ਸਿੱਖਿਆ” ਦਾ ਸੰਬੰਧ ਵਿਆਕਰਨ ਨਾਲ ਹੋਣ ਕਰਕੇ ਜੇਕਰ ਇਸ ਦਾ ਵਕਤਾ ਇਹੋ 
“ਵਾਯੂ ਪੁਰਾਣ” ਵਿਚ ਗਾਲਵ ਦੇ ਮਤ ਬਾਰੇ ਉਲੇਖ਼ ਕੀਤਾ ਗਿਆ ਹੈ।“ਚਰਕ ਸੰਹਿਤ” ਦੇ ਆਰੰਭ ਵਿਚ ਵੀ 


ਗਾਲਵ ਬਾਰੇ ਜ਼ਿਕਰ ਹੈ। ਕੀਥ (1967:201) ਅਨੁਸਾਰ “ਮਹਾਂਭਾਰਤ” ਵਿਚ ਪੇਸ਼ ਪੰਚਾਲ ਗਾਲਵ ਹੀ 


ਵਿਆਕਰਨ ਆਚਾਰੀਆ ਹੈ ਅਤੇ ਇਸਨੇ ਇੱਕ “ਨਿਰੁਕਤ” ਦੀ ਰਚਨਾ ਵੀ ਕੀਤੀ ਸੀ।ਇਸ ਦਾ ਸਮਾਂ 
ਬਿਕਰਮਾਦਿੱਤ ਤੋਂ ਕੋਈ 5500 ਸਾਲ ਪੂਰਬ ਹੈ। ਮੀਮਾਂਸਕ (ਉਹੀ:61) ਨੇ ਗਾਲਵ ਦਾ ਇੱਕ ਸੂਤਰ ਪੇਸ਼ 
ਦੀ ਰਚਨਾ ਹੋਈ । ਇਸ ਤੋਂ ਬਿਨਾ ਗਾਲਵ ਬਾਰੇ ਕੋਈ ਹੋਰ ਜਾਣਕਾਰੀ ਨਹੀ' ਮਿਲਦੀ। 
1.2.5 ਚਕਰਵਰਮਣ 

ਚਕਰਵਰਮਣ ਦਾ ਨਾਂ ਪਾਣਿਨੀ ਨੇ “ਉਣਾਦਿ ਸੂਤਰਾਂ” ਵਿਚ ਪੇਸ਼ ਕੀਤਾ ਹੈ।ਭੱਟ ਦੀਕਸਿਤ(3- 
23) ਅਨੁਸਾਰ “ਕੌਸਤੁਭ” ਅਤੇ “ਕਾਤੰਤਰ” ਵਿਚ ਵੀ ਇਸਦੇ ਮਤ ਨੂੰ ਪੇਸ਼ ਕੀਤਾ ਗਿਆ ਹੈ।ਜੋ “ਉਣਾਦਿ 
ਨਾਂ ਦਾ ਕੋਈ ਵਿਆਕਰਨਕਾਰ ਹੋਇਆ ਹੈ, ਜਿਸ ਦਾ ਸਮਾਂ ਆਪਿਸ਼ਲੀ ਤੋ' ਪੂਰਬਲਾ ਹੈ। ਆਧੁਨਿਕ ਸਮੇ' 
ਵਿਚ ਇਸ ਦਾ ਕੋਈ ਸੂਤਰ ਪ੍ਰਾਪਤ ਨਹੀਂ' ਹੁੰਦਾ। ਪਰ ਭੱਟ ਦੀਕਸ਼ਿਤ(12-15) ਅਨੁਸਾਰ “ਦੀਯ” ਪਦ ਦੀ 
ਪੜਨਾਂਵ ਸੰਗਿਆ ਚਕਰਵਰਮਣ ਦੇ ਵਿਆਕਰਨ ਦੇ ਸੰਦਰਭ ਵਿਚ ਪੇਸ਼ ਕੀਤੀ ਗਈ ਹੈ। 
1.2.6 ਭਾਰਦਵਾਜ 

“ਰਿਕਤੰਤਰ” ਦੀ ਕਾਰਿਕਾ(1-4) ਵਿਚ ਭਾਰਦਵਾਜ ਨੂੰ ਇੰਦਰ ਵਿਆਕਰਨ ਦਾ ਉਤਰਾਧਿਕਾਰੀ 
ਮੰਨਿਆ ਗਿਆ ਹੈ।ਇਸ ਨੇ ਹੀ ਅਨੇਕ ਵਿਦਵਾਨਾਂ ਨੂੰ ਵਿਆਕਰਨ ਦੀ ਵਿੱਦਿਆ ਪ੍ਰਦਾਨ ਕੀਤੀ । “ਤੈਤਰੀਯ 
ਆਰਣਕ” (2-2-4) ਅਨੁਸਾਰ ਇੰਦਰ ਨੇ ਇਸ ਨੂੰ ਵਰਨ ਉਪਦੇਸ਼ ਦਿੱਤਾ ਸੀ। “ਤੈਤਰੀਯ ਬ੍ਰਾਹਮਣ "(3- 
10-11) ਵਿਚ ਵੇਦਾਂ ਦੇ ਉਪਦੇਸ਼ ਦੇ ਸੰਦਰਭ ਵਿਚ ਭਾਰਦਵਾਜ ਅਤੇ ਇੰਦਰ ਨੂੰ ਗੁਰੂ ਚੇਲਾ ਦੱਸਿਆ ਗਿਆ 
ਹੈ। 

ਪਰ “ਅਸ਼ਟਾਧਿਆਈ” ਵਿਚ ਜਿਸ ਭਾਰਦਵਾਜ ਦਾ ਜ਼ਿਕਰ ਹੈ, ਉਸ ਦਾ ਸੰਬੰਧ “ਮਹੇਸ਼ਵਰ 
ਸੰਪਰਦਾਇ” ਨਾਲ ਹੈ। “ਮਹਾਂਭਾਸ਼ਯ” ਵਿਚ ਵੀ “ਭਾਰਦਵਾਜਸਯ” ਦਾ ਅਨੇਕ ਥਾਵਾਂ ਉਤੇ ਵਰਨਣ 
ਮਿਲਦਾ ਹੈ।ਸੂਤਰ ਨੰ. 1-1-20, 56, 1-2-22,1-3-67, 3-1-38 ਆਦਿ ਦੇ ਅੰਤਰਗਤ ਆਏ 
“ਵਾਰਤਕਾਂ” ਦੀ ਚਰਚਾ ਦੇ ਪ੍ਰਸੰਗ ਵਿਚ ਪਤੰਜਲੀ ਨੇ ਉਕਤ ਸ਼ਬਦ “ਭਾਰਦਵਾਜਸਯ” ਦੀ ਵਾਰ-ਵਾਰ 
ਵਰਤੋਂ ਕੀਤੀ ਹੈ।ਪਰ ਮੈਕਡਾਨਲ(ਉਹੀ:83) ਨੇ ਇਸ ਨੂੰ ਇੰਦਰ ਵਿਆਕਰਨ ਦੀ ਪੱਧਤੀ ਨਾਲ ਸੰਬੰਧਿਤ 
ਵਿਆਕਰਨਕਾਰ ਮੰਨਿਆ ਹੈ। 
1.2.7 ਸ਼ਾਕਟਾਯਾਨ 

ਅਸ਼ਟਾਧਿਆਈ ਵਿਚ ਤਿੰਨ ਥਾਵਾਂ ਉਪਰ ਸ਼ਾਕਟਾਯਾਨ ਬਾਰੇ ਜ਼ਿਕਰ ਕੀਤਾ ਗਿਆ ਹੈ। ਯਾਸਕ 
ਆਪਣੇ “ਨਿਰੁਕਤ”(1-12) ਵਿਚ ਸ਼ਾਕਟਾਯਾਨ ਦਾ ਨਾਂ ਆਦਰ ਸਹਿਤ ਲੈਂਦਾ ਹੈ। “ਕਾਸ਼ਿਕਾ ਵ੍ਰਿਤਿ(1-4- 
85 ਤੋਂ88) ਵਿਚ ਸਪੱਸ਼ਟ ਲਿਖਿਆ ਹੈ ਕਿ ਸ਼ਾਕਟਾਯਾਨ ਦੇ ਵਿਆਕਰਨ ਦੀ ਅਹਿਮੀਅਤ ਪਾਣਿਨੀ ਤੋਂ 
ਕਾਫੀ ਸਮਾਂ ਬਾਅਦ ਤੱਕ ਰਹੀ। “ਮਹਾਂਭਾਸ਼ਯ”(3-2-115) ਵਿਚ ਸ਼ਾਕਟਾਯਾਨ ਵਿਆਕਰਨ ਦੀ ਤਾਰੀਫ 
ਕਰਦਿਆਂ ਪਤੰਜਲੀ ਨੇ ਲਿਖਿਆ ਹੈ ਕਿ: 


“ #ਵਆਕਰਨ ਰਾਜ ਆਰਨ ਦੇ ਜਾਹ %ਸਵਾਰ ਸ਼ਾਕਟਾਯਾਨ ਨੇ ਰਸਤੇ /ਵੇਚ ਜਾਂਦੀਆਂ 

ਸੱਤਿਆਕਾਮ ਵਰਮਾ (ਉਹੀ:65) ਦਾ ਵਿਚਾਰ ਹੈ ਕਿ ਪਤੰਜਲੀ ਦੇ ਇਸ ਕਥਨ ਤੋਂ ਸ਼ਾਕਟਾਯਾਨ 
ਸ਼ਾਕਟਾਯਾਨ ਵਿਆਕਰਨ ਆਮ ਹੋ ਕੇ ਵੀ ਆਮ ਵਿਆਕਰਨ ਤੋਂ ਭਿੰਨ ਸੀ । ਆਧੁਨਿਕ ਸਮੇਂ ਸ਼ਾਕਟਾਯਾਨ 
ਦਾ ਵਿਆਕਰਨ ਪ੍ਰਾਪਤ ਨਹੀਂ” ਹੁੰਦਾ। ਪਰ ਹੋਰਨਾਂ ਸੋਮਿਆਂ ਤੋਂ ਇਸ ਦੇ ਸਰੂਪ ਉਤੇ ਪ੍ਰਕਾਸ਼ ਜ਼ਰੂਰ ਪੈਂਦਾ 
ਹੈ।ਨਗੇਸ਼ ਭੱਟ ਨੇ “ਮਹਾਂਭਾਸ਼ਯ ਪ੍ਰਤੀਪੋਧੋਤ” ਦੇ ਆਰੰਭ ਵਿਚ ਲਿਖਿਆ ਹੈ ਕਿ ਸ਼ਾਕਟਾਯਾਨ ਦੇ 
ਵਿਆਕਰਨ ਵਿਚ ਲੌਕਿਕ ਪਦਾਂ ਦਾ ਵਿਖਿਆਨ ਕੀਤਾ ਗਿਆ ਸੀ। ਪਰ ਇਥੇ ਉਸ ਦੀ ਵੱਡੀ ਭੁੱਲ ਹੈ ਜਦੋਂ 
ਉਹ “ਮਹਾਂਭਾਸ਼ਯ(3-3-1) ਦੇ ਸੰਦਰਭ ਵਿਚ “ਪੰਚਪਾਦੀ ਉਣਾਦਿ” ਸੂਤਰਾਂ ਨੂੰ,ਜੋ ਕੇਵਲ ਵੈਦਿਕ ਸ਼ਬਦਾਂ 
ਦੀ ਉਤਪਤੀ ਨਾਲ ਸੰਬੰਧਿਤ ਹਨ, ਨੂੰ ਸ਼ਾਕਟਾਯਾਨ ਦੇ ਦੱਸਦਾ ਹੈ। ਇਥੇ ਇਹ ਪ੍ਰਤੀਤ ਹੁੰਦਾ ਹੈ ਕਿ ਨਗੇਸ਼ 
ਭੱਟ ਨੇ ਸ਼ਾਕਟਾਯਾਨ ਦੇ ਸੰਬੰਧ ਵਿਚ ਟਪਲਾ ਖਾਧਾ ਹੈ ਅਤੇ ਇਹ ਭੁੱਲ ਕੀਤੀ ਹੈ ਕਿ ਉਹ ਜੈਨ ਅਭਿਨਵ 
ਸ਼ਾਕਟਾਯਾਨ ਨੂੰ ਵਿਆਕਰਨਕਾਰ ਸ਼ਾਕਟਾਯਾਨ ਸਮਝ ਬੈਠਾ ਹੈ; ਜਿਸ ਦਾ ਜ਼ਿਕਰ ਯਾਸਕ ਨੇ ਆਪਣੇ 
“ਨਿਰੁਕਤ” ਵਿਚ ਕੀਤਾ ਹੈ। 
1.2.6 ਸ਼ਾਕੱਲਿਆ 

ਪਾਣਿਨੀ ਤੋ ਇਲਾਵਾ ਸ਼ਾਕੱਲਿਆ ਬਾਰੇ, ਸ਼ੋਨਕ ਤੇ ਕਾਤਿਆਯਾਨ ਨੇ ਵੀ ਉਲੇਖ਼ ਕੀਤਾ ਹੈ। 
“ਮਹਾਂਭਾਸ਼ਯ(6-1-127) ਵਿਚ ਸ਼ਾਕੱਲਿਆ ਦੇ ਸੰਦਰਭ ਵਿਚ “ਸ਼ਾਕਲ” ਨਾਮ ਤੋਂ ਚਰਚਾ ਕੀਤੀ ਗਈ 
ਹੈ। ਅਸ਼ਟਾਧਿਆਈ ਦੇ ਸੂਤਰ ਨੰ.(4-1-105) ਵਿਚ ਸ਼ਾਕੱਲਿਆ ਬਾਰੇ ਵਿਚਾਰ ਮਿਲਦੇ ਹਨ। ਇਸ ਤੋਂ 
ਬਿਨਾ “ਰਿਕ ਪ੍ਰਾਤਿਸ਼ਾਖਾ” ਤੋਂ ਵੀ ਇਸ ਬਾਰੇ ਬ੍ਰੋੜੀ ਬਹੁਤੀ ਜਾਣਕਾਰੀ ਮਿਲਦੀ ਹੈ। 
1.2.9 ਸੇਨਕ 

ਅਸ਼ਟਾਧਿਆਈ ਵਿਚ ਸੂਤਰ ਨੰ.(5-4-11) ਵਿਚ ਸੇਨਕ ਅਤੇ ਉਸ ਦੇ ਵਿਆਕਰਨ ਬਾਰੇ ਜ਼ਿਕਰ 
ਕੀਤਾ ਗਿਆ ਹੈ।ਇਸ ਦਾ ਸਮਾਂ ਪਾਣਿਨੀ ਤੋਂ ਪੂਰਵ ਹੈ, ਅਸ਼ਟਾਧਿਆਈ ਤੋਂ ਬਿਨਾ ਹੋਰ ਕਿਸੇ ਵੀ ਗ੍ਰੰਥ 
ਵਿਚ ਇਸ ਬਾਰੇ ਕੋਈ ਉਲੇਖ਼ ਨਹੀ' ਮਿਲਦਾ। 
1.2.10 ਸਫੋਟਾਯਾਨ 

ਅਸ਼ਟਾਧਿਆਈ ਦੇ ਸੂਤਰ ਨੰ.(6-1-112) ਵਿਚ ਇਸ ਦੇ ਸੰਬੰਧ ਵਿਚ ਵਰਨਣ ਮਿਲਦਾ 
ਹੈ। “ਕਾਸ਼ਿਕਾ(3-1-123) ਵਿਚ ਵੀ ਇਸ ਦੇ ਸੰਦਰਭ ਵਿਚ ਚਰਚਾ ਕੀਤੀ ਗਈ ਹੈ।ਕਈਆਂ ਵਿਦਵਾਨਾਂ 
ਨੇ ਸਫੋਟਾਯਾਨ ਨੂੰ “ਅੰਦੁੰਰਾਇਣ” ਵੀ ਆਖਿਆ ਹੈ। ਇਸ ਤੋਂ ਬਿਨਾ ਇਸ ਦੇ ਸੰਦਰਭ ਵਿਚ ਕੋਈ ਹੋਰ 
ਦਸਤਾਵੇਜ ਉਪਲਬਧ ਨਹੀ ਹਨ। 
ਗੋਰਵਸ਼ਾਲੀ ਹੈ। ਇਥੇ ਵਿਆਕਰਨ ਦੀਆਂ ਦੋ ਸੰਪਰਦਾਵਾਂ-“ਇੰਦਰ ਸੰਪਰਦਾਇ” ਅਤੇ “ਮਹੇਸ਼ਵਰ 
ਸੰਪਰਦਾਇ” ਵਿਕਸਿਤ ਹੋਈਆਂ। ਇਨ੍ਹਾਂ ਸੰਪਰਦਾਵਾਂ ਦੇ ਆਚਾਰੀਆਂ ਨੇ ਵੈਦਿਕ ਤੇ ਲੌਕਿਕ ਭਾਸ਼ਾ ਨੂੰ 


ਨਿਯਮਬੱਧ ਕਰਨ ਵਾਸਤੇ ਸਮੇਂ-ਸਮੇਂ ਸਿਧਾਂਤਾਂ ਦੀ ਸਿਰਜਣਾ ਕੀਤੀ। ਵਿਭਿੰਨ ਸ੍ਰੋਤਾਂ ਵਿਚ ਇਨ੍ਹਾਂ 
ਵਿਆਕਰਨਕਾਰਾਂ ਦੀ ਗਿਣਤੀ ਵੱਖੋ-ਵੱਖਰੀ ਦਰਸਾਈ ਗਈ ਹੈ। ਸਪੱਸ਼ਟ ਹੈ ਕਿ ਪਾਣਿਨੀ ਦੇ ਆਗਮਨ ਤੋ 
ਪਹਿਲਾਂ ਭਾਰਤ ਵਿਚ ਵਿਆਕਰਨ ਦੀ ਆਧਾਰਸ਼ਿਲਾ ਬਣ ਚੁੱਕੀ ਸੀ। ਇਸ ਪਰੰਪਰਾ ਵਿਚ ਪਾਣਿਨੀ ਦਾ 
ਵਿਆਕਰਨ ਆਦਿ ਬਿੰਦੂ ਨਹੀਂ ਬਲਕਿ ਉਤਕਰਸ਼ ਸਿਖ਼ਰ ਬਿੰਦੂ ਹੈ। 


1.3 _ਪਾਣਿਨੀ ਸਮਾਂ ਤੇ ਸਥਾਨ 
ਰੂਪ ਵਿਚ ਪ੍ਰਾਪਤ ਹੁੰਦਾ ਹੈ।ਜਦੋਂ ਇਹ ਵਿਆਕਰਨ ਲਿਖਿਆ ਗਿਆ ਉਸ ਸਮੇ ਤੱਕ ਵੈਦਿਕ ਭਾਸ਼ਾ ਤੇ 
ਲੌਕਿਕ ਭਾਸ਼ਾ ਦਾ ਪੂਰਨ ਵਿਕਾਸ ਹੋ ਚੁੱਕਿਆ ਸੀ। “ਰਮਾਇਣ” ਅਤੇ “ਮਹਾਂਭਾਰਤ” ਵਿਚ ਇਹ ਝਲਕ 
ਸਪੱਸ਼ਟ ਦਿਖਾਈ ਦਿੰਦੀ ਹੈ।ਪਾਣਿਨੀ ਦੀ ਭਾਸ਼ਾ ਲੋਕ ਵਿਹਾਰ ਦੀ ਸ਼ੁੱਧ ਭਾਸ਼ਾ ਸੀ ਅਤੇ ਉਹ ਜੀਵਨ ਦੇ 
ਵਿਆਪਕ ਖੇਤਰ ਦੇ ਭਾਵਾਂ ਨੂੰ ਪ੍ਰਗਟਾਉਣ ਦੇ ਕਾਬਿਲ ਸੀ ।ਕੌਟੱਲਿਆ ਦੀ ਪੁਸਤਕ “ਅਰਥ-ਸ਼ਾਸਤਰ” 
ਸ੍ਰੋਤ ਸੂਤਰ”, ਪਾਲੀ ਅਤੇ ਅਰਧ ਮਾਗਧੀ ਸਾਹਿਤ ਆਦਿ ਵਿਚ ਪਾਣਿਨੀ ਦੀਆਂ ਰਚਨਾਵਾਂ ਦਾ ਵੇਰਵਾ 
ਮਿਲਦਾ ਹੈ। 

ਪ੍ਰਾਚੀਨ ਭਾਰਤ ਦੇ ਇਤਿਹਾਸ ਵਿਚ ਸਾਨੂੰ ਪਾਣਿਨੀ ਦੇ ਬਹੁਤ ਸਾਰੇ ਨਾਂ ਪ੍ਰਾਪਤ ਹੁੰਦੇ ਹਨ। ਜਿਵੇਂ; 
ਵਰਤਿਆ ਗਿਆ ਹੈ। “ਪਾਣਿਨ” ਨਾਮ ਬਾਰੇ ਚਰਚਾ “ਕਾਸ਼ਿਕਾ(6-2-14) ਅਤੇ 'ਚੰਦੂਵ੍ਰਿਤਿ'(2-2-68) 
ਵਿਚ ਕੀਤੀ ਗਈ ਹੈ। “ਅਸ਼ਟਾਧਿਆਈ” (6-4-165) ਵਿਚ ਵੀ “ਪਾਣਿਨ” ਸ਼ਬਦ ਸਿੱਧ ਕੀਤਾ ਗਿਆ 
ਹੈ।ਕੈਯਟ (1-1-73) ਅਨੁਸਾਰ, “ਪਾਣਿਨ ਦੀ ਸੰਗਿਆ ਪਾਣਿਨੀ ਹੀ ਹੋਵੇਗੀ। ” 
ਦਾਕਸ਼ੀਪੁੱਤਰ ਆਦਿ ਨਾਮ ਪਰੰਪਰਾ ਤੋ ਚੱਲੇ ਆ ਰਹੇ ਹਨ। ਇਨ੍ਹਾਂ ਵਿਚੋਂ “ਸ਼ਲੰਕੀ” ਨਾਮ ਦੇ ਸੰਦਰਭ ਵਿਚ 
ਜ਼ਿਆਦਾ ਜਾਣਕਾਰੀ ਨਹੀਂ'`_ਮਿਲਦੀ। ਪਤੰਜਲੀ ਨੇ ਇੰਨਾ ਕੁ ਜ਼ਰੂਰ ਲਿਖਿਆ ਹੈ ਕਿ ਸ਼ਲੰਕੀ ਦੇ 
ਵਿਦਿਆਰਥੀਆਂ ਨੂੰ 'ਸ਼ਾਲੰਕ” ਆਖਿਆ ਜਾਂਦਾ ਸੀ।ਪਰ ਇਸ ਕਥਨ ਨਾਲ ਪਾਣਿਨੀ ਦੇ ਸ਼ਾਲੰਕਾਂ ਨਾਲ 
ਸੰਬੰਧ ਦੇ ਸੰਦਰਭ ਵਿਚ ਕੋਈ ਜ਼ਿਆਦਾ ਜਾਣਕਾਰੀ ਨਹੀ ਮਿਲਦੀ। “ਸ਼ਲੰਕੀ” ਦਾ ਸੰਬੰਧ “ਵਹੀਕ” ਦੇਸ਼ 
ਨਾਲ ਹੈ।ਪਾਣਿਨੀ ਨੂੰ ਵੀ “ਵਹੀਕ” ਦੇਸ਼ ਦਾ ਵਸਨੀਕ ਮੰਨਿਆ ਜਾਂਦਾ ਹੈ। ਵਾਸੂਦੇਵ ਸ਼ਰਨ ਅਗਰਵਾਲ 
(ਉਹੀ:13) ਨੇ ਲਿਖਿਆ ਹੈ ਕਿ ਪਾਣਿਨੀ ਗੰਧਾਰ ਦੇਸ਼ ਦਾ ਵਸਨੀਕ ਸੀ ਅਤੇ ਉਸ ਦੀ ਜਨਮ-ਭੂਮੀ' 
“ਸ਼ਲਾਤੁਰ” ਸੀ। 

ਪਤੰਜਲੀ (1-1-20) ਨੇ ਪਾਣਿਨੀ ਨੂੰ “ਦਾਕਸ਼ੀਪੁੱਤਰ” ਵੀ ਆਖਿਆ ਹੈ।ਦਕਸ਼ਾਂ ਦਾ ਸੰਬੰਧ 


ਉਤਰ-ਪੱਛਮੀ' ਭਾਰਤ ਨਾਲ ਭਾਵ ਪੰਜਾਬ ਨਾਲ ਸੀ। 'ਕਾਸ਼ਿਕਾ(4-3-117) ਅਨੁਸਾਰ “ਦਕਸ਼? ਲੋਕਾਂ ਦਾ 


ਆਪਣਾ ਰਾਜ ਸੰਘ ਸੀ, ਜਿਸ ਦੀ ਬਸਤੀ ਤੇ ਰਾਜ ਚਿੰਨ੍ਹ ਹੁੰਦੇ ਸਨ। ਇਸ ਤੋ' ਬਿਨਾ “ਦਾਕਸ਼ੀਕੁਲ” ਅਤੇ 
“ਦਾਕਸ਼ੀਕਸੂ” ਨਾਂ ਦੇ ਦੋ ਪਿੰਡਾ ਜ਼ਿਕਰ ਵੀ “ਕਾਸ਼ਿਕਾ” ਵਿਚ ਆਇਆ ਹੈ। ਇਨ੍ਹਾਂ ਵਿਚੋਂ “ਦਾਕਸ਼ੀਕਸ਼ੂ” 
ਪੁਰਾਤਨ ਸ਼ਬਦ ਹੈ ਕਿਉਂਕਿ ਇਸ ਦਾ ਜ਼ਿਕਰ ਪਤੰਜਲੀ (4-2-104) ਨੇ ਵੀ ਕੀਤਾ ਹੈ। ਇਸ ਪਿੰਡ ਦੇ 
ਵਸਨੀਕ ਨੂੰ “ਦਾਕਸ਼ੀਕ੍ਸ਼ੂ” ਕਿਹਾ ਜਾਂਦਾ ਸੀ। “ਅਸ਼ਟਾਧਿਆਈ” ਵਿਚ “ਉਸ਼ੀਨਰ” ਦੇਸ਼ ਦੇ ਪਿੰਡਾਂ ਦਾ ਵੀ 
ਵਰਨਣ ਮਿਲਦਾ ਹੈ। ਦਾਕਸ਼ੀਕੰਥਾਂ (2-4-20) ਸੂਤਰ ਇਸ ਦੀ ਪ੍ਰਮੁਖ ਉਦਾਹਰਨ ਹੈ। ਇਸ ਤੋਂ ਇਹ 
ਤਾਂ ਸਪੱਸ਼ਟ ਹੈ ਕਿ ਇਹ ਸਥਾਨ “ਉਸ਼ੀਨਰ” ਦੇਸ਼ ਤੋਂ ਕਾਫੀ ਦੂਰ ਸੀ। ਜੇਕਰ ਇਹ “ਉਸ਼ੀਨਰ” ਦੀ ਹਦੂਦ 
ਵਿਚ ਹੁੰਦਾ ਤਾਂ “ਦਾਕਸ਼ੀਕੰਥਾ” ਕਹਾਉਂਦਾ। ਸੂਤਰ ਨੰ. (4-2-117,18) ਵਿਚ “ਉਸ਼ੀਨਰ” ਨੂੰ “ਵਹੀਕ” 
ਦੇਸ਼(ਪੰਜਾਬ) ਦਾ ਅੰਗ ਦੱਸਿਆ ਗਿਆ ਹੈ। “ਕਾਸ਼ਿਕਾ”(4-2-113) ਅਨੁਸਾਰ ਦਕਸ਼ਾਂ ਦਾ ਸੰਬੰਧ ਪੱਛਮ 
ਵਾਲੇ ਦੇਸ਼ਾਂ(ਕੁਰੂਕਸ਼ੇਤਰ, ਮਦਰ ਤੇ ਉਦੀਚਯ) ਆਦਿ ਨਾਲ ਨਹੀਂ ਸੀ। “ਉਸ਼ੀਨਰ” ਅਤੇ “ਮਦਰ” ਦੋਵਾਂ ਦੀ 
ਸੰਯੁਕਤ ਸੰਗਿਆ ਨੂੰ ਹੀ “ਵਹੀਕ” ਦੇਸ਼ ਆਖਿਆ ਜਾਂਦਾ ਸੀ।ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ 
ਪੰਜਾਬ ਦੇ ਸਿਆਲਕੋਟ ਦਾ ਖੇਤਰ “ਉਸ਼ੀਨਰ? ਨਾਂ ਦਾ ਪੁਰਾਤਨ ਇਲਾਕਾ ਸੀ। ਚਿਨਾਬ ਤੇ ਜਿਹਲਮ ਦੇ 
ਉੱਤਰ ਦਾ ਇਲਾਕਾ “ਗੰਧਾਰ” ਸੀ। ਇਥੇ ਕਿਤੇ ਹੀ ਦਕਸ਼ਾਂ ਦਾ ਨਿਵਾਸ ਅਸਥਾਨ ਹੋਣਾ ਚਾਹੀਦਾ ਹੈ। 


ਆਧੁਨਿਕ ਚਿੰਤਕਾਂ ਨੇ ਪਾਠਿਨੀ ਨੂੰ “ਸਲਾਤੁਰ” ਪਿੰਡ ਦਾ ਵਸਨੀਕ ਮੰਨਿਆ ਹੈ। ਇਸ ਦਾ ਵੇਰਵਾ 
“ਅਸ਼ਟਾਧਿਆਈ” (4-3-93) ਵਿਚ ਵੀ ਮਿਲਦਾ ਹੈ।ਭੋਜ ਦੇ “ਸਰਸਵਤੀ ਕੰਠਾਭਰਨ” (4-3-210) 
ਵਿਚ ਕਈ ਵਾਰ “ਸਲਾਤੁਰ” ਸ਼ਬਦ ਦੀ ਵਰਤੋ' ਕੀਤੀ ਗਈ ਹੈ।ਪਤੰਜਲੀ (4-3-90) ਨੇ “ਸਲਾਤੁਰ” ਨੂੰ 
ਪਾਣਿਨੀ ਦੇ ਪੁਰਖਿਆਂ ਦੀ _ਜਨਮ-ਭੂਮੀਂ' ਦੱਸਿਆ ਹੈ। _“ਅਸ਼ਟਾਧਿਆਈ” (4-2-74) ਅਤੇ 
“ਮਹਾਂਭਾਸ਼ਯ” ਦੇ ਹਵਾਲਿਆ ਤੋਂ ਪਤਾ ਲੱਗਦਾ ਹੈ ਕਿ ਪਾਣਿਨੀ “ਵਹੀਕ” ਦੇਸ ਦਾ ਨਿਵਾਸੀ ਹੈ ਅਤੇ 
“ਵਹੀਕ? ਦੇਸ਼ ਅਜੋਕਾ ਪੰਜਾਬ ਹੈ। “ਮਹਾਂਭਾਰਤ”(ਕਰਣ ਪਰਵ, 44-7) ਦਾ ਇਹ ਸ਼ਲੋਕ ਇਸ ਕਥਨ ਦੀ 


੪ੱਚਾਨਾ ਨਹ ਸ਼ਲਨਾਨਾ ਨਦੀਨਾਂ ਲਆਤਰਾਉਤਾਹ ਵਗੀੰਕ ਨਹ ਏੇਸਾਹ? 


ਇਹ ਮੰਨਿਆ ਜਾਂਦਾ ਹੈ ਕਿ ਵਰਤਮਾਨ ਲਾਹੌਰ ਦਾ ਨਾਂ ਹੀ “ਸਲਾਤੁਰ” ਸੀ। ਇਸ ਦੀ ਪੁਸ਼ਟੀ 
ਕਪਿਲ ਕਪੂਰ (1995:68) ਦੁਆਰਾ ਵੀ ਕੀਤੀ ਗਈ ਹੈ। ਉਸਦਾ ਵਿਚਾਰ ਹੈ ਕਿ “ਅਸ਼ਟਾਧਿਆਈ” 
ਭਾਰਤ ਦੀ ਉੱਤਰ-ਪੱਛਮੀ' ਬੋਲੀ ਦਾ ਵਿਆਕਰਨ ਹੈ। ਉਨ੍ਹਾਂ ਇਸ ਉਤਰ-ਪੱਛਮ ਦੀ ਬੋਲੀ ਨੂੰ ਪੁਰਾਤਨ 
ਪੰਜਾਬੀ ਆਖਿਆ ਹੈ। ਇਨ੍ਹਾਂ ਸ਼ਹਾਦਤਾਂ ਤੋਂ ਸਪੱਸ਼ਟ ਹੈ ਕਿ ਪਾਣਿਨੀ ਦਾ ਜਨਮ ਸਥਾਨ ਪੰਜਾਬ ਹੀ ਹੈ। 


ਪਾਣਿਨੀ ਦੇ ਸਮੇਂ ਬਾਰੇ ਨਿਰਨਾ ਕਰਨਾ ਵੀ ਆਪਣੇ ਆਪ ਵਿਚ ਇੱਕ ਮਹੱਤਵਪੂਰਨ ਪ੍ਰਸ਼ਨ 
ਹੈ।ਗੋਲਡਸਟੂਕਰ (1965: 102) ਅਨੁਸਾਰ ਪਾਣਿਨੀ ਦਾ ਸਮਾਂ ਈਸਾ ਤੋਂ ਕੋਈ ਸੱਤ ਸਦੀਆਂ ਪਹਿਲਾਂ ਦਾ 


ਹੈ।ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ (1983:50) ਉਕਤ ਵਿਚਾਰ ਨਾਲ ਸਹਿਮਤ ਹਨ। ਉਸਦਾ ਵਿਚਾਰ ਹੈ 
ਕਿ ਪਾਠਿਨੀ ਨੂੰ ਦੱਖਣ ਬਾਰੇ ਕੋਈ ਜਾਣਕਾਰੀ ਨਹੀ ਸੀ ਤੇ ਉਹ ਜੈਨ ਧਰਮ ਦੇ 24ਵੇਂ ਤੀਰਥੰਕਰ ਮਹਾਂਵੀਰ 
ਤੋਂ ਕੁਝ ਸਮਾਂ ਪਹਿਲਾਂ ਹੋਏ ਹਨ। ਦੇਵਦੱਤ (1918:141) ਨੇ ਪਾਣਿਨੀ ਦਾ ਸਮਾਂ ਛੇਵੀਂ ਸਦੀ ਈ.ਪੂ. ਦੇ 
ਪਹਿਲੇ ਅੱਧ ਨੂੰ ਮੰਨਿਆ ਹੈ। ਸਾਰ ਗੁਪਤਿਆ (1913:672-74) ਅਨੁਸਾਰ ਪਾਣਿਨੀ ਦਾ ਸਮਾਂ 550 ਈ. 
ਪੂ. ਹੈ। ਰਾਇ ਚੌਧਰੀ (1936:30) ਅਨੁਸਾਰ ਪਾਣਿਨੀ ਦਾ ਸਮਾਂ ਛੇਵੀਂ ਸਦੀ ਈ.ਪੂ. ਤੋਂ ਬਾਅਦ ਤੇ ਚੌਥੀ 
ਸਦੀ ਈ.ਪੂ. ਤੋਂ ਪਹਿਲਾਂ ਦਾ ਮੰਨਿਆ ਗਿਆ ਹੈ।ਉਸ ਨੇ ਪਾਣਿਨੀ ਦਾ ਸਮਾਂ 5ਵੀਂ ਸਦੀ ਈ.ਪੂ. ਨੂੰ 
ਨਿਸਚਿਤ ਕੀਤਾ ਹੈ। 


ਗਰੀਅਰਸਨ (2016:201) ਅਨੁਸਾਰ ਅਸ਼ੋਕ ਦੇ ਧੰਮ ਅਤੇ ਪਾਣਿਨੀ ਦੇ ਵਿਚਕਾਰ ਕੋਈ ਸੌ ਡੇਢ 
ਸੌ ਸਾਲ ਦਾ ਅੰਤਰ ਹੋਣਾ ਚਾਹੀਦਾ ਹੈ। ਉਸ ਅਨੁਸਾਰ ਪਾਣਿਨੀ ਦਾ ਸਮਾਂ ਚਾਰ ਸੌ ਸਾਲ ਈ.ਪੂ. 
ਹੈ।ਮੈਕਡਾਨਲ (ਉਹੀ:250) ਨੇ ਪਾਣਿਨੀ ਦਾ ਕਾਲ ਪੰਜਵੀ ਸਦੀ ਈ. ਪੂ. ਤੋਂ 350ਈ. ਪੂ. ਸਵੀਕਾਰ 
ਕੀਤਾ ਹੈ।ਬੇਲਵੇਲਕਰ (1915:37) ਅਨੁਸਾਰ ਪਾਣਿਨੀ ਦਾ ਸਮਾਂ ਸਿਕੰਦਰ ਦੇ ਹਮਲੇ ਤੋਂ ਬਾਅਦ ਦਾ 
ਹੈ।ਸਿਕੰਦਰ ਨੇ ਭਾਰਤ ਉਤੇ 326 ਈ.ਪੂ. ਵਿਚ ਹਮਲਾ ਕੀਤਾ, ਉਸਨੇ ਪਾਣਿਨੀ ਦੇ ਸੂਤਰ(4-2-85) 
ਨਾਲ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਸਿਕੰਦਰ ਦੀ ਸੈਨਾ ਉਪਰ ਹਮਲਾ ਕਰਨ ਵਾਲੇ 
“ਕਸ਼ੂਦਰਕ” ਤੇ “ਮਾਲਵ” ਗਣਰਾਜਾਂ ਦੇ ਲੋਕ ਸਨ, ਜਿੰਨ੍ਹਾਂ ਨਾਲ ਲੜ ਕੇ ਸਿਕੰਦਰ ਜ਼ਖ਼ਮੀ ਹੋਇਆ ਤੇ 
ਬਗ਼ਦਾਦ ਜਾ ਕੇ ਉਸਦੀ ਮੌਤ ਹੋ ਗਈ। ਸੰਸਕ੍ਰਿਤ ਸਾਹਿਤ ਦੇ ਇਤਿਹਾਸਕਾਰ “ਅਸ਼ਟਾਧਿਆਈ” (4-1- 
49) ਵਿਚ ਪ੍ਰਯੁਕਤ ਸ਼ਬਦ “ਯਵਨ” ਦੇ ਸਹਾਰੇ ਨਾਲ ਪਾਣਿਨੀ ਨੂੰ ਸਿਕੰਦਰ ਤੋਂ ਬਾਅਦ ਹੋਇਆ ਮੰਨਦੇ 
ਹਨ।ਪਰ ਵਾਸੂਦੇਵ ਸ਼ਰਨ ਅਗਰਵਾਲ (ਉਹੀ:464) ਨੇ ਇਸ ਧਾਰਨਾ ਨੂੰ ਇੱਕ ਸਿਰੇ ਤੋਂ ਰੱਦ ਕਰ ਦਿੱਤਾ 
ਹੈ। ਉਸ ਅਨੁਸਾਰ ਜਿਸ “ਯਵਨ” ਸ਼ਬਦ ਦਾ ਸਹਾਰਾ ਲੈ ਕੇ ਪਾਣਿਨੀ ਨੂੰ ਸਿਕੰਦਰ ਤੋਂ ਬਾਅਦ ਹੋਇਆ 
ਮੰਨਿਆ ਗਿਆ ਹੈ, ਦਰਅਸਲ ਭਾਰਤੀ ਲੋਕ ਪ੍ਰਾਚੀਨ ਕਾਲ ਤੋ ਹੀ ਇਸ “ਯਵਨਾਨੀ”(ਯੂਨਾਨੀ) ਸ਼ਬਦ ਤੋਂ 


ਜਾਣਕਾਰ ਸਨ। 


ਓਲਡਨਬਰਗ (2008: 20) ਅਨੁਸਾਰ ਪਾਣਿਨੀ ਦਾ ਸਮਾਂ ਬੁੱਧ ਤੋਂ ਬਾਅਦ ਅਤੇ ਈਸਵੀ ਸੰਨ 
ਤੋਂ ਪਹਿਲਾਂ ਹੈ। “ਅਸ਼ਟਾਧਿਆਈ” (2-1-70) ਵਿਚ ਬੋਧੀ ਭਿਖਸ਼ੂਆਂ ਵਾਸਤੇ 'ਸ਼੍ਮਿਣ` ਸ਼ਬਦ ਵਰਤਿਆ 
ਗਿਆ ਹੈ।ਸੂਤਰ ਨੰ. (5-3-117) ਵਿਚ “ਪਰਸ਼ੂ” ਨਾਮਕ ਸੰਘ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪ੍ਰਾਚੀਨ 
ਫ਼ਾਰਸੀ ਭਾਸ਼ਾ ਦੇ “ਪਾਰਸ਼” ਅਤੇ ਹਿਬਰੂ ਦੇ “ਪਰੰਸ਼” ਪਾਣਿਨੀ ਦੇ ਸ਼ਬਦ “ਪਰਸ਼ੂ” ਨਾਲ ਬਹੁਤ ਸਮਾਨਤਾ 
ਰੱਖਦੇ ਹਨ। ਉਪਰੋਕਤ ਸੰਘ ਦਾ ਹਰੇਕ ਮੈਂਬਰ “ਪਾਰਸ਼ਵ” ਕਹਾਉਂਦਾ ਸੀ ।ਪੰਜਵੀ ਅਤੇ ਛੇਵੀਂ ਸਦੀ ਈ.ਪੂ. 
ਵਿਚ ਈਰਾਨ ਅਤੇ ਗੰਧਾਰ ਦੇਸ ਦਾ ਬਹੁਤ ਗੂੜ੍ਹਾ ਸੰਬੰਧ ਸੀ। ਗੰਧਾਰ ਤੋਂ ਬਿਨਾ ਭਾਰਤ ਦਾ ਸਿੰਧੂ ਜਨਪਦ 
ਵੀ ਈਰਾਨੀ ਰਾਜ ਵਿਚ ਸੰਮਿਲਤ ਸੀ। ਇਸ ਕਰਕੇ ਉਥੋਂ ਦੇ ਵਸਨੀਕਾਂ ਨੂੰ “ਹਿੰਦੂ” ਆਖਿਆ ਗਿਆ ਹੈ। 


17 


ਬੂਟਾ ਸਿੰਘ ਬਰਾੜ (2004:69) ਅਨੁਸਾਰ ਪੁਰਾਤਨ ਈਰਾਨੀ ਭਾਸ਼ਾ ਵਿਚ /ਸ/ ਧੁਨੀ /ਹ/ ਵਿਚ ਤਬਦੀਲ 
ਹੋ ਜਾਦੀ ਸੀ। ਇਸ ਕਰਕੇ ਹੀ “ਸਿੰਧੂ” ਸ਼ਬਦ ਤੋਂ “ਹਿੰਦੂ` ਬਣ ਗਿਆ। 


460 ਈ. ਪੂ. ਵਿਚ ਗੰਧਾਰ ਇੱਕ ਸੁਤੰਤਰ ਰਾਜ ਸੀ ਅਤੇ ਇਹ ਵੀ ਅਨੁਮਾਨ ਲਗਾਇਆ ਜਾਂਦਾ 
ਹੈ ਕਿ ਪਾਣਿਨੀ ਨੇ 440 ਈ. ਪੂ. ਤੋਂ 430 ਈ. ਪੂ. ਦਰਮਿਆਨ ਆਪਣੀ ਰਚਨਾ “ਅਸ਼ਟਾਧਿਆਈ” ਰਚੀ 
ਹੋਵੇਗੀ। ਜੇਕਰ ਅਸੀਂ ਇਹ ਸਵੀਕਾਰ ਕਰੀਏ ਕਿ ਜਦ ਉਸਨੇ ਅਸ਼ਟਾਧਿਆਈ ਲਿਖਿਆ ਤਾਂ ਉਸਦੀ 
ਉਮਰ ਪੰਜਾਹ ਸਾਲਾਂ ਦੀ ਹੋਵੇਗੀ ਤਾਂ ਇਸ ਤਰ੍ਹਾਂ ਉਸਦਾ ਜਨਮ 480 ਈ.ਪੂ. ਦੇ ਨੇੜੇ ਤੇੜੇ ਬਣਦਾ 
ਕਾਲੀ ਅਧਿਐਨ ਵਿਸ਼ਲੇਸ਼ਣ ਕਰਨ ਵਾਸਤੇ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਛੋਟੀ ਉਮਰ 
ਵਿਚ ਅਜਿਹਾ ਗੰਭੀਰ ਕੰਮ ਕਰ ਸਕਣਾ ਅਸੰਭਵ ਹੈ। ਇਸ ਪ੍ਰਕਾਰ ਪਾਣਿਨੀ ਦਾ ਸਮਾਂ 480 ਈ. ਪੂ. ਤੋਂ 
410 ਈ. ਪੂ. ਮੰਨਿਆ ਜਾ ਸਕਦਾ ਹੈ। 


ਇਸ ਤਰ੍ਹਾਂ ਭਾਰਤ ਵਿਚ ਵਿਆਕਰਨ ਸ਼ਾਸਤ੍ਰ ਦੀ ਗੋਰਵਸਾਲੀ ਪਰੰਪਰਾ ਰਹੀ ਹੈ।ਜਿਸ ਵਕਤ 
ਆਰਿਆਈ ਰਿਸ਼ੀਆਂ ਨੇ ਵੇਦਾਂ ਦੀ ਰਚਨਾ ਕੀਤੀ, ਉਸ ਵੇਲੇ ਤੋਂ ਹੀ' ਭਾਸ਼ਾ ਨੂੰ ਸ਼ੁੱਧਤਾ ਦੀ ਕਸੌਟੀ ਉਤੇ 
ਪਰਖਿਆ ਜਾਣ ਲੱਗ ਪਿਆ ਸੀ। ਸਮੇਂ-ਸਮੇਂ ਆਚਾਰੀਆਂ ਵੱਲੋਂ ਵਿਆਕਰਨ ਰਚੇ ਜਾਂਦੇ ਰਹੇ ਪਰ ਇਸ ਦਾ 
ਸਿਖਰ ਪਾਣਿਨੀ ਦਾ “ਅਸ਼ਟਾਧਿਆਈ? ਹੈ।ਸਾਡੇ ਵਾਸਤੇ ਇਸ ਵਿਆਕਰਨ ਦਾ ਮਹੱਤਵ ਇਸ ਲਈ ਹੈ ਕਿ 
ਇਹ ਗ੍ਰੰਥ ਉਤਰੀ ਭਾਰਤ ਦੇ ਉੱਤਰ-ਪੱਛਮ ਦੇ ਖੇਤਰ ਵਿਚ ਉਨ੍ਹਾਂ ਵੇਲਿਆਂ ਵਿਚ ਬੋਲੀ ਜਾਣ ਵਾਲੀ ਭਾਸ਼ਾ 
ਦਾ ਵਿਆਕਰਨ ਹੈ। ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਦਾ ਜਨਮ ਸ੍ਰੋਤ ਵੀ ਇਸੇ ਭਾਸ਼ਾ ਨੂੰ ਮੰਨਿਆ 
ਗਿਆ ਹੈ ਅਤੇ ਪੰਜਾਬੀ ਭਾਸ਼ਾ ਉਨ੍ਹਾਂ ਵਿਚੋਂ ਇੱਕ ਹੈ।ਸਾਡੇ ਕੁਝ ਵਿਦਵਾਨਾਂ- ਤੇਜਾ ਸਿੰਘ, ਪ੍ਰੇਮ ਸਿੰਘ ਅਤੇ 
ਕਪਿਲ ਕਪੂਰ ਆਦਿ ਨੇ ਇਸ ਨੂੰ ਪੁਰਾਤਨ ਪੰਜਾਬੀ ਆਖਿਆ ਹੈ। 


ਅਧਿਆਇ: 2 
ਅਸ਼ਟਾਧਿਆਈ ਦੀ ਸਿਧਾਂਤਕ ਰੂਪਰੇਖਾ 


2.0 ਅਸ਼ਟਾਧਿਆਈ ਦੀ ਸੰਰਚਨਾ 
ਪਾਣਿਨੀ ਨੇ ਆਪਣੇ ਵਿਆਕਰਨ ਨੂੰ ਅੱਠਾਂ ਪਾਠਾਂ ਵਿਚ ਵਿਉੱਤਿਆ ਹੈ। ਹਰੇਕ ਪਾਠ ਦੇ ਚਾਰ- 
ਚਾਰ ਚਰਨ ਹਨ। ਇਹਨਾਂ ਚਰਨਾਂ ਵਿਚ ਅੱਗੋਂ ਕਈ ਕਈ ਸੂਤਰ ਹਨ। ਇਸ ਦੀ ਸਭ ਤੋਂ ਵੱਡੀ ਵਿਸ਼ੇਸਤਾ 
ਇਹ ਹੈ ਕਿ ਸੂਤਰਾਂ ਵਿਚ ਲੁਪਤ-ਅਰਥ ਉਨ੍ਹਾਂ ਦੇ ਕ੍ਰਮ ਅਨੁਸਾਰ ਆਪਣੇ ਆਪ ਸਪੱਸ਼ਟ ਹੋ ਜਾਂਦਾ 
ਹੈ।ਸੰਜਮਤਾ ਇਸ ਵਿਆਕਰਨ ਦਾ ਮੁੱਖ ਗੁਣ ਹੈ। ਸੂਤਰਿਕ ਸ਼ੈਲੀ ਵਿਚ ਲਿਖੇ ਇਸ ਵਿਆਕਰਨ ਦੇ ਮੁੱਖ 
ਰੂਪ ਵਿਚ ਚਾਰ ਭਾਗ ਹਨ: 
1. ਮਹੇਸ਼ਵਰ ਸੂਤਰ (ਵਰਨ ਨਿਰੂਪਣ) 
2. ਸ਼ਬਦ ਵਿਵੇਚਨ (ਪਦ ਸ਼ਾਸਤਰ-ਸੁਬੰਤ ਤੇ ਤਿਕੰਤ) 
3. ਧਾਤੂਪਾਠ (ਕਿਰਿਆ ਦੇ ਮੂਲ ਰੂਪ) 
4. ਗਣਪਾਠ (ਇਸ ਵਿਚ 261 ਸ਼ਬਦਾਂ ਦਾ ਸੰਗ੍ਰਹਿ ਹੈ) 
ਅਸ਼ਟਾਧਿਆਈ ਦੇ ਪਹਿਲੇ ਅਤੇ ਦੂਜੇ ਅਧਿਆਇ ਵਿਚ ਸੰਗਿਆ ਅਤੇ ਪਰਿਭਾਸ਼ਾ ਸੰਬੰਧੀ ਸੂਤਰਾਂ 
ਦੀ ਪੇਸ਼ਕਾਰੀ ਕੀਤੀ ਗਈ ਹੈ।ਕਿਰਿਆ ਅਤੇ ਨਾਂਵ ਦਾ ਨਿਯਮਤ ਪ੍ਰਕਰਣ ਵੀ ਪੇਸ਼ ਕੀਤਾ ਗਿਆ ਹੈ, 
ਜਿਵੇਂ; ਕਿਰਿਆ(ਧਾਤੂ) ਵਾਸਤੇ “ਆਤਮਨੇਪਦੀ” ਤੇ “ਪਰਸਮੈਪਦੀ” ਪ੍ਰਕਰਣ ਦਿੱਤਾ ਹੈ। ਇਸ ਪ੍ਰਕਾਰ 
ਵਿਭਕਤੀ, ਸਮਾਸ, ਲਿੰਗ ਆਦਿ ਸੰਬੰਧੀ ਪ੍ਰਕਰਣਾਂ ਦਾ ਵੀ ਵਿਧਾਨ ਕੀਤਾ ਗਿਆ ਹੈ।ਤੀਜੇ,ਚੌਥੇ ਅਤੇ 
ਵਿਹਾਰਕ ਪੱਧਰ ਤੇ ਵਰਤੋ ਵਿਚ ਲਿਆਂਦਾ ਗਿਆ ਹੈ।ਤੀਜੇ ਅਧਿਆਇ ਵਿਚ ਧਾਤੂਆਂ ਨਾਲ ਪਿਛੇਤਰ 
ਲਗਾ ਕੇ, ਕਿਰਦੰਤ ਸ਼ਬਦਾਂ ਦਾ ਵਿਧਾਨ ਕੀਤਾ ਹੈ। ਪੰਜਵੇਂ ਅਧਿਆਇ ਵਿਚ ਨਾਂਵ ਸ਼ਬਦਾਂ ਨਾਲ ਪਿਛੇਤਰ 
ਜੋੜ ਕੇ, ਨਵੇਂ ਬਣੇ ਨਾਂਵ ਸ਼ਬਦਾਂ ਨੂੰ ਵਿਸਤ੍ਰਿਤ ਰੂਪ ਵਿਚ ਵਿਚਾਰਿਆ ਗਿਆ ਹੈ। ਇਨ੍ਹਾਂ ਪਿਛੇਤਰਾਂ ਨੂੰ ਦੋ 
ਹਿੱਸਿਆਂ-“ਤਧਿੱਤ” ਤੇ “ਇਸਤਰੀ ਪ੍ਰਤਿਐ” ਵਿਚ ਵੰਡ ਕੇ ਵਿਸ਼ਲੇਸਿਤ ਕੀਤਾ ਗਿਆ ਹੈ। 
ਤਧਿੱਤ ਅਤੇ ਕਿਰਦੰਤ ਵਿਧਾਨ ਵਿਚ ਵਰਤੇ ਗਏ ਸੂਤਰਾਂ ਦੀ ਗਿਣਤੀ 182। ਹੈ। ਅਰਥਾਤ ਪੂਰੇ 
ਵਿਆਕਰਨ ਦੇ ਅੱਧਿਓਂ' ਕੁਝ ਘੱਟ ਸੂਤਰ ਇਥੇ ਵਰਤੋਂ ਵਿਚ ਲਿਆਂਦੇ ਗਏ ਹਨ। ਪਹਿਲੇ ਅਧਿਆਇ ਦੇ 
ਚੌਥੇ ਪਾਦ ਦੇ 33 ਸੂਤਰਾਂ ਵਿਚ ਛੇ ਕਾਰਕਾਂ ਦਾ ਨਿਰੂਪਣ ਕੀਤਾ ਗਿਆ ਹੈ।ਇਹ ਕਾਰਕ ਸੰਬੰਧ ਨਾਂਵ-ਪਦ 
ਅਤੇ ਕਿਰਿਆ-ਪਦ ਦੇ ਆਪਸੀ ਸੰਬੰਧਾਂ ਉਤੇ ਆਧਾਰਿਤ ਹੈ। ਤੀਸਰੇ ਅਧਿਆਇ ਵਿਚ ਵਾਚ ਦੇ ਸੰਕਲਪ 
ਦਾ ਵਿਵੇਚਨ ਕੀਤਾ ਗਿਆ ਹੈ। ਇਥੇ 15 ਸੂਤਰਾਂ ਵਿਚ ਵਾਚ ਦੀਆਂ ਤਿੰਨ ਕਿਸਮਾਂ ਕਰਤਰੀ, ਕਰਮਣੀ ਤੇ 
ਭਾਵ ਬਾਰੇ ਚਰਚਾ ਕੀਤੀ ਗਈ ਹੈ। ਦੂਸਰੇ ਅਧਿਆਇ ਵਿਚ ਕਾਰਕੀ ਸੰਬੰਧਾਂ ਨੂੰ ਸੂਚਿਤ ਕਰਦੀਆਂ ਸੱਤ 
ਵਿਭਕਤੀਆਂ ਦਾ ਵਿਧਾਨ 73 ਸੂਤਰਾਂ ਵਿਚ ਪੇਸ਼ ਕੀਤਾ ਗਿਆ ਹੈ। ਛੇਵੇਂ, ਸੱਤਵੇਂ ਅਤੇ ਅੱਠਵੇਂ 


19 


ਵਿਚਕਾਰ ਹੁੰਦੇ ਹਨ। ਇਨ੍ਹਾਂ ਪਰਿਵਰਤਨਾਂ ਦਾ ਮੁੱਖ ਕਾਰਨ ਸ਼ਬਦਾਂ ਨਾਲ ਜੁੜਦੇ ਪਿਛੋਤਰ ਜਾਂ ਸੰਧੀ ਨੂੰ 
ਮੰਨਿਆ ਗਿਆ ਹੈ।ਛੇਵੇਂ ਅਧਿਆਇ ਵਿਚ ਦੁੱਤ, ਸੰਚਾਰ, ਸਵਰ ਆਗਮ, ਸੰਧੀ ਅਤੇ ਲੋਪ ਦੇ ਵਿਧਾਇਕ 
ਸੁਤਰਾਂ ਦੀ ਪੇਸ਼ਕਾਰੀ ਹੈ। ਸੰਧੀ ਵਿਧਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਜੋ ਵਰਨ ਜੁੜਨ ਵਾਸਤੇ ਉਤਸੁਕ ਹੁੰਦਾ 
ਹੈ, ਉਹ ਹਮੇਸ਼ਾਂ ਆਪਣਾ ਸਰੂਪ ਗੁਆ ਬੈਠਦਾ ਹੈ ਜਾਂ ਲਘੂ ਬਣ ਜਾਂਦਾ ਹੈ। ਇਸ ਅਧਿਆਇ ਦੇ ਚੌਥੇ ਪਾਦ 
ਪਰਿਵਰਤਨਾਂ ਦਾ ਉਲੇਖ਼ ਹੈ, ਜੋ ਪਿਛੇਤਰਾਂ ਕਰਕੇ ਮੂਲ ਸ਼ਬਦਾਂ ਜਾਂ ਮੂਲ ਸ਼ਬਦਾਂ ਕਰਕੇ ਪਿਛੇਤਰਾਂ ਵਿਚ ਹੁੰਦੇ 
ਹਨ। ਇਹ ਪਰਿਵਰਤਨ ਦੀਰਘ, ਹੁਸਵ, ਲੋਪ, ਆਗਮ, ਆਦੇਸ਼,ਗੁਣ ਅਤੇ ਵਿਧੀ ਦੇ ਵਿਧਾਨ ਵਿਚ ਵੇਖੇ 
ਜਾ ਸਕਦੇ ਹਨ। ਅੱਠਵੇਂ ਅਧਿਆਇ ਵਿਚ ਦੁੱਤ, ਸੰਧੀ, ਸ਼ੱਤਵ, ਕੱਤਵ, ਜਸ਼ਤਵ ਅਤੇ ਪਲਤ ਆਦਿ 
ਸ਼ਬਦਾਂ ਦਾ ਵਿਧਾਨ ਕੀਤਾ ਗਿਆ ਹੈ। ਇਸ ਅਧਿਆਇ ਵਿਚ “ਪਦ-ਅਧਿਕਾਰ” ਅਤੇ “ਤਿਕੰਤ” ਬਾਰੇ ਵੀ 
ਚਰਚਾ ਹੋਈ ਹੈ।“ਅਸ਼ਟਾਧਿਆਈ” ਦੇ ਅਖੀਰ ਵਿਚ “ਅ ਅ” ਸੂਤਰ ਹੈ, ਜਿਸ ਵਿਚ ਲੋਪ ਦੇ ਨਿਯਮਾਂ 
ਸੰਬੰਧੀ ਵੇਰਵਾ ਦਿੱਤਾ ਗਿਆ ਹੈ। 
2.1 ਮਹੇਸ਼ਵਰ ਸੂਤਰ 

ਅਸ਼ਟਾਧਿਆਈ ਦਾ ਆਰੰਭ ਵਰਨਮਾਲਾ ਨਾਲ ਹੁੰਦਾ ਹੈ। ਉਨ੍ਹਾਂ ਨੂੰ ਵਿਹਾਰ ਤੇ ਉਚਾਰਨ ਢੰਗ 
ਦੁਆਰਾ ਚੌਦਾਂ ਸੂਤਰਾਂ ਵਿਚ ਨਿਯਮਬੱਧ ਕੀਤਾ ਗਿਆ ਹੈ। ਰਾਮਨਾਥ ਸ਼ਰਮਾ (2002: 32) ਅਨੁਸਾਰ, 


/ ( 


“ਇਹ ਚੌਦਾਂ ਸੂਤਰ ਸੰਸਕ੍ਰਿਤ ਭਾਸ਼ਾ ਦੇ ਸੰਗਠਨ ਨੂੰ ਬੰਨ੍ਹਣ ਤੇ ਉਨ੍ਹਾਂ ਨੂੰ ਤਰਤੀਬ ਵਿਚ ਰੱਖਣ ਦੇ ਬੇਹੱਦ 
ਅਨੁਕੂਲ ਹਨ। ” ਪਾਣਿਨੀ ਦੇ ਵਿਆਖਿਆਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੂਤਰਾਂ ਦੀ ਪ੍ਰਾਪਤੀ ਪਾਣਿਨੀ ਨੂੰ 
ਭਗਵਾਨ ਸ਼ਿਵ ਦੀ ਕਿਰਪਾ ਨਾਲ ਹੋਈ ਸੀ, ਇਸ ਕਰਕੇ ਇਨ੍ਹਾਂ ਨੂੰ “ਮਹੇਸ਼ਵਰ ਸੂਤਰ” ਭਾਵ ਸ਼ਿਵ ਸੂਤਰ 
ਆਖਿਆ ਗਿਆ ਹੈ। ਗੋਵਿੰਦ ਪ੍ਰਸ਼ਾਦ ਸ਼ਰਮਾ (2017:02) ਅਨੁਸਾਰ #/%/, /ਇ/, /ਉ/, ਅਤੇ /ਣ/ 
ਆਦਿ ਉਕਤ ਸੂਤਰਾਂ ਦੀ ਸੰਗਿਆ ਹਨ ਅਤੇ ਇਨ੍ਹਾਂ ਨਾਲ “ਅਣ” ਪ੍ਰਤਿਆਹਾਰ ਬਣਦਾ ਹੈ। “ਲਘੂ ਸਿਧਾਂਤ 
ਕੌਮਦੀ” ਦੇ ਨਿਮਨ ਸੂਤਰਾਂ ਵਿਚ ਇਸ ਸਿਧਾਂਤ ਦੀ ਪੇਸ਼ਕਾਰੀ ਕੀਤੀ ਗਈ ਹੈ: 

ਛੇਸ਼ਾ/ਤਆ /ਏੱਤਹ- ਇਨ੍ਹਾਂ ਦੇ ਅਖੀਰਲੇ ਵਰਨ ਇੱਤ ਹੁੰਦੇ ਹਨ। 

ਹਕਾਰਾਇਸ਼ਵਕਾਰ ੬ਜਾਰਣਰਥਹ- ਅਧਿਐਨ ਸਮੇ`#ਹ/ ਧੁਨੀ ਹਮੇਸ਼ਾਂ “ਅਕਾਰ” ਜਾਂ 


/ਅ/ ਭਾਸ਼ਾਈ ਧੁਨੀ ਦਾ ਗੁਣ ਰੱਖਦੀ ਹੈ। 
ਭਣਮਸ਼ਨੇ /ਤੈਂਵਤਰਨੈਨਿਆਕ- “ਲਣ” ਇਹ ਛੇਵੇਂ ਸੂਤਰ ਵਿਚ ਪੇਸ਼ ਕੀਤਾ ਗਿਆ, #/ਅ/ 


ਇੱਤ ਸੰਗਿਅਕ ਹੈ। ਭਾਵ ਇਸ ਦਾ ਉਚਾਰਨ ਨਹੀਂ' ਹੁੰਦਾ। 

“ਮਹੇਸ਼ਵਰ ਸੂਤਰ” ਅਸ਼ਟਾਧਿਆਈ ਦੀ ਆਧਾਰਸ਼ਿਲਾ ਹਨ। ਇਨ੍ਹਾਂ ਸੂਤਰਾਂ ਵਿਚ ਵਰਤੇ ਆਖਰੀ 
ਅੱਖਰਾਂ ਨੂੰ “ਇੱਤ” ਆਖਿਆ ਜਾਂਦਾ ਹੈ, ਭਾਵ ਇਹ ਉਚਾਰਨ ਵਾਸਤੇ ਨਹੀ ਹਨ। ਇਨ੍ਹਾਂ ਸੂਤਰਾਂ ਦਾ 
ਵੇਰਵਾ ਹੇਠ ਲਿਖੇ ਅਨੁਸਾਰ ਹੈ: 

1. ਅਇਉ ਣ 
2. ਰੀ ਲੀ 


20 


ਖੋਹ ੧ ੮-ੰ= ੪2 
1 
91 
ਗਰ 
ਹੀ 


11.ਖਫਛਨਥਜ਼ਟਤ 
12.ਕਪ 


13.ਸਸ਼ 


੮ 
ਣਾ 
3 
6] 
3 3 ਮਿ 2 ੨ ਅਮ ੨ & ਕ 0 ਐ] 


14.ਹ 


ਇਨ੍ਹਾਂ ਸੂਤਰਾਂ ਵਿਚ ਅੰਤਿਮ ਵਰਨ (ਜੋ ਗੂੜ੍ਹੇ ਹਨ) “ਇੱਤ” ਹਨ। ਇਹ ਉਚਾਰਨ ਗੋਚਰੇ ਨਹੀਂ ਅਤੇ 

ਨਾ ਹੀ ਵਰਨਮਾਲਾ ਦਾ ਅੰਗ ਹਨ। ਇਹ ਕੇਵਲ ਵਰਨਾਂ ਦੀ ਵਰਗਬੰਦੀ ਤੱਕ ਹੀ ਸੀਮਤ ਰਹਿੰਦੇ 
ਹਨ। “ਇੱਤ” ਜੋੜਨ ਨਾਲ ਹੀ ਇੱਕ ਸੰਕੇਤਕ ਸ਼ਬਦ 'ਪ੍ਰਤਿਆਹਾਰ” ਬਣਾਇਆ ਗਿਆ ਹੈ, ਜੋ ਧੁਨੀ ਸਮੂਹ 
ਨੂੰ ਵਰਗੀਕ੍ਰਿਤ ਕਰਦਾ ਹੈ। “ਪ੍ਰਤਿਆਹਾਰ” ਦਾ ਅਰਥ ਹੈ- ਸੰਖੇਪੀਕਰਨ ਜਾਂ ਛੋਟਾ ਕਰਨਾ। ਵਰਨ ਸਮੂਹ 
ਪ੍ਰਤਿਆਹਾਰ ਦਾ ਨਿਰਮਾਣ ਕੀਤਾ ਜਾਂਦਾ ਹੈ ਜੋ ਸਾਰੇ ਵਰਨ ਸਮੂਹ ਦੀ ਪ੍ਰਤੀਨਿਧਤਾ ਕਰਦਾ ਹੋਵੇ । ਜਿਵੇਂ: 

1. ਅ ਇ ਉ ਣ-'ਅਣ` ਇੱਕ ਪ੍ਰਤਿਆਹਾਰ। 

2. ਰੀ ਲੀ ਕ- “ਅਕ”,“ਇਕ” ਤੇ “ਉਕ?” ਤਿੰਨ ਪ੍ਰਤਿਆਹਾਰ। 

3. ਏ ਓ ੩- “ਏਕ” ਇੱਕ ਪ੍ਰਤਿਆਹਾਰ। 

4. ਐ ਔ ਚ- “ਅਚ”, “ਇਚ”, “ਏਚ? ਤੇ “ਐਚ” ਚਾਰ ਪ੍ਰਤਿਆਹਾਰ। 

5. ਹਯ ਵਰ ਟ- “ ਅਟ” ਇੱਕ ਪ੍ਰਤਿਆਹਾਰ। 

6. ਲਣ -“ਅਣ”, “ਇਣ? ਤੇ “ਯਣ” ਤਿੰਨ ਪ੍ਰਤਿਆਹਾਰ 

7. ਵਮਕਣ ਨ ਮ- 'ਅਮ', “ਯਮ”, “ਕਮ” ਤਿੰਨ ਪੁਤਿਆਹਾਰ। 

8. ਝ ਭ ਵ -“ਯਵ” ਇੱਕ ਪ੍ਰਤਿਆਹਾਰ। 

9. ਘ ਢ ਧ ਸ਼- “'ਝਸ? ਤੇ “ਭਸ? ਦੋ ਪ੍ਰਤਿਆਹਾਰ। 

10.ਜਬਗਡ ਦ ਸ਼- 'ਅਸ਼', “ਹਸ਼”, “ਵਸ਼”, “ਝਸ”, “ਜਸ” ਤੇ “ਬਸ਼” ਛੇ ਪਰਤਿਆਹਾਰ। 

11.ਖਫਛਠ ਥ ਟ ਤ ਵ- “ਛਵ” ਇੱਕ ਪ੍ਰਤਿਆਹਾਰ। 


21 


12.ਕ ਪ ਯ- “ਯਯ”, “ਝਰ”, “ਖਰ”, “ਚਰ” ਤੇ “ਸ਼ਰ” ਪੰਜ ਪੁਤਿਆਹਾਰ। 
13.ਸ਼ਸਸਰ- “ਯਰ”, “ਝਰ”, “ਕਰ”, “ਚਰ” ਤੇ “ਸ਼ਰ” ਪੰਜ ਪ੍ਰਤਿਆਹਾਰ। 
14.ਹ ਲ- “ਅਲ”, “ਹਲ”, “ਵਲ”, ਰਲ”, “ਜਲ”, ਤੇ “ਸ਼ਲ” ਛੇ ਪਰਤਿਆਹਾਰ। 

ਸੂਤਰ ਹਲੰਤਲ# (1-3-3) ਅਨੁਸਾਰ ਅਜਿਹਾ ਵਿਅੰਜਨ ਜੋ ਵਰਨ ਸਮੂਹ ਦੇ ਅੰਤ ਵਿਚ ਅੰਕਿਤ 
ਹੋਵੇ। ਇਸ ਸੂਤਰ ਦਾ ਕਾਰਜ ਹੀ ਵਿਅੰਜਨਾਂ ਨੂੰ “ਇੱਤ” ਸੰਗਿਆਵਾਚੀ ਬਣਾਉਣਾ ਹੈ। “ਹਲ” ਇੱਕ ਐਸਾ 
ਪ੍ਤਿਆਹਾਰ ਹੈ, ਜਿਸ ਵਿਚ ਸਾਰੇ ਵਿਅੰਜਨ ਆ ਜਾਂਦੇ ਹਨ। ਅਧਿਐਨ ਸਮੇਂ “ਹਲ” (ਵਿਅੰਜਨਾਂ) ਵਰਨਾਂ 
ਦੀ “ਇੱਤ” ਸੰਗਿਆ ਇਸ ਸੂਤਰ ਦੁਆਰਾ ਹੁੰਦੀ ਹੈ। 

#ਦਰਸ਼ਨੰ ਲੱਪਹ (7-/-66) ਸੂਤਰ ਅਨੁਸਾਰ “ਅਦਰਸ਼ਨ'ਤੋਂ ਭਾਵ ਹੈ ਜੋ ਦਿਖਾਈ ਅਤੇ 
ਸੁਣਾਈ ਨਾ ਦੇਵੇ। ਗੋਵਿੰਦ ਪ੍ਰਸ਼ਾਦ ਸ਼ਰਮਾ (ਉਹੀ: 06) ਅਨੁਸਾਰ, “ਸ਼ਬਦ ਕਦੇ ਦਿਖਾਈ ਨਹੀਂ ਦਿੰਦਾ 
ਇਸ ਕਰਕੇ ਇਥੇ ਅਦਰਸ਼ਨ ਦਾ ਅਰਥ “ਅਣ-ਸੁਣਿਆ” ਹੈ।” ਇਸ ਵਾਸਤੇ ਜੋ ਪਹਿਲਾਂ ਸੁਣਾਈ ਦਿੰਦਾ 
ਸੀ ਤੇ ਬਾਅਦ ਵਿਚ ਸੁਣਾਈ ਨਾ ਦੇਵੇ ਉਸ ਨੂੰ “ਲੋਪ” ਆਖਿਆ ਜਾਂਦਾ ਹੈ। 

ਤਾੱਸਆ ਲੱਖਹ (7-3-9) ਸੂਤਰ ਅਨੁਸਾਰ ਇੱਤ ਦਾ ਕਾਰਜ ਲੋਪ ਕਰਨਾ ਹੈ।“ਇੱਤ” ਨੂੰ 
ਬੋਲਿਆ ਤੇ ਸੁਣਿਆ ਨਹੀਂ ਜਾ ਸਕਦਾ। 

ਆਦਿਰੰਤਯੇਨ ਸੰਹਿਤਾ (1-1-70) ਸੂਤਰ ਅਨੁਸਾਰ “ਇੱਤ” ਸੰਗਿਆ ਵਾਲੇ ਵਰਨ ਦੇ ਨਾਲ ਹੀ 
ਉਚਰਿਤ ਆਦਿ ਵਰਨ ਆਪਣਾ ਤੇ ਵਿਚਕਾਰਲੇ ਵਰਨਾਂ ਦਾ ਵੀ ਬੋਧ ਕਰਾਉਂਦਾ ਹੈ।ਇਸ ਸੂਤਰ ਦੁਆਰਾ 
ਪ੍ਰਤਿਆਹਾਰ ਆਦਿ।ਮਸਲਨ ਜਿਵੇਂ; ਅੰਗਰੇਜ਼ੀ ਵਿਚ ੦੧੫ ਨੂੰ ੧॥. ਲਿਖਿਆ ਜਾਂਦਾ ਹੈ।ਭਾਵ ਪਹਿਲੇ 
ਅਤੇ ਅੰਤਿਮ ਅੱਖਰਾਂ ਤੋਂ ਵਿਚਕਾਰਲੇ ਅੱਖਰਾਂ ਦਾ ਬੋਧ ਆਪਣੇ ਆਪ ਹੋ ਜਾਂਦਾ ਹੈ।ਇਸ ਤਰ੍ਹਾਂ 
“ਅਸ਼ਟਾਧਿਆਈ” ਵਿਚ ਸੂਖ਼ਮ ਅਤੇ ਸੰਖਿਪਤ ਲਿਖਣ ਦਾ ਨਿਯਮ ਕੰਮ ਕਰਦਾ ਹੈ ਅਤੇ ਇਸ 
“ਪ੍ਰਤਿਆਹਾਰ” ਆਖਿਆ ਜਾਂਦਾ ਹੈ।ਪ੍ਤਿਆਹਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ: 

ਉ. “ਅਚ” ਪ੍ਰਤਿਆਹਾਰ ਵਿਚ ਸਾਰੇ ਸਵਰ ਆਉਂਦੇ ਹਨ। ਅਤੇ ਇਸ ਦੇ ਚਾਰ ਸੂਤਰ ਬਣਾਏ ਗਏ ਹਨ। 
ਅ. “ਹਲ” ਪ੍ਰਤਿਆਹਾਰ ਵਿਚ ਸਾਰੇ ਵਿਅੰਜਨ ਅੰਖਰਾਂ ਨੂੰ ਲਿਆ ਗਿਆ ਹੈ। ਇਨ੍ਹਾਂ ਨੂੰ ਦਸ ਸੂਤਰਾਂ ਵਿਚ 
ਵਿਸ਼ਲੇਸ਼ਿਤ ਕੀਤਾ ਗਿਆ ਹੈ। ਵਰਗ ਦੇ ਚੌਥੇ ਵਰਨ, ਦੋ ਸੂਤਰਾਂ ਝ ਭ ਵ, ਘ ਧ ਢ ਸ ਅਤੇ “ਝਸ” 
ਪ੍ਰਤਿਆਹਾਰ ਅਧੀਨ ਪੇਸ਼ ਕੀਤੇ ਗਏ ਹਨ। 

ਇ. ਵਰਗ ਦੇ ਤੀਜੇ ਅੱਖਰ ਜ ਬ ਗ ਡ ਦ ਸ਼ ਇਕੋ ਸੂਤਰ ਤੇ ਇਕੋ ਪ੍ਰਤਿਆਹਾਰ “ਜਸ਼” ਵਿਚ ਪੇਸ਼ ਕੀਤੇ 


ਹਨ। 


02੧ 


੭ 


ਸ. ਵਰਗ ਦੇ ਦੂਜੇ ਅਤੇ ਪਹਿਲੇ ਵਰਨ ਖ ਫਛਠ ਧਚ ਤ ਵ ਅਤੇ ਕ ਪ ਯ ਦੋ ਸੂਤਰਾਂ ਤੇ “ਖਯ 
ਪ੍ਰਤਿਆਹਾਰ ਵਿਚ ਆਉਂਦੇ ਹਨ। ਪਾਣਿਨੀ ਦੁਆਰਾ ਬਣਾਏ 42 ਵਪ੍ਰਤਿਆਹਾਰਾਂ ਦਾ ਵੇਰਵਾ ਇਸ ਤਰ੍ਹਾਂ 


੩੩ 
ਹੰ: 


22 


ਜੋ 


ਹਦ. 4 ' ਦੀ. ੬ , 4 


22. ਹਸ਼ 
23. ਵਸ਼ 
24. ਜਸ਼ 
25. ਝਸ 
26. ਬਸ਼ 
27. ਛਵ 


2ਨੈ. ਯਯ 


ਅ,ਇ,ਉ.ਰੀ,ਲੀ,ਐ,ਓ,ਏ,ਅ,ਹ,ਯ,ਵ,ਟ 
ਅ,.ਇ,ਉ.ਰੀ,ਲੀ,ਐ,ਓ,ਔ,ਏ,ਹ,ਯ,ਵ,ਰ,ਲ 
ਇ,ਉ,ਰੀ,ਲ੍ੀ,ਐ,ਓ,ਏ,ਅੰ 
ਇ,.ਉ.ਰੀ,ਲ੍ੀ,ਓ,ਏ,ਐੰ,ਹ,ਯ,ਵ,ਰ,ਲ 

ਯ,ਵ,ਰ,ਲ, 
ਅ,ਇ,ਉ.ਰੀ,ਲ੍ੀ,ਐ,ਓ,ਹ,ਯ,ਵ,ਰ,ਲ,ਵ,ਮ,ਕ,ਣ,ਨ 
ਯ,ਰ,ਲ.ਵ,ਮ,ਬ,ਣ,ਨ 

ਵ,ਮ,ਬ,ਣ,ਨ 

ਕ.ਣ.ਮ 

ਯ,ਵ,ਰ,ਲ.ਵ,ਮ,ਕ,ਣ,ਨ,ਝ,ਭ 

ਝ,ਚ,ਘ,ਢ,ਧ 

ਭ,ਘ.ਢ.ਧ 
ਅ,ਇ,ਉ.ਰੀ,ਲ੍ੀ,ਐ,ਓ,ਏ,ਅੰ,ਹ,ਯ,ਰ,ਲ,ਵ,ਮ, 
ਕ.ਣ,ਨ,ਝ,ਭ,ਘ,ਢ,ਧ,ਬ,ਗ.ਡ, 
ਹ,ਯ,ਵ,ਰ,ਲ.ਵ,ਮ,ਕ,ਣ,ਨ,ਝ,ਭ,ਘ,ਚ,ਧ,ਜ,ਬ,ਗ,ਡ,ਦ 
ਵ.ਰ,ਲ.ਵ,ਮ,ਬ,ਨ,ਕ,ਭ,ਘ,ਢ,ਧ,ਜ,ਬ,ਗ,ਡ,ਦ 
ਜ.ਬ,ਗ.ਡ,ਦ 

ਝ,ਭ,ਘ,ਢ,ਧ,ਜ,ਬ,ਗ.ਡ,ਦ 

ਬ,ਗ.ਡ,ਦ,ਜ 

ਛ.ਠ,ਥ,ਚ,ਟ,ਤ 


ਘ,ਵ,ਰ,6,ਵ,ਮ,ਕ;ਣੇ,5, ਚ, ,ਘ,ਢ,ਧ,ਜ, 


23 


29, 


16 


2. 


ਇਤ 


ਰਿ 


34. 


ਇਨ 


26 


27. 


36. 


ਇ 


40. 


41. 


42. 


ਬ,ਗ.ਡ,ਦ,ਖ,ਫ,ਛ,ਨ,ਥ,ਚ,ਟ,ਤ,ਕ,ਪ 
ਮ.ਬ,ਣ,ਨ,ਝ,ਭ,ਘ,ਢ,ਧ,ਜ,ਬ,ਗ.ਡ,ਦ,ਖ,ਫ 
ਛ.ਠ,ਥ,ਚ,ਟ,ਤ,ਕ,ਪ 
ਝ,ਭ,ਘ,ਢ,ਧ,ਜ,ਬ,ਗ.ਡ,ਦ,ਖ,ਫ,ਛ,ਨ,ਥ, 

ਚ,ਕ,ਟ,ਤ,ਪ 

ਖ,ਫ.ਛ,ਨ,ਥ,ਚ,ਟ,ਤ,ਕ,ਪ 

ਚ,ਟ,ਤ,ਕ,ਪ 

ਯ.ਵ,ਰ,ਲ.ਵ,ਮ,ਕ,ਣ,ਨ,ਝ,ਭ,ਘ,ਦ,ਜ.ਬ 
ਗ.ਡ,ਦ,ਖ,ਫ.ਬ,ਪ,ਚ,ਟ,ਤ,ਕ,ਪ,ਸ਼,ਸ਼.ਸ 
ਝ,ਘ,ਭ,ਢ,ਧ,ਜ,ਬ,ਗ.ਡ,ਦ,ਖ,ਫ,ਛ,ਨ,ਤ,ਚ, 

ਪ.ਕ.ਸ਼,ਸ਼,ਸ 

ਖ,ਫ.ਛ,ਨ,ਧ,ਚ,ਟ,ਤ,ਕਪ,ਸ਼,ਸ਼ਸ 

ਚ,ਟ,ਤ,ਕ,ਪ,ਸ਼,ਸ਼.ਸ 

ਸ਼,ਸ਼,ਸ 
ਅ,ਇ.ਉ.ਰੀ,ਲ਼ਰੀ,ਐ,ਓ,ਏ,ਅ,ਹ,ਯ,ਵ,ਰ,ਲ,ਵ,ਮ,ਬ,ਨ,ਝ, 
ਭ.,ਘ,ਢ,ਧ,ਜ,ਬ,ਗ.ਡ,ਦ,ਖ,ਫ.ਛ.ਨ,ਚ,ਟ,ਤ,ਕ,ਪ.ਸ਼,ਸ਼,ਸ.ਹ 
ਹ,ਯ,ਵ,ਰ,ਲ.ਵ,ਮ,ਕ,ਣ,ਨ,ਝ,ਭ,ਘ,ਢ,ਜ,ਬ,ਗ,ਡ,ਦ,ਖ,ਫ,ਛ, 
ਠ,ਥ,ਚ,ਟ,ਤ,ਕ,ਪ.ਸ਼,ਸ਼,ਸ.ਹ 
ਵ,ਰ,ਲ.ਵ,ਮ,ਕ,ਣ.ਨ,ਝ,ਭ,ਘ,ਢ,ਧ,ਜ.ਬ,ਗ.ਦ,ਖ,ਫ,ਛ,ਨ,ਥ, 
ਚ,ਟ,ਤ,ਕ,ਪ,ਸ਼,ਸ਼,ਸ.ਹ 
ਹ,ਲ.ਵ,ਮ,ਬ,ਨ.ਝ,ਭ,ਘ,ਢ,ਧ,ਜ,ਬ,ਗ.ਡ,ਦ,ਖ,ਫ,ਛ,ਠ,ਥ,ਚ, 
ਟ,ਤ,ਕ,ਪ,ਸ਼,ਸ਼,ਸ.ਹ 
ਝ,ਭ,ਘ.ਢ,ਧ,ਜ,ਬ,ਗ.ਡ,ਫ,ਛ,ਠ,ਥ,ਚ,ਟ,ਤ,ਕ,ਪ.ਸ਼,ਸ਼ 


ਸ.ਹ 


2.2 ਸਵਰਾਂ ਵਰਗੀਕਰਨ (ਮਾਤਰਾ ਤੇ ਸਥਾਨ ਦੇ ਆਧਾਰ ਤੇ) 


ਉਕਾਲ #ਚਾ ਸ਼ਵ਼ਰ ਦੀਰ% ਘਲੁਤਹਾ (/-2-27) ਸੂਤਰ ਅਨੁਸਾਰ,ਇੱਕ ਮਾਤਰਾ ਵਾਲਾ ਸਵਰ 


“ਹਸਵ” ਦੋ ਮਾਤਰਾਵਾਂ ਵਾਲਾ;ਦੀਰਘ” ਅਤੇ ਤਿੰਨ ਮਾਤਰਾਵਾਂ ਵਾਲਾ “ਪਲੂਤ” ਹੁੰਦਾ ਹੈ। 


ਉਦਾਤ,ਅਨੁਦਾਤ ਤੇ ਸਵਰਿਤ: ਜਿਨ੍ਹਾਂ ਸਵਰਾਂ ਦੇ ਉਚਾਰਨ ਸਮੇਂ ਉਚਾਰਨ ਸਥਾਨ ਦੇ ਉਪਰਲੇ 


ਭਾਗ ਦੀ ਵਰਤੋਂ ਹੋਵੇ, ਉਨ੍ਹਾਂ ਸਵਰਾਂ ਨੂੰ “ਉਦਾਤ” ਆਖਿਆ ਜਾਂਦਾ ਹੈ।ਜਿਹੜੇ ਸਵਰ ਦੇ ਉਚਾਰਨ ਸਮੇਂ, 


ਉਚਾਰਨ ਸਥਾਨ ਦੇ ਨਿਮਨ ਭਾਗ ਦੀ ਵਰਤੋਂ ਹੋਵੇ ਉਸ ਨੂੰ “ਅਨੁਦਾਤ” ਕਹਿੰਦੇ ਹਨ।ਜਿਸ ਵਕਤ ਸਵਰ ਨੂੰ 


24 


ਦੋਵਾਂ ਦੇ ਵਿਚਕਾਰੋ' ਉਚਾਰਿਆ ਜਾਂਦਾ ਹੈ ਤਾਂ ਇਸ ਨੂੰ “ਸਵਰਿਤ” ਕਿਹਾ ਜਾਂਦਾ ਹੈ।ਪਾਣਿਨੀ ਇਨ੍ਹਾਂ ਦੀ 
ਪੇਸ਼ਕਾਰੀ ਕਰਦਿਆ ਲਿਖਦਾ ਹੈ: 

ਉੰਲੋਰੁਦਾਤਹਾ (7-2-2੭੭ ਇਸ ਸੂਤਰ ਵਿਚ “ਉਚੈ” ਸਬਦ ਦਾ ਅਰਥ ਹੈ “ਉਪਰਲਾ ਭਾਗ” । 
ਸੰਘ ਤੇ ਤਾਲੂ ਆਦਿ ਸਥਾਨਾਂ ਦੇ ਉਪਰੀ ਭਾਗਾਂ ਤੋਂ ਉਚਾਰੇ ਜਾਂਦੇ ਸਵਰ “ਉਦਾਤ” ਹੁੰਦੇ ਹਨ। ਮਿਸਾਲ ਵਜੋਂ 
/ਅ/ ਦਾ ਸਥਾਨ ਕੰਠ ਹੈ ਜੇਕਰ ਇਸ ਦਾ ਉਚਾਰਨ ਕੰਠ ਤੋਂ ਉਪਰਲੇ ਪਾਸੇ ਹੋਵੇਗਾ ਤਾਂ ਇਹ “ਉਦਾਤ? 
ਅਖਵਾਏਗਾ। 

ਨਾਚੈਰਨਦਾਤਹ (7-2-36) ਇਸ ਸੂਤਰ ਦਾ ਸ਼ਾਬਦਿਕ ਅਰਥ ਹੈ-“ਨੀਵਾਂ”। ਕੰਠ ਅਤੇ ਤਾਲੂ 
ਆਦਿ ਸਥਾਨਾਂ ਦੇ ਹੇਠਾਂ ਵਾਲੇ ਭਾਗ ਤੋਂ ਉਚਾਰੇ ਜਾਂਦੇ ਸਵਰ “ਅਨੁਦਾਤ” ਅਖਵਾਉਂਦੇ ਹਨ। ਮਿਸਾਲ ਵਜੋਂ 
/ਅ/ ਸਵਰ ਦਾ ਉਚਾਰਨ ਕੰਠ ਦੇ ਹੇਠਲੇ ਭਾਗ ਤੋਂ ਹੁੰਦਾ ਹੈ, ਇਸ ਕਰਕੇ ਇਹ ਨੀਵਾਂ ਸਵਰ ਹੈ। 

7ਾਹਾਰ ਸਵਾ/ਨਤਾਹ (/-2-5/) ਸੂਤਰ ਅਨੁਸਾਰ ਜਿਸ ਥਾਂ ਉਤੇ “ਉਦਾਤ” ਤੇ “ਅਨੁਦਾਤ” 


ਦੋਵੇਂ ਇਕੱਠੇ ਹੋਣ ਤਾਂ ਐਸਾ ਸਵਰ “ਸਵਰਿਤ? ਹੁੰਦਾ ਹੈ। 


2.3 ਵਿਅੰਜਨ ਵਰਗੀਕਰਨ 
ਅਨੁਨਾਸਿਕ: ਸੂਤਰ ਨੰ. (1-1-8) ਅਨੁਸਾਰ ਮੂੰਹ ਅਤੇ ਨੱਕ ਦੋਵਾਂ ਵਿਚੋਂ ਬੋਲਿਆ ਜਾਣ ਵਾਲਾ 
ਵਰਨ “ਅਨੁਨਾਸਿਕ” ਹੁੰਦਾ ਹੈ।ਵਰਨਾਂ ਦਾ ਉਚਾਰਨ ਬੇਸ਼ੱਕ ਮੂੰਹ ਰਾਹੀ" ਹੀ ਹੁੰਦਾ ਹੈ ਪਰ ਕੁਝ ਵਰਨ 


ਅਜਿਹੇ ਹਨ, ਜਿੰਨ੍ਹਾ ਦੇ ਉਚਾਰਨ ਸਮੇਂ`ਮੂੰਹ ਅਤੇ ਨੱਕ ਦੋਵਾਂ ਦੀ ਸਹਾਇਤਾ ਜ਼ਰੂਰੀ ਹੈ। ਜਿਵੇਂ:- 
/ਕ,ਵ,ਣ,ਨ,ਮ/ ਆਦਿ 
2.4 ਪ੍ਰਯਤਨ 

ਇਹ ਵਰਗਵੰਡ ਧੁਨੀਆਂ ਦੇ ਉਚਾਰਨ ਕਰਨ ਲਈ ਕੀਤੀਆਂ ਜਾਣ ਵਾਲੀਆ ਕੋਸ਼ਿਸ਼ਾਂ ਦੇ ਉਤੇ 
ਆਧਾਰਿਤ ਹੈ।“ਅਸ਼ਟਾਧਿਆਈ?” ਅਨੁਸਾਰ “ਪ੍ਰਯਤਨ? ਦੋ ਕਿਸਮ ਦਾ ਹੈ: 


(ਉ) _ ਅੰਦਰੂਨੀ ਪ੍ਰਯਤਨ 
(ਅ) ਬਾਹਰੀ ਪ੍ਰਯਤਨ 


ਇਹ ਕਿਰਿਆ ਅੰਦਰੂਨੀ ਪ੍ਰਯਤਨ ਅਖਵਾਉਂਦੀ ਹੈ। ਇਸ ਪ੍ਰਯਤਨ ਦੇ ਨਿਮਨਲਿਖਤ ਪੰਜ ਭੇਦ ਹਨ: 
1. ਸਪ੍ਰਿਸ਼ਟ: ਜਿਸ ਸਮੇਂ ਜੀਭ ਉਚਾਰਨੀ ਅੰਗਾਂ ਨਾਲ ਪੂਰਨ ਛੂੰਹਦੀ ਹੈ। 
2. ਈਸਤ ਸਪ੍ਰਿਸ਼ਟ: ਜਿਸ ਸਮੇਂ ਜੀਭ ਉਚਾਰਨੀ ਅੰਗਾਂ ਨਾਲ ਘੱਟ ਸਪਰਸ਼ ਕਰਦੀ ਹੈ। 
3. ਵਿਵ੍ਰਿਤ: ਜਦੋ ਜੀਭ ਉਚਾਰਨ ਸਥਾਨਾਂ ਨਾਲ ਬਿਲਕੁਲ ਵੀ ਸਪਰਸ਼ ਨਹੀ ਕਰਦੀ ਅਤੇ ਉਨ੍ਹਾਂ ਤੋਂ 


ਦੂਰੀ ਬਣਾਈ ਰੱਖਦੀ ਹੈ। ਐਸਾ ਵਰਤਾਰਾ ਸਵਰਾਂ ਦੇ ਉਚਾਰਨ ਸਮੇਂ' ਹੁੰਦਾ ਹੈ। 
4. ਈਸਤ ਵਿਵ੍ਰਿਤ: ਜਿਸ ਸਮੇਂ ਜੀਭ ਉਚਾਰਨ ਸਥਾਨ ਨਾਲ ਥੋੜ੍ਹਾ ਸਪਰਸ਼ ਕਰਦੀ ਹੋਵੇ ਭਾਵ ਉਕਤ 
ਦੇ ਮੁਕਾਬਲੇ ਜੀਭ ਦੀ ਉਚਾਰਨ ਸਥਾਨ ਤੋਂ ਦੂਰੀ ਘੱਟ ਹੋਵੇ। 


25 


5. ਸੰਵ੍ਰਿਤ: ਹੁਸਵ ਸਵਰ /ਅ/ ਦਾ ਉਚਾਰਨ ਇਸ ਭੇਦ ਦੇ ਅਨੁਸਾਰ ਹੁੰਦਾ ਹੈ। ਇਸ 
ਸਪਰਸ਼ੀ ਵੀ ਆਖਿਆ ਜਾਂਦਾ ਹੈ। 
ਅੰਦਰੂਨੀ ਪ੍ਰਯਤਨ ਦੀ ਇਸ ਕਿਰਿਆ ਨੂੰ ਨਿਮਨਲਿਖਤ ਅਨੁਸਾਰ ਸਾਰਨੀਬੱਧ ਕੀਤਾ ਗਿਆ ਹੈ: 


02੧ 


ਸਪ੍ਰਿਸ਼ਟ __ਈ.ਸਪ੍ਰਿਸ਼ਟ _ਈ.ਵਿਵ੍ਰਿਤ __ਵਿਵ੍ਰਿਤ ਸੰਵ੍ਤਿ ਪ੍ਰਯਤਨ 


ਕਖਗਘਬ ਯ ਸ਼ ਅਐ ਹੁਸਵ 

ਚਛਜਝਵ ਰ ਸ਼ਾ ਇਓ /%/ ਵਰਨ 
ਟਠਡਢਣ ਲੁ ਸ ਉਏ 

ਤਥਦਧਨ ਵ ੨ ਰੀਐਂ 

ਪਫਬਭਮ ਲੀ 


ਭਾਸ਼ਾ ਧੁਨੀਆਂ ਨੂੰ ਉਚਾਰਨ ਕਰਨ ਸਮੇਂ ਸਰੁ-ਤੰਦਾਂ ਜੋ ਯਤਨ ਕਰਦੀਆਂ ਹਨ,ਉਸ ਨੂੰ “ਬਾਹਰੀ 
ਪ੍ਰਯਤਨ” ਕਿਹਾ ਜਾਂਦਾ ਹੈ। ਇਸ ਦੀਆਂ ਕਿਸਮਾਂ ਦਾ ਵਰਨਣ ਹੇਠਾਂ ਲਿਖੇ ਅਨੁਸਾਰ ਹੈ: 
1. ਵਿਵਾਰ: ਵਰਨ ਉਚਾਰਨ ਸਮੇਂ ਮੂੰਹ ਪੋਲ ਦੇ ਖੁੱਲ੍ਹਣ ਨੂੰ “ਵਿਵਾਰ” ਆਖਿਆ ਜਾਂਦਾ ਹੈ। 
2. ਸੰਵਾਰ: ਮੂੰਹ ਪੌਲ ਦੇ ਬੰਦ ਹੋਣ ਜਾਂ ਸੁੰਗੜਨ ਨੂੰ “ਸੰਵਾਰ” ਕਿਹਾ ਜਾਂਦਾ ਹੈ। 
3. ਸੁਆਸ: ਜਿੰਨ੍ਹਾਂ ਵਰਨਾਂ ਦੇ ਉਚਾਰਨ ਸਮੇਂ ਸਾਹ ਦੀ ਗਤੀ ਵਿਸ਼ੇਸ਼ ਰੂਪ ਵਿਚ ਪ੍ਰਭਾਵਿਤ ਹੁੰਦੀ ਹੈ, 
ਉਹ ਵਰਨ “ਸੁਆਸ” ਅਧੀਨ ਆਉਂਦੇ ਹਨ। 
4. ਨਾਦ: ਵਰਨਾਂ ਦੇ ਉਚਾਰਨ ਸਮੇਂ ਨਾਦ ਤੰਤਰੀਆ ਵਿਚੋਂ ਵਿਸ਼ੇਸ਼ ਪ੍ਰਕਾਰ ਦੀ ਧੁਨੀ ਗੂੰਜ ਦੁਆਰਾ 
ਬਾਹਰ ਆਉਂਦੀ ਹੈ ਤਾਂ ਇਸ ਨੂੰ “ਨਾਦ” ਆਖਿਆ ਜਾਂਦਾ ਹੈ। 
5. ਘੋਸ਼: ਜਦੋਂ ਵਰਨਾਂ ਦੇ ਉਚਾਰਨ ਸਮੇਂ ਸੁਰ-ਤੰਦਾਂ ਵਿਚ ਕੰਬਣੀ ਪੈਦਾ ਹੁੰਦੀ ਹੈ ਤਾਂ ਉਸ ਨੂੰ “ਘੋਸ਼” 
ਕਹਿੰਦੇ ਹਨ। 
6. ਅਘੋਸ਼: ਜਿੰਨ੍ਹਾਂ ਵਰਨਾਂ ਦੇ ਉਚਾਰਨ ਸਮੇਂ ਸੁਰ-ਤੰਦਾਂ ਵਿਚ ਕੰਬਣੀ ਪੈਦਾ ਨਹੀਂ ਹੁੰਦੀ ਐਸੀਆਂ 
ਧੁਨੀਆ ਨੂੰ “ਅਘੋਸ਼` ਆਖਿਆ ਗਿਆ ਹੈ। 
ਬਾਹਰੀ ਪ੍ਰਯਤਨ ਨੂੰ ਦਰਸਾਉਂਦੀ ਸਾਰਨੀ ਨਿਮਨਲਿਖਤ ਹੈ: 


26 


ਸੰਵਾਰ,ਨਾਦ _ਵਿਵਾਰ, ਸੁਆਸ _ਅਲਪ-ਪ੍ਰਾਣ ਮਹਾਂ-ਪ੍ਰਾਣ ਉਦਾਤ,ਅਨੁਦਾਤ, _ ਪ੍ਰਯਤਨ 


ਘੋਸ਼ ਅਘੋਸ਼ ਸੁਵ੍ਰਿ 
ਗਘਬਯ ਕਖਸ਼ ਕਗਯ ਖਘਛ ਅਐ ਵਰਨ 
ਜਲਵਵ ਚਛਸ ਚਜਵ ਛਝਸ਼ ਇ ਓ 
ਡਢਣਰ ਟਠਸ਼ ਟਡਰ ਠਦਸ ਉਏ 
ਦਧਨਲ ਤਥ ਤਦਲ ਥਧਹ ਰੀ 
ਬਭਮਹ ਪਫ ਪਬ ਫਭੁ 

ਮਹੇਸ਼ਵਰ ਸੂਤਰ ਦੁਆਰਾ ਪਾਣਿਨੀ ਨੇ ਭਾਸ਼ਾਈ ਧੁਨੀਆਂ ਨੂੰ ਪਹਿਲਾਂ ਪ੍ਰਤਿਆਹਾਰ ਰੂਪ ਧਾਰਨ 


ਕਰਵਾਇਆ ਅਤੇ ਮਗਰੋਂ ਉਨ੍ਹਾਂ ਨੂੰ ਉਚਾਰਨ ਦੀਆ ਕੋਸ਼ਿਸ਼ਾਂ ਦੇ ਆਧਾਰ ਉਤੇ ਸੂਤਰਬੱਧ ਕੀਤਾ। ਸੂਤਰ ਨੰ. 
(1-1-9) ਅਨੁਸਾਰ ਉਚਾਰਨ ਸਥਾਨ ਤੇ ਅੰਦਰੂਨੀ ਪ੍ਰਯਤਨ ਵਿਚ ਸਮਾਨ ਵਰਨਾਂ ਨੂੰ “ਸਵਰਣ” ਆਖਿਆ 
ਜਾਂਦਾ ਹੈ। ਭਾਵ ਜੋ ਵਰਨ ਇੱਕੋ ਸਥਾਨ ਤੋ' ਉਚਾਰੇ ਜਾਂਦੇ ਹਨ, ਉਨ੍ਹਾਂ ਦੀ “ਸਵਰਣ” ਸੰਗਿਆ ਹੁੰਦੀ 
ਹੈ।ਪੰਜਾਬੀ ਵਿਚ ਜਿਸ ਤਰ੍ਹਾਂ #/ਤ/ ਅਤੇ /ਥ/ ਧੁਨੀਆਂ ਹਨ, ਇਹ ਦੋਵੇਂ ਦੰਤੀ ਹਨ ਅਤੇ ਪ੍ਰਯਤਨ 
“ਸਪ੍ਰਿਸ਼ਟ” ਹੈ ਇਸ ਕਰਕੇ ਇਹ ਦੋਵੇਂ “ਸਵਰਣ” ਹਨ। 
2.5 ਸੰਧੀ ਵਿਧਾਨ 
ਸੂਤਰ ਨੰ. (1-4-109) ਅਨੁਸਾਰ ਸੰਧੀ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਗਈ ਹੈ: 
੪ਰਹਾ ਸੰਨੈਕਰਲ਼ਹਾ #/ਹਤਾ 

ਭਾਵ ਪੂਰਵ ਅਤੇ ਪਰ ਵਰਨਾਂ ਦੇ ਸੰਯੋਗ ਨਾਲ ਪੈਦਾ ਹੋਏ ਵਿਕਾਰ ਨੂੰ ਸੰਧੀ ਆਖਿਆ ਜਾਂਦਾ 
ਹੈ।ਬ੍ਰਹਮਾਨੰਦ ਤ੍ਰਿਪਾਠੀ (2006:06) ਅਨੁਸਾਰ ਸਵਰ, ਵਿਅੰਜਨ ਅਤੇ ਵਿਸਰਗਾਂ ਦੇ ਵਿਕਾਰ ਯੁਕਤ ਮੇਲ 
ਸੰਧੀ ਆਖਿਆ ਜਾਂਦਾ ਹੈ। ਜਿਵੇਂ? ਸੁ“ਆਗਤਮ= ਸੁਆਗਤਮ। ਜੇਕਰ ਦੋਵਾਂ ਵਰਨਾਂ ਦੇ ਮਿਲਾਪ ਤੋਂ 
ਬਾਅਦ ਕੋਈ ਪਰਿਵਰਤਨ ਨਹੀਂ ਹੁੰਦਾ ਤਾਂ ਉਹ ਸੰਧੀ ਨਹੀਂ ਬਲਕਿ “ਸੰਯੋਗ” ਹੈ। 
2.5.1 ਅਚ ਸੰਧੀ 

ਸੂਤਰ ਨੰ. (6-1-74) ਅਨੁਸਾਰ ਜਿਸ ਸਮੇਂ ਸੰਧੀ ਹੁੰਦੀ ਹੈ ਤਾਂ “ਇੱਕ” ( ਇ, ਉ, ਰੀ ਅਤੇ 


ਲੀ) ਦੇ ਸਥਾਨ ਉਪਰ “ਯਣ? (ਯ, ਵ, ਰ, ਲ) ਆਦੇਸ਼ ਹੋ ਜਾਂਦਾ ਹੈ। ਪਰ ਇਹ ਵਰਤਾਰਾ ਉਸ ਸਮੇਂ 


੧੨੧ 


ਸੰਭਵ ਹੁੰਦਾ ਹੈ ਜਦੋਂ ਸਵਰ ਸ਼ਬਦ ਦੇ ਪਰ ਹਿੱਸੇ ਵਿਚ ਹੋਣ। 

“ਅਚ ਸੰਧੀ” ਤੋਂ ਭਾਵ ਸਵਰਾਂ ਵਿਚਾਲੇ ਹੁੰਦੀ ਸੰਧੀ ਹੈ। ਪਹਿਲੇ ਸ਼ਬਦ ਦੇ ਅੰਤਲੇ ਸਵਰ ਅਤੇ 
ਅਗਲੇ ਸ਼ਬਦ ਦੇ ਆਦਿ ਸਵਰ ਦੇ ਮੇਲ ਨੂੰ “ਅਚ” ਸੰਧੀ ਕਹਿੰਦੇ ਹਨ।ਸ਼ਬਦ ਦੇ ਸੰਦਰਭ ਵਿਚ ਪਹਿਲਾ 
ਹਿੱਸਾ “ਪੂਰਵ” ਕਹਾਉਂਦਾ ਹੈ ਅਤੇ ਦੂਜਾ “ਪਰ” ।ਜੇਕਰ ਦੋਵੇਂ ਹੀ ਸਵਰ ਹੋਣ ਤਾਂ ਪੂਰਵ ਤੇ ਪਰ ਵਾਸਤੇ 


“ਆੱਖਰ” ਵਰਤਿਆ ਜਾਂਦਾ ਹੈ। “ਅਚ” ਸੰਧੀ ਦੇ ਵਿਧਾਨ ਅਨੁਸਾਰ ਪੂਰਵ ਅਤੇ ਪਰ ਵਿਚ ਕੇਵਲ ਸਵਰਾਂ 


27 


ਦੀ ਸੰਧੀ ਹੀ ਹੁੰਦੀ ਹੈ। ਪਰ “ਹਲ” ਸੰਧੀ ਵਿਚ ਪੂਰਵ ਵਿਚ ਹਲ ਹੀ ਹੋਵੇ ਅਤੇ ਪਰ ਵਿਚ ਹਲ ਜਾਂ ਅਚ 
ਦੋਵਾਂ ਵਿਚੋਂ ਕੋਈ ਵੀ ਹੋਵੇ ਤਾਂ ਵੀ ਸੰਧੀ ਹੋ ਜਾਂਦੀ ਹੈ। ਸੰਧੀ ਹੋ ਜਾਣ ਤੋਂ ਬਾਅਦ ਦੋ ਸ਼ਬਦਾਂ ਨੂੰ ਹਮੇਸ਼ਾਂ ਇੱਕ 
ਸਥਾਨ ਉਪਰ ਲਿਖਿਆ ਜਾਂਦਾ ਹੈ। 

ਸੂਤਰ ਨੰ. (1-1-65) ਅਨੁਸਾਰ ਇਹ ਦੱਸਿਆ ਗਿਆ ਹੈ ਕਿ ਜੋ ਸ਼ਬਦ ਸੱਤਵੀਂ ਵਿਭਕਤੀ ਵਾਲਾ 
ਹੁੰਦਾ ਹੈ,ਉਸਦੇ ਵਿਚਕਾਰ ਵਾਲਾ ਵਰਨ ਦ੍ਰਿਸ਼ਟੀਗੋਚਰ ਹੋ_ ਕੇ ਪਹਿਲੇ ਵਰਨ ਦੇ ਸਥਾਨ ਉਪਰ 
ਆਦੇਸ਼(ਬਦਲ) ਹੋ ਜਾਵੇ। ਭਾਵ “ਪੂਰਵ” ਅਤੇ “ਪਰ” ਦੇ ਵਿਚਕਾਰ ਕੋਈ ਵਰਨ ਦਾ ਪਰਦਾ ਨਹੀ ਹੋਣਾ 
ਚਾਹੀਦਾ। ਇਥੇ ਸਵਰ ਤੇ ਵਿਅੰਜਨਾਂ ਨੂੰ ਵੱਖਰਾ ਕਰਕੇ ਪੇਸ਼ ਕੀਤਾ ਗਿਆ ਹੈ: 


ਕਕ=ਆ 


ਕੌ-ਕ=ਐ 

ਸਵਰਾਂ ਦੇ ਆਧਾਰ ਉਪਰ ਹੀ ਸਵਰ ਸੰਧੀ ਆਸ਼ਰਿਤ ਹੁੰਦੀ ਹੈ। ਇਸ ਦੇ ਪੰਜ ਭੇਦ ਹਨ: 
1.ਗੁਣ ਸੰਧੀ 

ਸੂਤਰ ਨੰ.(1-1-12) ਅਨੁਸਾਰ ਇਸ ਦੀ ਪੇਸ਼ਕਾਰੀ ਕੀਤੀ ਗਈ ਹੈ। ਕ੍ਰਿਸ਼ਨਕਾਂਤ ਝਝਾਅ 
(2008:07) ਅਨੁਸਾਰ ਹੁਸਵ #/ਅ/, /ਓ/ ਅਤੇ /%/ ਵਰਨਾਂ ਦੀ “ਗੁਣ” ਸੰਗਿਆ ਹੁੰਦੀ ਹੈ। ਗੁਣ ਸੰਧੀ 
ਵਿਚ ਸ਼ਬਦ ਦੇ ਪੂਰਵ ਅਤੇ ਉੱਤਰ ਖੰਡ ਦੇ ਸੰਯੋਗ ਨਾਲ ਇਨ੍ਹਾਂ ਤਿੰਨ ਅੱਖਰਾਂ (ਅ,ਓ ਅਤੇ ਐ) ਵਿਚੋਂ 
ਕਿਸੇ ਇੱਕ ਅੱਖਰ ਦੀ ਮੌਜੂਦਗੀ ਹੁੰਦੀ ਹੈ। ਜਿਸ ਵਿਚ /ਇ/ ਦੇ ਗੁਣ ਤੋ' /ਏ/ ਬਣ ਜਾਂਦਾ ਹੈ ਅਤੇ /ਉ/ 
ਦੁਆਰਾ /ਓ/ ਪ੍ਰਾਪਤ ਹੁੰਦਾ ਹੈ। 
ਦਾ ਪਹਿਲਾ ਅੱਖਰ ਇੱਕ ਹੋ ਜਾਂਦਾ ਹੈ: 
ਨਰਇੰਦਰ=ਨਰਿੰਦਰ 
ਨਰ-ਈਸ਼=ਨਰੇਸ਼ 
ਮਹਾਂ-ਇੰਦਰ=ਮਹਿੰਦਰ 


ਮਹਾਂ-ਈਸ਼=ਮਹੇਸ਼ 


28 


ਉਪ-ਇੰਦਰ= ਉਪੱਦਰ 

ਉਕਤ ਉਪ-ਇੰਦਰ= ਉਪੇਂਦਰ ਵਿਚ “ਪੂਰਵ” ਖੰਡ ਦਾ ਆਖਰੀ ਆੱਖਰ /ਓ/ ਹੈ ਅਤੇ “ਪਰ” 
ਖੰਡ ਦਾ ਪਹਿਲਾ ਅੱਖਰ /ਇ£ ਹੋਵੇ ਤਾਂ ਇਹ ਸੰਧੀ ਇਸ ਪ੍ਰਕਾਰ ਹੋਵੇਗੀ: 
ਉਪ-ਇੰਦਰ=ਉਪ (ਅ੭) ਦ੍ਰੰ 
=ਉਪ /ਇ£ ਦ੍ਰੰ 
=ਉਪਿੰਦਰ/ ਉਪੇਂਦਰ 
ਸੂਤਰ ਨੰ. (6-1-84) ਅਨੁਸਾਰ “ਅਵਰਨ” ਸਵਰ ਤੋਂ ਪਿਛਲੇ ਭਾਗ ਵਿਚ ਹੋਣ ਕਰਕੇ ਪੂਰਵ ਅਤੇ ਪਰ ਦੇ 
ਸਥਾਨ ਉਪਰ ਗੁਣ ਸੰਧੀ ਹੁੰਦੀ ਹੈ। 
2.ਵ੍ਰਿਧ ਸੰਧੀ 

ਸੂਤਰ ਨੰ.(1-1-1) ਅਨੁਸਾਰ /ਆ/, #/ਇ/ ਅਤੇ /%/ ਸਵਰਾਂ ਦੁਆਰਾ ਹੁੰਦੀ ਸੰਧੀ ਨੂੰ “ਵ੍ਰਿਧ” 
ਕਿਹਾ ਗਿਆ ਹੈ।ਹਰਸਵ /ਉ/ ਦੇ ਬਾਅਦ ਵਿਚ /%/ ਹੋਵੇ ਤਾਂ ਦੋਵਾਂ ਦੇ ਥਾਂ ਤੇ ਇੱਕ /ਅ/ ਹੋ ਜਾਂਦਾ ਹੈ। 
ਕਈ ਵਾਰ ਜੇਕਰ ਹ੍ਰਸਵ /ਅ/ ਦੇ ਬਾਅਦ /ਏ£ ਹੋਵੇ ਤਾਂ ਦੋਵਾਂ ਦੇ ਥਾਂ ਤੇ ਇੱਕ /ਏ/ ਬਣ ਜਾਂਦਾ ਹੈ। ਜਿਵੇ: 

ਗੁਣ-ਏਕਤਾ= ਗੁਣਿਕਤਾ 

ਦੀਰਘ /ਆ/ ਦੇ ਮਗਰੋਂ /ਏ/ ਆਉਣ ਤੇ ਦੋਵਾਂ ਦੇ ਥਾਂ ਤੇ ਇੱਕ /ਏ/ ਹੋ ਜਾਂਦਾ ਹੈ: 
ਸਦਾ-ਏਵ = ਸਦੈਵ 
ਬਾਲ ਏਕਾ= ਬਾਲਿਕਾ 
3.ਦੀਰਘ ਸੰਧੀ 

ਸੂਤਰ ਨੰ.(6-1-101) ਅਨੁਸਾਰ ਅਚ (ਅ,ਇ, ਉ, ਰੀ, ਲ੍ਹੀ) ਸ਼ਬਦ ਦੇ ਪਿਛਲੇ ਭਾਗ ਵਿਚ ਹੋਣ 
ਤੇ ਪੂਰਵ ਉਤੇ ਪਰ ਦੇ ਸਥਾਨ ਉਤੇ ਦੀਰਘ ਬਣ ਜਾਂਦਾ ਹੈ।ਭਾਵ ਹੁਸਵ ਜਾਂ ਦੀਰਘ ਨਾਲ ਸਧਾਰਨ ਸਵਰ 
ਆਵੇਗਾ ਤੇ ਦੀਰਘ ਬਣ ਜਾਵੇਗਾ; ਜਿਵੇਂ- “ਪਰਮਾਰਥ?। “ਪਰਮ? ਵਿਚ ਜਦੋਂ /ਆ/ ਲਗ ਜਾਂਦਾ ਹੈ ਤਾਂ 
ਇਹ ਪੂਰਾ ਸ਼ਬਦ “ਪਰਮਾਰਥ” ਬਣ ਜਾਵੇਗਾ। ਭਾਵ ਇਥੇ ਦੋ ਹ੍ਰਸਵ /ਅ/ ਅਤੇ /%/ ਤੋ ਮਗਰੋਂ ਇੱਕ 
ਦੀਰਘ /ਆ/ ਵਰਤਿਆ ਗਿਆ ਹੈ। ਇਥੇ ਸਵਰਾਂ ਵਿਚ ਦੀਰਘ ਸੰਧੀ ਹੋਈ ਹੈ: 

ਪਰਮ ਅਰਥ= ਪਰਮ -ਅ “ਅ “ਰਥ “ਆ 

4.ਯਣ ਸੰਧੀ 

ਸੂਤਰ ਨੰ.(6-1-74) ਅਨੁਸਾਰ /ਯ/, #/ੜ/, /ਰ/ ਅਤੇ /ਲ/ ਇਨ੍ਹਾਂ ਚਾਰਾਂ ਵਰਨਾਂ ਨੂੰ “ਯਣ” 
ਕਿਹਾ ਗਿਆ ਹੈ। ਕ੍ਰਿਸ਼ਨਕਾਂਤ ਝਾਅ (ਉਹੀ:।1) ਅਨੁਸਾਰ ਹਰਸਵ /ਇ/ ਜਾਂ ਦੀਰਘ /ਈ/, /ਉ/ ਜਾਂ /ਉ/, 
/ਰੀ/ ਜਾਂ /ਲ੍ਰੀ/ ਦੇ ਬਾਅਦ ਵਿਚ ਕੋਈ ਹੋਰ ਸਵਰ ਆਵੇ ਤਾਂ ਇਨ੍ਹਾਂ ਦੇ ਸਥਾਨ ਉਪਰ #ਯ/, /ਵ/, /ਰ/ ਜਾਂ 
/ਲ/ ਬਣ ਜਾਂਦਾ ਹੈ: 
ਇ- ਸਵਰ= ਯ 


ਉ- ਸਵਰ= ਵ 


29 


ਰੀ ਸਵਰ= ਰ 
ਲੀ- ਸਵਰ= ਲ 
ਮਿਸਾਲ ਵਜੋਂ: 
ਪਿਤਰ- ਆਦੇਸ਼ 
=ਪਿਤ(ਰੀ-ਆ) ਦੇਸ਼ 
=ਪਿਤ (ਰ੨ਆ) ਦੇਸ਼ 
=ਪਿਤ (ਰਾ) ਦੇਸ਼ 
= ਪਿਤਰਾਦੇਸ਼ 
5. ਅਯਾਦਿ ਸੰਧੀ 
ਸੂਤਰ ਨੰ. (6-1-78) ਅਨੁਸਾਰ ਜੇਕਰ /ਐ/, /ਏ/, /ਓ/, /ਐ/ ਦੇ ਬਾਅਦ ਵਿਚ ਕੋਈ ਵੀ 
ਹੈ: 
ਨੇ- ਅਨ = ਨੈਯਨ/ਨੈਣ 
ਮੁਨੋ- ਏ= ਮੁਨਯੇ 
ਹਰੇ ਏ = ਹਰਿਯੇ 
ਨੈ- ਅਕ= ਨੈਯਕ 
ਪੌ- ਅਕ = ਪਾਵਕ 
2.5.2 ਹਲ ਸੰਧੀ 
ਕ੍ਰਿਸ਼ਨਕਾਂਤ ਝਾਅ (ਉਹੀ :16) ਅਨੁਸਾਰ, “ਵਿਅੰਜਨ ਵਰਨਾਂ ਦਾ ਕਿਸੇ ਵੀ ਵਰਨ ਦੇ ਨਾਲ 
ਪਰਸਪਰ ਸੰਯੋਗ ਤੋਂ ਸ਼ਬਦਾਂ ਵਿਚ ਜੋ ਬਦਲਾਅ ਆਉਂਦਾ ਹੈ, ਉਹੀ ਵਿਅੰਜਨ ਸੰਧੀ ਅਖਵਾਉਂਦਾ ਹੈ”। 

1. ਪੂਰਵ ਵਿਕਾਰੀ ਵਿਅੰਜਨ ਸੰਧੀ- ਇਸ ਵਿਅੰਜਨ ਸੰਧੀ ਦੇ ਛੇ ਭੇਦ ਹੁੰਦੇ ਹਨ। ਇਸ ਸੰਧੀ ਦੇ 
ਪਹਿਲੇ ਹਿੱਸੇ ਦਾ ਆਖਰੀ ਅੱਖਰ ਹੀ ਬਦਲਿਆ ਜਾਂਦਾ ਹੈ। ਪਿਛਲੇ ਹਿੱਸੇ ਵਿਚ ਕੋਈ ਵਿਕਾਰ 
ਨਹੀ ਆਉਂਦਾ। 

2. ਪਰ ਵਿਕਾਰੀ ਵਿਅੰਜਨ ਸੰਧੀ- ਇਸ ਵਿਅੰਜਨ ਸੰਧੀ ਦੇ ਦੋ ਭੇਦ ਦੱਸੇ ਗਏ ਹਨ। ਇਸ ਸੰਧੀ ਵਿਚ 
ਪਿਛਲੇ ਹਿੱਸੇ ਦੇ ਪਹਿਲੇ ਵਰਨ ਵਿਚ ਹੀ ਵਿਕਾਰ ਆਉਦਾ ਹੈ ਅਤੇ ਬਾਕੀ ਹਿੱਸਾ ਜਿਉਂ ਦਾ ਤਿਉਂ 
ਰਹਿੰਦਾ ਹੈ। 

3. ਪੂਰਵ ਪਰ ਵਿਕਾਰੀ ਵਿਅੰਜਨ ਸੰਧੀ-ਇਸ ਵਿਅੰਜਨ ਸੰਧੀ ਦੇ ਵੀ ਦੋ ਭੇਦ ਹਨ। ਇਸ ਸੰਧੀ ਵਿਚ 
ਕਿਤੇ ਪਹਿਲੇ ਹਿੱਸੇ ਤੇ ਕਈਆਂ ਥਾਵਾਂ ਉਤੇ ਪਿਛਲੇ ਹਿੱਸੇ ਵਿਚ ਵਿਕਾਰ ਆਉਂਦਾ ਹੈ। 


30 


1. ਪੂਰਵ ਵਿਕਾਰੀ ਵਿਅੰਜਨ ਸੰਧੀ 
ਜਸ਼ ਵਿਧੀ: ਸੂਤਰ ਨੰ. (8-2-39) ਅਨੁਸਾਰ ਜੇਕਰ ਕਿਸੇ ਸ਼ਬਦ ਵਿਚ ਵਰਨ ਵਰਗ ਦੇ ਪਹਿਲੇ 
ਚਾਰ ਵਰਨਾਂ ਵਿਚੋਂ ਕੋਈ ਇੱਕ ਵਰਨ ਹੋਵੇ ਅਤੇ ਇਸੇ ਸ਼ਬਦ ਦੇ ਪਿਛਲੇ ਭਾਗ ਵਿਚ /ਸ਼/, /ਸ਼/,/ਸ/ ਅਤੇ 
/ਹ/ ਹੋਣ ਤਾਂ “ਜਸ਼” (ਜ, ਬ, ਗ, ਡ, ਦ) ਵਰਗ ਵਿਚ ਬਦਲ ਜਾਂਦਾ ਹੈ। ਵਰਗ ਦੇ ਪਹਿਲੇ ਅਤੇ ਦੂਜੇ 
ਵਰਨ /ਯ/, /ਸ਼/ ਅਤੇ /ਸ਼/ ਹੋਣ ਤੇ ਸੁਤਰ ਨੰ. (8-4-55) ਅਨੁਸਾਰ “ਚਰ” ਵਿਚ ਬਦਲ ਜਾੰਦਾ ਹੈ: 
ਜਗਤੁ ਈਸ਼= ਜਗਦੁ-ਈਸ਼= ਜਗਦੀਸ਼ 
ਸਦ“ ਗੁਰੂ= ਸਤਿ-ਗੁਰੂ= ਸਤਿਗੁਰੂ 


<੨੩ 


ਚਰ ਵਿਧੀ: ਸੂਤਰ ਨੰ. (8-4-55) ਅਨੁਸਾਰ ਵਰਨ ਵਰਗ ਦੇ ਤੀਜੇ ਜਾਂ ਚੌਥੇ ਅੱਖਰ ਦੇ ਅੱਗੇ 
ਜੇਕਰ ਵਰਗ ਦੇ ਪਹਿਲੇ, ਦੂਜੇ ਵਰਨ ਜਾਂ /ਸ਼/, #ਸ਼/ ਅਤੇ /ਸ਼/ ਤਾਂ ਇਹ ਵਿਧੀ ਕੰਮ ਕਰਦੀ ਹੈ।“ਖਰ” 
ਪ੍ਤਿਆਹਾਰ ਦੇ ਵਰਨ, ਸ਼ਬਦ ਦੇ ਪਿਛਲੇ ਭਾਗ ਵਿਚ ਹੋਣ ਤਾਂ “ਝਲ” ਦੇ ਸਥਾਨ ਉਪਰ “ਚਰ” ਬਦਲ 
ਜਾਂਦਾ ਹੈ: 

ਸਦ ਪਾਤਰ= ਸਤ ਪਾਤਰ= ਸਤਿਪਾਤਰ 

ਉਦ-ਥਾਨ= ਉਤ- ਥਾਨ= ਉੱਥਾਨ 

ਅਨੁਨਾਸਕ ਵਿਧੀ: ਸੂਤਰ ਨੰ, (8-4-45) ਅਨੁਸਾਰ ਜੇਕਰ ਪਹਿਲੇ ਸ਼ਬਦ ਦੇ ਅੰਤ ਵਿਚ 
“ਯਰ”(“ਹ” ਨੂੰ ਛੱਡਕੇ ਕੋਈ ਵੀ ਵਿਅੰਜਨ) ਅਤੇ ਪਿਛਲੇ ਹਿੱਸੇ ਵਿਚ (ਸ਼ੁਰੂ ਵਿਚ) ਅਨੁਨਾਸਿਕ (ਵਰਗ ਦੇ 
ਪੰਜਵੇਂ ਵਰਨ ਕ, ਵ, ਣ, ਨ ਅਤੇ ਮ) ਹੋਣ ਤਾਂ ਉਕਤ “ਯਰ” ਦੇ ਦੁਆਰਾ ਪੰਜਵਾਂ ਅੱਖਰ ਬਣ ਜਾਂਦਾ ਹੈ। 
ਹੁੰਦੀ ਹੈ: 
ਜਗਤ- ਨਾਥ= ਜਗਨ% ਨਾਥ= ਜਗਨਨਾਥ 
ਸ਼ਾਂ“ਤ =ਸ਼ਾਨ% ਤ = ਸ਼ਾਂਤ 

ਅਨੁਸਵਰ ਵਿਧੀ: ਸੂਤਰ ਨੰ. (8-3-23) ਅਨੁਸਾਰ ਪਹਿਲੇ ਸ਼ਬਦ ਦੇ ਅੰਤ ਵਿਚ /ਮ/ ਹੋਵੇ ਅਤੇ 
ਉੱਤਰਖੰਡ ਵਿਚ ਕੋਈ ਵੀ ਵਿਅੰਜਨ ਵਰਨ ਹੋਵੇ ਤਾਂ /ਮ/ ਅਨੁਸਵਰ ਹੁੰਦਾ ਹੈ: 

ਸ਼ਮ% ਕਰ= ਸ਼ੰਕਰ 

ਸੰਗ ਹਾਰ= ਸੰਘਾਰ 

ਸਮ ਸਾਰ= ਸੰਸਾਰ 

ਸਮ< ਤੋਸ਼=ਸੰਤੋਸ਼ 

ਲਤਵ ਵਿਧੀ: ਸੂਤਰ ਨੰ.(8-4-59) ਅਨੁਸਾਰ “ਤਵਰਗ” (ਤ, ਥ, ਦ, ਧ, ਨ) ਦੇ ਅੱਗੇ ਜੇਕਰ 
/ਲ/ ਧੁਨੀ ਹੋਵੇ ਤਾਂ ਇਹ ਵਰਗ #ਲ/ ਵਿਚ ਤਬਦੀਲ ਹੋ ਜਾਂਦਾ ਹੈ: 

ਤਤ ਲੀਨ=ਤਲ-ਲੀਨ= ਤੱਲੀਨ 


31 


2. ਪਰ ਵਿਕਾਰੀ ਵਿਅੰਜਨ ਸੰਧੀ 
ਪੂਰਵ ਸਵਰਨ ਵਿਧੀ: ਸੂਤਰ ਨੰ. (8-4-62) ਅਨੁਸਾਰ /ਹ/ ਤੋ ਪਹਿਲਾਂ ਜਿਸ ਵੀ ਵਰਗ ਦਾ 
ਅੱਖਰ ਹੋਵੇ ਤਾਂ ਇਹ /ਹ/ ਉਸੇ ਵਰਗ ਦੇ ਚੌਥੇ ਅੱਖਰ ਵਿਚ ਬਦਲ ਜਾਂਦਾ ਹੈ: 
ਤਤ- ਹਿੱਤ= ਤਤ ਧਿਤ= ਤਧਿੱਤ 
ਉਤ ਹਾਰ= ਉਤ-ਧਾਰ= ਉਧਾਰ 
ਛਤਵ ਵਿਧੀ: ਸੂਤਰ ਨੰ.(8-4-63) ਅਨੁਸਾਰ ਪਹਿਲੇ ਸ਼ਬਦ ਸਮੂਹ ਦੇ ਅੰਤਿਮ ਅੱਖਰ ਕਿਸੇ 
ਵਰਗ ਦੇ ਪਹਿਲੇ, ਦੂਜੇ, ਤੀਜੇ ਜਾਂ ਚੌਥੇ ਹੋਣ ਤਾਂ ਅਤੇ ਉਨ੍ਹਾਂ ਦੇ ਆਗੇ ਜੇਕਰ #ਸ਼/ ਹੋਵੇ ਤਾਂ ਇਹ /ਸ਼/=/ਛ/ 
ਵਿਚ ਤਬਦੀਲ ਹੋ ਜਾਂਦਾ ਹੈ: 
ਸਤ-ਸ਼ਾਸਤਰ= ਸਤਛਾਸ਼ਤਰ=ਸੱਛਾਸਤਰ 
3. ਪੂਰਵ ਪਰ ਵਿਕਾਰੀ ਵਿਅੰਜਨ ਸੰਧੀ 
ਸ਼ਚੁੱਤਵ ਵਿਧੀ: ਸੂਤਰ ਨੰ.(8-4-40) ਅਨੁਸਾਰ ਸ਼ਬਦ ਦੇ ਅਖੀਰ /ਸ/ ਵਰਨ ਅਤੇ “ਤਵਰਗ” 
(ਤ,ਥ,ਦ,ਧ,ਨ) ਤੋਂ ਬਾਅਦ /ਸ਼/ ਵਰਨ ਅਤੇ “ਚਵਰਗ” (ਚ,ਛ,ਜ,ਝ,ਵ) ਦੀ ਸੰਧੀ ਹੋਣ ਉਤੇ #/ਸ/ ਅਤੇ 
“ਤਵਰਗ” ਦੇ ਸਥਾਨ ਉਤੇ ਕ੍ਰਮਵਾਰ /ਸ਼/ ਅਤੇ “ਚਵਰਗ” ਹੋ ਜਾਂਦਾ ਹੈ : 
ਸਤ ਜਨਸਚ% ਜਨ= ਸੱਜਣ 
ਪਰ ਕੇਵਲ /ਸ਼/ ਦੇ ਬਾਅਦ “ਤਵਰਗ” ਹੋਣ ਤੇ ਇਹ ਸੰਧੀ ਨਹੀਂ' ਹੁੰਦੀ। ਇਸ ਦੀ ਪੁਸ਼ਟੀ ਸੂਤਰ 
ਨੰ. (8-4-44) ਵਿਚ ਕੀਤੀ ਗਈ ਹੈ। 
ਸ਼ਟੁਤਵ ਵਿਧੀ: ਸੂਤਰ ਨੰ. (8-4-55) ਅਨੁਸਾਰ /ਸ/ ਤੇ “ਤਵਰਗ” ਦਾ ਕੋਈ ਵੀ ਵਰਨ ਸ਼ਬਦ 
ਦੇ ਕਿਸੇ ਵੀ ਹਿੱਸੇ ਵਿਚ ਹੋਵੇ ਅਤੇ /ਸ਼/ ਤੇ “ਟਵਰਗ” ਦਾ ਕੋਈ ਵਰਨ ਸ਼ਬਦ ਦੇ ਦੂਜੇ ਖੰਡ ਵਿਚ ਹੋਵੇ ਤਾਂ, 
/ਸ/, /ਸ਼/ ਵਿਚ ਅਤੇ “ਤਵਰਗ” =ਟਵਰਗ ਵਿਚ ਬਦਲ ਜਾਂਦਾ ਹੈ: 
ਤਤ- ਟੀਕਾ ਤਟ ਟੀਕਾ= ਤੱਟੀਕਾ 
ਪ੍ਰਿਸ਼ ਤ ਪ੍ਰਿਸ਼- ਟ= ਪ੍ਰਿਸ਼ਟ 
ਕੀਤਾ ਗਿਆ ਮਿਲਦਾ ਹੈ। 
2.5.3 ਵਿਸਰਗ ਸੰਧੀ 
ਵਿਸਰਗ ਨਾਲ ਸਵਰ ਜਾਂ ਵਿਅੰਜਨ ਦੇ ਜੁੜਨ ਨੂੰ “ਵਿਸਰਗ ਸੰਧੀ” ਆਖਿਆ ਜਾਂਦਾ ਹੈ।ਵਿਸਰਗ 
ਨੂੰ ਵਰਨਾਂ ਤੋਂ ਬਾਅਦ ਬਿੰਦੂ ਰੂਪ (:) ਵਿਚ ਲਗਾਇਆ ਜਾਂਦਾ ਹੈ। ਗੋਵਿੰਦ ਪ੍ਰਸ਼ਾਦ ਸ਼ਰਮਾ (ਉਹੀ: 137) 
ਅਨੁਸਾਰ ਵਿਸਰਗ ਦੀ ਉਤਪਤੀ “ਰੇਫ” ਤੋਂ ਹੁੰਦੀ ਹੈ। ਵਿਸਰਗ ਸੰਧੀ ਵਿਚ ਵਿਸਰਗ ਤੋ ਪਹਿਲਾਂ ਸਵਰ 
ਹੀ ਹੁੰਦਾ ਹੈ ਅਤੇ ਬਾਅਦ ਵਿਚ ਸਵਰ ਜਾਂ ਵਿਅੰਜਨ ਕੋਈ ਵੀ ਵਰਨ ਹੋ ਸਕਦਾ ਹੈ। ਵਿਸਰਗ ਦੀ ਸੁਤੰਤਰ 
ਸੱਤਾ ਨੂੰ ਕਿਧਰੇ ਵੀ ਨਹੀਂ ਕਬੂਲਿਆ ਗਿਆ। ਇਹ ਕਿਸੇ ਨਾ ਕਿਸੇ ਤਰ੍ਹਾਂ ਰੂਪਾਂਤ੍ਰਿਤ ਹੀ ਰਹਿੰਦਾ 
ਹੈ।“ਅਸ਼ਟਾਧਿਆਈ” ਵਿਚ ਵਿਸਰਗ ਦੇ 8 ਭੇਦਾਂ ਦਾ ਵਰਨਣ ਕੀਤਾ ਗਿਆ ਹੈ: 


32 


ਓਤਵ ਵਿਧੀ: ਸੂਤਰ ਨੰ. (6-1-113) ਅਨੁਸਾਰ ਹੁਸਵ /%/ ਤੋਂ ਪਿਛੇ /ਰ/ ਦੇ ਸਥਾਨ ਉਪਰ, 
/%/ ਦੇ ਵਿਛੁੰਨ ਹੋਣ ਤੇ ਹੁਸਵ /ਉ/ ਦਾ ਆਦੇਸ਼ ਹੋ ਜਾਂਦਾ ਹੈ। ਕਈ ਵਾਰੀ ਸ਼ਬਦ ਦੇ ਪਹਿਲੇ ਹਿੱਸੇ ਵਿਚ 
ਇਹ /ਓ/ ਵਿਚ ਵੀ ਤਬਦੀਲ ਹੋ ਜਾਂਦਾ ਹੈ: 

ਮਨ%ਯੋਗ= ਮਨੁ (ਅਹ) ਯੋਗ= ਮਨ(ਓ) ਯੋਗ= ਮਨੋਯੋਗ 

ਮਨ-ਬਲ= ਮਨ (ਅਹ) ਬਲ= ਮਨ(ਓ) =ਮਨੋਬਲ 

/ਰ/ ਵਿਧੀ: ਸੂਤਰ ਨੰ. (8-2-66) ਅਨੁਸਾਰ /ਏ/, /ਐ/, /ਓ/ ਅਤੇ /%/ ਦੇ ਅੱਗੇ ਜੇਕਰ ਕੋਈ 
ਹੋਰ ਸਵਰ ਹੋਵੇ ਤਾਂ ਵਿਸਰਗ /ਰ/ ਬਣ ਜਾਂਦਾ ਹੈ: 

ਦੁ ਅਵਸਥਾ= ਦੁਰ“ ਅਵਸਥਾ= ਦੁਰਵਸਥਾ 

ਨਿਰ-ਨਯ= ਨਿਰ-ਨਯ= ਨਿਰਣਯ 

ਦੁਹ-ਗਤੀ= ਦੁਰ ਗਤੀ= ਦੁਰਗਤੀ 

ਲੋਪ ਵਿਧੀ: ਸੂਤਰ ਨੰ. (8-3-17 ਅਤੇ 19) ਅਨੁਸਾਰ ਭੋਹ, ਭਗੋ, ਅਘੋਹ ਸ਼ਬਦ ਤੇ /ਅ/ ਜਾਂ 
/ਆ/ ਦੇ ਬਾਅਦ ਵਿਸਰਗ ਹੋਵੇ। ਪਿਛਲੇ ਪਦ ਦੇ ਸ਼ੁਰੂ ਵਿਚ “ਅਸ਼” ਵਰਣ ਹੋਣ ਤਾਂ ਵਿਸਰਗ ਕ੍ਰਮਵਾਰ 
/ਸ/ ਤੋਂ /ਰੂ/=/ਯ/ ਹੋ ਜਾਂਦਾ ਹੈ।ਸਵਰਾਂ ਦੇ ਪਿਛਲੇ ਪਦ ਵਿਚ ਰਹਿਣ ਉਤੇ (8-3-29) ਸੂਤਰ ਅਨੁਸਾਰ 
ਇਸ #ਯ/ ਦਾ ਲੋਪ ਲੇਖਕ ਦੀ ਇੱਛਾ ਤੇ ਨਿਰਭਰ ਕਰਦਾ ਹੈ। 

ਵਿਸਰਗ ਵਿਧੀ: ਇਸ ਵਿਧੀ ਵਿਚ ਵਿਸਰਗ ਦਾ ਰੂਪਾਂਤਰਨ ਨਹੀਂ ਹੁੰਦਾ। ਵਿਸਰਗ ਦੇ ਬਾਅਦ 
ਜੇਕਰ /ਕ/, /ਖ/, /੫/ ਤੇ /ਫ/ ਹੈ ਤਾਂ ਵਿਸਰਗ ਬਦਲ ਨਹੀ ਸਕਦਾ। 

/ਸ਼/ ਵਿਧੀ: ਸੂਤਰ ਨੰ (8-3-36 ਤੇ 34) ਅਨੁਸਾਰ ਇਸ ਵਿਧੀ ਦਾ ਵਿਧਾਨ ਕੀਤਾ ਗਿਆ ਹੈ। 
ਸੂਤਰ ਨੰ. (8-3-36) ਅਨੁਸਾਰ ਜੇਕਰ ਪਹਿਲੇ ਪਦ ਵਿਚ ਵਿਸਰਗ ਹੋਵੇ ਤੇ ਪਿਛਲੇ ਪਦ ਦੇ ਸ਼ੁਰੂ ਵਿਚ 
/ਸ਼/ ਅਤੇ ਪਿਛਲੇ ਪਦ ਵਿਚ /ਸ/ ਰਹੇ ਤਾਂ ਇਨ੍ਹਾਂ ਵਿਚ ਤਬਦੀਲੀ ਲੇਖਕ ਦੀ ਇੱਛਾ ਤੇ ਨਿਰਭਰ ਕਰਦੀ 
ਹੈ।ਇਹ /ਸ਼/ ਕਈ ਵਾਰ /ਸ਼/(-ਹਿੰਦੀ ਦੇ “ਸ਼ਟਕੋਣ” ਵਾਲਾ ਵਰਨ) ਅਤੇ /ਸ਼/-(ਹਿੰਦੀ ਵਿਚ “ਸ਼ਾਮ ਸ਼ਬਦ 
ਵਾਲਾ ਵਰਨ) ਵਿਚ ਬਦਲ ਜਾਂਦਾ ਹੈ: 

ਹਰਿਹ-ਸ਼ੇਤੇ= ਹਰੀਸ਼ਸ਼ੇਤੇ ਜਾਂ ਹਰਿਹ ਸ਼ੇਤੇ (ਹਰੀ ਸੌਂਦਾ ਹੈ) 

ਸੂਤਰ ਨੰ. (8-3-34) ਅਨੁਸਾਰ ਜੇਕਰ /ਤ/, /ਥ/,/ਸ਼/ ਵਰਨ ਪਿਛਲੇ ਪਦ ਦੇ ਸ਼ੁਰੂ ਵਿਚ ਹੁੰਦੇ 
ਹਨ ਤਾਂ ਵਿਸਰਗ ਵਿਚ ਵੱਖਰਾ /ਸ/ ਤਬਦੀਲ ਹੋ ਜਾਂਦਾ ਹੈ। /ਚ/, /ਛ/ ਅਤੇ /ਸ਼/ ਹੋਣ ਉਪਰ ਉਸ #ਸ/ 
ਦੇ ਸਥਾਨ ਉਤੇ /ਸ਼/, /ਟ/, #ਠ/, ਤਬਦੀਲ ਹੋ ਜਾਂਦਾ ਹੈ ਅਤੇ /ਕ/, /ਖ/, /ਪ/ ਅਤੇ #ਫ/ ਹੋਣ ਉਤੇ 
ਵਿਸਰਗ ਹੀ ਰਹਿ ਜਾਂਦੇ ਹਨ: 

ਦੁਹਸ਼ਾਸਨ= ਦੁਸ਼ਾਸ਼ਨ 
/ਸ਼/(ਸ਼ਟਕੋਣ ਵਾਲਾਂ) ਵਿਧੀ: ਇਸ ਵਿਧੀ ਵਿਚ ਵਿਸਰਗ #ਸ਼/ ਹੁੰਦਾ ਹੈ। ਸੂਤਰ ਨੰ. (8-3-39) 


ਅਨੁਸਾਰ ਵਿਸਰਗ ਦੇ ਅੱਗੇ ਜੇਕਰ #ਸ਼/, #/ਟ/ ਅਤੇ /ਠ/ ਤਾਂ ਵਿਸਰਗ #ਸ਼/ ਹੁੰਦਾ ਹੈ ਅਤੇ /ਈ/, /ਉ/, 


33 


//, /ਏ/, /ਓ/ ਅਤੇ /ਐ/ ਦੇ ਅੱਗੇ ਜੇਕਰ #/ਕ/, /ਖ/, /੫/ ਅਤੇ/ਫ/ ਹੋਣ ਤਾਂ ਵੀ ਵਿਸਰਗ /ਸ਼/ ਹੀ 
ਰਹਿੰਦਾ ਹੈ: 
ਨਿਹਕਪਟ= ਨਿਸ਼“ਕਪਟ= ਨਿਸ਼ਕਪਟ 
ਨਿਹ-ਫਲ= ਨਿਸ਼“ਫਲ= ਨਿਸ਼ਫਲ 
/ਸ/ ਵਿਧੀ: ਸੂਤਰ ਨੰ. (8-3-34) ਅਨੁਸਾਰ ਵਿਸਰਗ ਦੇ ਬਾਅਦ ਜੇਕਰ /ਸ/, /ਤ/ ਅਤੇ /ਥ/ 
ਹੋਣ ਤਾਂ ਵਿਸਰਗ /ਸ਼/ ਬਣ ਜਾਂਦਾ ਹੈ। ਸੂਤਰ ਨੰ. (9-3-39) ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ: 


ਦੁਸ਼ਸ਼ਾਸ਼ਨ- ਦੁਸ਼ਾਸ਼ਨ 


ਦੁਰਕਟ- ਦੁਮਟ 
ਨਿਰਸੰਦੇਹ- ਨਿਸੰਦੇਹ 


ਪੂਰਵ ਦੀਰਘ ਵਿਧੀ: ਜੇਕਰ /ਰ/ ਹਲੰਤ ਹੋਵੇ ਤਾਂ ਵਿਸਰਗ ਲੁਪਤ ਹੋਕੇ ਆਪਣੇ ਤੋਂ ਪਹਿਲੇ ਸਵਰ 
/%/, /ਇ/ ਅਤੇ /ਉ/ ਨੂੰ ਦੀਰਘ ਬਣਾ ਦਿੰਦਾ ਹੈ: 
ਪੁਨ“ਰਮਣ= ਪੁਨਾਰਮਣ 
ਨਿ“ਰਜ= ਨੀਰਜ 
2.6 ਸ਼ਬਦ/ਪਦ ਨਿਰਮਾਣ 
ਪਾਣਿਨੀ ਨੇ ਭਾਸ਼ਾ ਦੇ ਸ਼ਬਦਾਂ ਨੂੰ ਦੋ ਵਰਗਾਂ,ਵਿਕਾਰੀ ਅਤੇ ਅਵਿਕਾਰੀ ਵਿਚ ਵੰਡਿਆ ਹੈ। ਭਾਸ਼ਾ 
ਦੇ ਸਾਰੇ ਸਬਦਾਂ ਨੂੰ “ਸੁਬੰਤ” ਅਤੇ ਤਿਬੰਤ੍` ਪਦਾਂ ਵਿਚ ਰੱਖਿਆ ਗਿਆ ਹੈ।ਇਹ “ਸੁਬੰਤ” ਤੇ “ਤਿਕੰਤ੍” 
ਵਿਕਾਰੀ ਸ਼ਬਦਾਂ ਅਧੀਨ ਹੀ ਵਿਚਾਰੇ ਗਏ ਹਨ। ਸੁਬੰਤ ਰੂਪ (ਸੁਪ੍) ਨਾਵੀਂ ਵਿਭਕਤੀ ਦੁਆਰਾ ਨਿਰਮਿਤ 
ਵਿਸ਼ੇਸ਼ਣ, ਤਧਿੱਤ,ਇਸਤਰੀ ਪ੍ਰਤਿਆਂ ਅਤੇ ਸਮਾਸ ਹੁੰਦੇ ਹਨ।ਜਦਕਿ ਤਿਕੰਤ੍‌ ਸ਼ਬਦਾਂ ਦਾ ਨਿਰਮਾਣ ਧਾਤੂ 
ਨਾਲ ਲੱਗਣ ਵਾਲੇ ਕਿਰਿਆਵੀ ਪ੍ਰਤਿਆਂ ਦੁਆਰਾ ਹੁੰਦਾ ਹੈ।ਲੌਕਿਕ ਭਾਸ਼ਾ ਦੀਆਂ 1967 ਧਾਤੂਆਂ ਨੂੰ ਦਸ 
ਵਰਗਾਂ ਵਿਚ ਵੰਡਕੇ ਵਿਸ਼ਲੇਸ਼ਿਤ ਕੀਤਾ ਗਿਆ ਹੈ। ਇੱਕ ਵਰਗ ਦੇ ਧਾਤੂ ਰੂਪਾਂ ਉਤੇ ਸਮਾਨ ਵਿਆਕਰਨਿਕ 
ਨਿਯਮ ਲਾਗੂ ਹੁੰਦੇ ਹਨ ਅਤੇ ਵੱਖ-ਵੱਖ ਤਰ੍ਹਾਂ ਦੀਆਂ ਵਿਆਕਰਨਿਕ ਸ਼੍ਰੇਣੀਆਂ ਦੇ ਆਧਾਰ ਉਤੇ ਧਾਤੂਆਂ ਦੇ 
ਕਈ ਵਰਗ ਅਤੇ ਉਪ ਵਰਗ ਬਣਾਏ ਗਏ ਹਨ। ਮੁੱਖ ਰੂਪ ਵਿਚ ਤਿੰਨ ਪ੍ਰਕਾਰ ਦੇ ਧਾਤੂ ਭੇਦ- 
ਆਤਮਨੇਪਦੀ, ਪਰਸਮੈਪਦੀ ਅਤੇ ਉਭੈਪਦੀ ਦੱਸੇ ਗਏ ਹਨ। ਇਹ ਕਿਰਿਆਵੀ ਵਿਭਕਤੀ ਰੂਪ(ਤਿੰਡ੍), 
ਧਾਤੂ ਰੂਪਾਂ(ਨਾਂਵ ਧਾਤੂ, ਪ੍ਰੇਰਨਾਤਮਕ ਧਾਤੂ,ਅਕਰਮਕ ਧਾਤੂ ਤੇ ਸਕਰਮਕ ਧਾਤੂ) ਨਾਲ ਕਿਰਦੰਤ, ਕ੍ਰਿਤਯ, 
ਕ੍ਰਿਤ, ਤੁਮੁਨ ਅਤੇ ਣਾਮੁਲ ਪਿਛੇਤਰਾਂ ਦੇ ਰੂਪ ਵਿਚ ਜੁੜ ਕੇ ਸ਼ਬਦਾਂ ਦਾ ਨਿਰਮਾਣ ਕਰਦੇ ਹਨ ਅਤੇ ਇਨ੍ਹਾਂ 
ਤੋਂ ਬਣੇ ਸ਼ਬਦ “ਤਿਬੰਤ੍” ਹੁੰਦੇ ਹਨ। ਇਸ ਵਰਗੀਕਰਨ ਦਾ ਆਧਾਰ ਸ਼ਬਦਾਂ ਦੀ ਵਿਆਕਰਨਿਕ ਰੂਪ 
ਸਿੱਧੀ ਹੈ।ਪਦ ਰਚਨਾ ਦਾ ਆਧਾਰ “ਪ੍ਰਾਤਿਪਦਿਕ” ਅਤੇ “ਧਾਤੂ” ਨੂੰ ਮੰਨਿਆ ਗਿਆ ਹੈ। ਅਵਿਕਾਰੀ 
ਸ਼ਬਦਾਂ ਦੀ ਸ਼੍ਰੇਣੀ ਵਿਚ ਨਿਪਾਤ, ਉਪਸਰਗ ਅਤੇ ਕਿਰਿਆ ਵਿਸ਼ੇਸ਼ਣ ਨੂੰ ਰੱਖਿਆ ਗਿਆ ਹੈ। ਸ਼ਬਦ ਨੂੰ 


34 


ਸੈਂਕੜੇ ਨਵੇਂ ਸ਼ਬਦ ਬਣਾਏ ਜਾ ਸਕਦੇ ਹਨ। 
2.6.1 ਪ੍ਰਾਤਿਪਦਿਕ 

ਪ੍ਰਾਤਿਪਦਿਕ ਦਾ ਪਰਿਭਾਸ਼ਿਕ ਸੂਤਰ ਹੈ, _“%ਰਲਵਦ ਧਾਦੂ _ਪੁ/=ਆਹ ਪ/=ਆਇਕਆ# ” 
ਅਰਥਾਤ ਧਾਤੂ ਅਤੇ ਪਿਛੇਤਰ ਨੂੰ ਛੱਡ ਜੋ ਵੀ ਤੱਤ ਹੁੰਦਾ ਹੈ, ਤੇ ਉਸ ਤੋਂ ਨਿਰਮਿਤ ਹੋਣ ਵਾਲੇ ਪਦਾਂ ਦੇ 
ਅਤੇ “ਸਮਾਸਾਂ? ਨੂੰ ਵੀ ਪ੍ਰਾਤਿਪਦਿਕ ਆਖਿਆ ਗਿਆ ਹੈ। ਇਸ ਦੀ ਪੇਸ਼ਕਾਰੀ “ ਸ਼ਰਤ ਤਨਾੱਤ ਸਮਾਨ 
ਚਾ# ” ਸੂਤਰ ਵਿਚ ਕੀਤੀ ਗਈ ਹੈ; ਕਿਉਂਕਿ ਇਹ ਵਿਭਕਤੀ ਪਿਛੇਤਰ ਜੁੜਨ ਉਤੇ ਪਦ ਰੂਪ ਅਖ਼ਤਿਆਰ 
ਕਰਕੇ ਵਾਕ ਬਣਨ ਵਿਚ ਸਮਰੱਥ ਹੋ ਜਾਂਦੇ ਹਨ। 

ਪਾਣਿਨੀ ਦੇ ਮਤ ਅਨੁਸਾਰ ਭਾਸ਼ਾ ਦੇ ਸਾਰੇ ਪਦਾਂ ਨਾਲ ਪਿਛੇਤਰ ਜੁੜੇ ਹੁੰਦੇ ਹਨ।ਧਾਤੂਆਂ ਪਿਛੇ 
“ਤਿੰਕ` ਪਿਛੇਤਰ ਜੁੜਦੇ ਹਨ। ਇਸ ਕਰਕੇ ਇਸਨੂੰ “ਤਿਭੰਤ੍` ਆਖਿਆ ਜਾਂਦਾ ਹੈ। ਧਾਤੂ ਤੋਂ ਬਿਨਾ ਸਾਰੇ 
ਪਿਛੇਤਰ ਜੁੜਦਾ ਹੈ। ਇਸ ਕਰਕੇ ਇਨ੍ਹਾਂ ਨੂੰ “ਸੁਬੰਤ” ਰੂਪ ਆਖਿਆ ਗਿਆ ਹੈ। 

ਭਾਸ਼ਾ ਵਿਚ ਬਹੁਤ ਸਾਰੇ ਸ਼ਬਦ ਐਸੇ ਵੀ ਮਿਲਦੇ ਹਨ; ਜਿੰਨ੍ਹਾਂ ਦੇ ਅੰਤ ਵਿਚ “ਸੁਪ੍” ਜਾਂ “ਤਿੰਡ੍” 
ਪਿਛੇਤਰ ਨਹੀਂ ਜੁੜਿਆ ਹੁੰਦਾ। ਜਿਵੇਂ? ਰਮਾ, ਗੌਰੀ, ਰਾਜਾ, ਪਲਿਆਮਾਸ ਤੇ ਅਚਕਾਹ। ਪਹਿਲੇ ਤਿੰਨ 
ਪਿਛੇਤਰ ਜੁੜਿਆ ਹੋਇਆ ਸੀ ਅਤੇ ਉਸ ਦਾ ਲੋਪ ਹੋ ਗਿਆ। ਵਿਆਕਰਨ ਅਜਿਹੀ ਕਲਪਨਾ ਸਹਾਰੇ ਹੀ 
ਪਦਾਂ ਦੀ ਉਚਿਤ ਪਰਿਭਾਸ਼ਾ ਦਾ ਨਿਰਮਾਣ ਕਰ ਸਕਦਾ ਹੈ।ਭਰਥਰੀਹਰੀ ਅਨੁਸਾਰ ਮੂਲਾਂਸ਼ ਅਤੇ ਪਿਛੇਤਰ 
ਆਦਿ ਸਾਰੀ ਕਲਪਨਾ ਹੀ ਹੈ। ਸ਼ਬਦਾਂ ਦੀ ਇਸ ਪ੍ਰਕਾਰ ਕ੍ਰਮਬੱਧ ਰਚਨਾ ਨਹੀਂ' ਹੁੰਦੀ, ਸ਼ਬਦ ਵੱਖਰੇ ਅਤੇ 
ਅਵਿਕਾਰੀ ਹੁੰਦੇ ਹਨ। ਉਨ੍ਹਾਂ ਵਿਚ ਲੋਪ, ਆਗਮ ਜਾਂ ਆਦੇਸ਼ ਆਦਿ ਦੀ ਕਲਪਨਾ ਵਿਆਕਰਨਿਕ ਸੁਵਿਧਾ 
ਵਾਸਤੇ ਕੀਤੀ ਗਈ ਹੈ। ` 

ਇਸ ਪ੍ਰਕਾਰ ਹੀ ਪਾਣਿਨੀ ਨੇ ਸਾਰੇ ਪਦਾਂ ਨੂੰ “ਸੁਬੰਤ” ਜਾਂ “ਤਿਬੰਤ” ਮੰਨ ਕੇ ਹਰੇਕ ਪਦ ਦੇ ਅੰਤ 
ਵਿਚ ਪਿਛੇਤਰ ਦੀ ਕਲਪਨਾ ਕੀਤੀ ਹੈ। ਪਿਛੇਤਰ ਪਰਾਧੀਨ ਹੁੰਦਾ ਹੈ ਅਤੇ ਇਹ ਕਿਸੇ ਨਾਲ ਜੁੜਕੇ ਹੀ 
ਆਪਣੀ ਹੋਂਦ ਨੂੰ ਕਾਇਮ ਕਰ ਸਕਦਾ ਹੈ। ਇਸ ਨੂੰ ਅਜਿਹਾ ਸ਼ਬਦ ਲੋੜੀਂਦਾ ਹੈ ਜਿਸ ਨਾਲ ਇਹ ਜੁੜ ਕੇ 
ਆਪਣੀ ਸਾਰਥਿਕਤਾ ਦਰਸਾਵੇ। ਜਿਸ ਨਾਲ ਇਹ ਜੁੜਦਾ ਹੈ, ਉਸ ਨੂੰ ਮੂਲ ਜਾਂ ਰੂੜ੍ਹ ਸ਼ਬਟ ਆਖਿਆ 
ਜਾਂਦਾ ਹੈ। ਇਸ ਨੂੰ 'ਪ੍ਰਾਕ੍ਰਿਤ” ਦਾ ਨਾਂ ਦਿੱਤਾ ਗਿਆ ਹੈ। ਇਹ “ਪਾਕ੍ਰਿਤ” ਜਾਂ ਮੂਲ ਸ਼ਬਦ ਇੱਕ ਸ਼ਬਦੀ ਜਾਂ 


ਬਹੁ-ਸ਼ਬਦੀ ਵੀ ਹੋ ਸਕਦੇ ਹਨ। ਪਿਛੇਤਰ ਜੁੜੇ ਹੋਏ ਮੂਲ ਸ਼ਬਦ ਨੂੰ “ਯੋਗਿਕ” ਆਖਿਆ ਜਾਂਦਾ ਹੈ। ਬਹੁ- 


: ਵਾਕਯਪਦੀਯ ਪਦ ਕਾਂਡ, ਪੰਨਾ-277 


35 


ਸ਼ਬਦੀ ਮੂਲ ਅਤੇ ਯੋਗਿਕ ਦੋਵੇਂ ਹੋ ਸਕਦੇ ਹਨ।ਭਾਵ ਮੂਲ ਪਿਛੇਤਰ ਰਹਿਤ ਰੂਪ ਹੈ ਅਤੇ ਯੋਗਿਕ ਪਿਛੇਤਰ 
ਸਹਿਤ ਹੁੰਦਾ ਹੈ। 

ਸੰਸਕ੍ਰਿਤ ਵਿਚ ਕਈ ਸ਼ਬਦ “ਅਵਿਉਤਪਤ” ਹਨ। ਉਨ੍ਹਾਂ ਵਿਚ ਕਿਸੇ “ਮੂਲ” ਤੇ ਪਿਛੇਤਰਾਂ ਦੀ 
ਕਲਪਨਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਹ ਆਪਣੇ ਵਿਸ਼ੇਸ਼ ਅਰਥ ਵਿਚ ਰੂੜ੍ਹ ਹੁੰਦੇ ਹਨ।ਰੂੜ੍ਹੀ “ਅਭਿਧਾ 
ਸ਼ਕਤੀ” ਦੀ ਹੀ ਪਹਿਲੀ ਕਿਸਮ ਹੈ,ਯੋਗਿਕ ਸ਼ਬਦਾਂ ਵਿਚ ਵੀ “ਆੰਵੈ” ਰੂੜ੍ਹ ਹੁੰਦੇ ਹਨ। ਭਾਰਤੀ ਵਿਆਕਰਨ 
ਸ਼ਾਸਤਰੀਆਂ ਦਾ ਵਿਚਾਰ ਹੈ ਕਿ “ਸਮੁਦਾਇ ਸ਼ਕਤੀ ਰੂੜ੍ਹੀ ਹੈਤਾਂ ਆਵੈ ਸ਼ਕਤੀ ਜੋੜ ਹੈ”। ਜਿਵੇਂ: 
“ਰਕਸਕ” ਸ਼ਬਦ ਵਿਚ ਦੋ ਅੱਵੈ ਹਨ-ਰਕਸ਼#“ਅਕ। ਪਹਿਲਾ ਆੱਵੈ ਧਾਤੂ ਰੂਪ ਹੈ, ਜਿਸ ਦਾ ਅਰਥ ਹੈ 
“ਰੱਖਿਆ”। ਦੂਜਾ ਆੱਵੈ “ਅਕ” ਪ੍ਰਤਿਐ ਰੂਪ ਹੈ ਜਿਸ ਦਾ ਅਰਥ “ਕਰਤਾ” ਹੈ। ਭਾਵ ਦੋਵੇਂ ਅੱਵੈ ਆਪਣੇ 
ਅਰਥ ਵਿਚ ਰੂੜ੍ਹ ਹਨ। ਇਸ ਤਰ੍ਹਾਂ ਰੂੜ੍ਹੀ ਦੁਆਰਾ ਅਰਥਾਂ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਨੂੰ “ਆਵੈ 
“ਮੂਲ” ਪ੍ਰਾਕ੍ਿਤੀ ਵਿਚ ਰੱਖਿਆ ਗਿਆ ਹੈ।ਪਾਣਿਨੀ ਨੇ ਇਨ੍ਹਾਂ ਸ਼ਬਦਾਂ ਦਾ ਅਸਤਿਤਵ ਸਵੀਕਾਰ ਕੀਤਾ 
ਹੈ।ਯਾਸਕ ਤੇ ਸ਼ਾਕਟਾਯਾਨ ਆਦਿ ਵਿਆਕਰਨ ਆਚਾਰੀਆਂ ਨੇ ਨਾਂਵ ਦੀ ਵਿਆਕਰਨਿਕ ਸ਼੍ਰੇਣੀ ਨੂੰ ਵੀ 
ਇਸ ਵਿਚ ਸ਼ਾਮਿਲ ਕੀਤਾ ਹੈ।ਪਰ ਪਾਣਿਨੀ ਦੁਆਰਾ ਉਕਤ ਰਿਸ਼ੀਆਂ ਦੇ ਮਤ ਦਾ ਖੰਡਨ ਕੀਤਾ ਗਿਆ 
ਹੈ।ਇਸ ਦਾ ਸਮਰਥਨ ਪਤੰਜਲੀ ਦੁਆਰਾ ਵੀ ਕੀਤਾ ਗਿਆ ਹੈ।“ 

“ਤਧਿੱਤ” ਅਤੇ “ਕ੍ਰਿਤ” ਪਿਛੇਤਰਾਂ ਦੇ ਜੋੜ ਦੁਆਰਾ ਅਨੇਕਾਂ ਸ਼ਬਦਾਂ ਦਾ ਨਿਰਮਾਣ ਕੀਤਾ ਜਾ 
ਸਕਦਾ ਹੈ। “ਅਸ਼ਟਾਧਿਆਈ” ਦੇ ਚੌਥੇ ਅਤੇ ਪੰਜਵੇ ਪਾਠਾਂ ਵਿਚ “ਤਧਿੱਤ ਵਿਧਾਨ” ਦਾ ਵਿਸਥਾਰ ਸਹਿਤ 
ਵਰਨਣ ਕੀਤਾ ਗਿਆ ਹੈ। ਤੀਜੇ ਪਾਠ ਵਿਚ ਵੀ “ਕ੍ਰਿਤ” ਪਿਛੇਤਰਾਂ ਦੀ ਪੂਰੀ ਸੂਚੀ ਦਿੱਤੀ ਗਈ ਹੈ। ਇਨ੍ਹਾਂ 
ਅਲੱਗ- ਅਲੱਗ ਪਿਛੇਤਰਾਂ ਦੇ ਜੁੜਨ ਨਾਲ ਨਵੇਂ ਬਣੇ ਸ਼ਬਦਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ 
ਹੈ।ਕਿਸੇ ਵੀ ਭਾਸ਼ਾ ਦੇ ਸ਼ਬਦ ਨਿਰਮਾਣ ਵਿਚ ਅਜਿਹੀ ਪ੍ਰਕਿਰਿਆ ਜ਼ਰੂਰੀ ਹੈ। 

ਪੁਰਾਤਨ ਵਿਆਕਰਨਾਂ ਵਿਚ ਇਸ ਦਾ ਵਾਦ ਵਿਵਾਦ ਵੀ ਮਿਲਦਾ ਹੈ।ਪਹਿਲੇ ਪਾਠ ਦੇ ਦੂਜੇ ਪਾਦ 
ਵਿਚ ਪਾਣਿਨੀ ਨੇ ਆਪਣੇ ਤੋਂ ਪੂਰਬਲੇ ਵਿਆਕਰਨਕਾਰਾਂ ਦੇ ਵਿਚਾਰਾਂ ਦਾ ਖੰਡਨ ਸੂਤਰ ਨੰ.(1-2-53, 54, 
55) ਵਿਚ ਕੀਤਾ ਹੈ। 
ਵਿਆਕਰਨ ਆਚਾਰੀਆ ਨੇ ਚੌਥੇ ਤਧਿੱਤ ਪਿਛੇਤਰ ਦੀ ਕਲਪਨਾ ਕਰਕੇ, ਫਿਰ ਉਸ ਦਾ ਲੋਪ ਕਰ ਦਿੱਤਾ। 
ਇਸ ਲੋਪ ਨੂੰ ਸੂਤਰ ਨੰ(-2-21) ਅਨੁਸਾਰ “ਲੁਪ” ਆਖਿਆ ਗਿਆ ਹੈ।ਇਸ 'ਲੁਪ” ਦੀ ਵਿਸ਼ੇਸ਼ਤਾ 
ਇਹ ਹੈ, ਕਿ ਲੋਪ ਤੋਂ ਬਾਅਦ ਸ਼ਬਦ ਦਾ ਲਿੰਗ ਅਤੇ ਵਚਨ, ਲੁਪਤ ਪਿਛੇਤਰ ਦੀ ਪ੍ਰਕ੍ਰਿਤੀ ਦੇ ਲਿੰਗ ਅਤੇ 
ਵਚਨ ਦੇ ਆਧਾਰ ਉਤੇ ਹੁੰਦੇ ਹਨ। “ਪੰਚਾਲ” ਕਬੀਲੇ ਦੇ ਖ਼ੱਤਰੀਆਂ ਦਾ ਨਿਵਾਸ ਸਥਾਨ, “ਪੰਚਾਲਹ” 
ਕਹਾਉਂਦਾ ਹੈ: 

੪ਚਾਲਨਾ /ਨੈਵਾਨੋ ਜਨਪਦਾ ਘੰਚਾਲਾਹਾ/ 


“ ਮਹਾਂਭਾਸ਼ਯ 1-3-2 


ਇਥੇ ਮੂਲ ਸ਼ਬਦ ਪੁਲਿੰਗ ਬਹੁ-ਵਚਨੀ ਰੂਪ ਵਿਚ ਹੈ। ਇਸ ਤਰ੍ਹਾਂ ਚੌਥੇ ਪਿਛੇਤਰ ਦਾ ਲੋਪ ਕਰਨ 
ਤੋਂ ਬਾਅਦ ਵੀ “ਜਨਪਦ” ਵਾਚੀ ਪੰਚਾਲ ਸ਼ਬਦ ਪੁਲਿੰਗ ਬਹੁ-ਵਚਨ ਹੀ ਰਹਿੰਦਾ ਹੈ।ਪਰ ਲਿੰਗ ਅਤੇ ਵਚਨ 
ਨੂੰ ਬਣਾਉਂਣ ਵਾਸਤੇ ਚੌਥੇ ਪਿਛੇਤਰ ਅਤੇ ਉਸ ਦਾ ਲੋਪ ਕਰਨ ਦੀ ਕਲਪਨਾ ਦੀ ਜ਼ਰੂਰਤ ਨਹੀ ਹੈ।ਜੇਕਰ 
“ਪੰਚਾਲ” ਦੇਸ਼ ਵਿਚ ਪੰਚਾਲ ਖ਼ੱਤਰੀਆਂ ਦਾ ਵਾਸਾ ਹੁੰਦਾ ਅਤੇ ਇਸ ਕਰਕੇ ਹੀ ਇਸ ਦੇਸ਼ ਦਾ ਨਾਂ (ਉਕਤ 
ਕਬੀਲੇ ਕਰਕੇ) ਪੈਂਦਾ ਤਾਂ ਐਸੀ ਵਿਉਤਪਤੀ ਠੀਕ ਮੰਨੀ ਜਾ ਸਕਦੀ ਸੀ। ਪਰੰਤੂ ਪੰਚਾਲ ਦੇਸ਼ ਦਾ ਨਾਂ ਰੂੜ੍ਹ 
ਹੈ।ਪੰਚਾਲ ਵਿਚ ਖੱਤਰੀਆਂ ਦਾ ਵਾਸ ਭਾਵੇਂ ਹੁੰਦਾ ਜਾਂ ਨਾ ਹੁੰਦਾ ਤਦ ਵੀ ਇਸ ਦਾ ਨਾਂ ਜਨ ਸਧਾਰਨ ਵਿਚ 
“ਪੰਚਾਲ” ਹੀ ਰਹਿਣਾ ਸੀ।ਰੂੜ੍ਹ ਸ਼ਬਦਾਂ ਵਿਚ ਕਿਸੇ ਪ੍ਰਕਾਰ ਦੀ ਵਿਉਤਪਤੀ ਦੀ ਕਲਪਨਾ ਕਰਨਾ ਠੀਕ 
ਨਹੀਂ। ਇਸ ਕਰਕੇ ਪਾਣਿਨੀ ਨੇ ਵਿਉਤਪਤੀ ਸੰਬੰਧੀ ਆਪਣਾ ਮਤ ਉਕਤ ਸੂਤਰਾਂ ਦੁਆਰਾ ਪੇਸ਼ ਕੀਤਾ 
ਹੈ। ਇਨ੍ਹਾਂ ਰੂੜ੍ਹ, ਮੂਲ ਜਾਂ ਅਣ-ਵਿਉਤੇ ਸ਼ਬਦਾਂ ਨੂੰ “ਪ੍ਰਾਤਿਪਦਿਕ” ਕਿਹਾ ਗਿਆ ਹੈ। ਜਿਹੜੇ ਸ਼ਬਦਾਂ ਦੀ 
ਵਿਉਤਪਤੀ ਹੁੰਦੀ ਹੈ, ਉਹ ਇਸ ਪਰਿਭਾਸ਼ਾ ਦੇ ਅੰਤਰਗਤ ਨਹੀਂ ਆਉਂਦੇ ਕਿਉਂਕਿ ਸੂਤਰ ਨੰ. (1-2-45) 
ਅਨੁਸਾਰ ਇਨ੍ਹਾਂ ਨੂੰ “ਅਪ੍ਰਤਿਐ” ਕਹਿਕੇ ਇੱਕ ਸ਼ਬਦ ਦੇ ਪਿਛੇਤਰ ਅਤੇ ਪਿਛੇਤਰ ਅੰਤਕ ਸ਼ਬਦਾਂ ਦਾ ਖੰਡਨ 
ਕੀਤਾ ਗਿਆ ਹੈ। ਸੂਤਰ ਨੰ. (2-2-46) ਅਨੁਸਾਰ ਵਿਉਤਪਤ ਸ਼ਬਦ ਪਿਛੇਤਰੀ ਹੁੰਦੇ ਹਨ ਅਤੇ ਉਨ੍ਹਾਂ ਦੀ 
ਪ੍ਰਾਤਿਪਦਿਕ ਸੰਗਿਆ ਨੂੰ ਸਿੱਧ ਕਰਨ ਵਾਸਤੇ ਦੂਜਾ ਨਿਯਮ ਬਣਾਇਆ ਗਿਆ ਹੈ। 

ਇਸ ਨਿਯਮ ਅਧੀਨ ਵਿਉਤਪਤ ਤਿੰਨ ਕਿਸਮ ਦੇ ਹੁੰਦੇ ਹਨ- (6) ਕਿਰਦੰਤ, (ਅ) ਤਧਿੱਤ ਅਤੇ 
(ਏ) ਸਮਾਸ। ਸੂਤਰ ਨੰ. (3-1-92) ਅਨੁਸਾਰ “ਕ੍ਰਿਤ” ਦੇ ਕੁਝ ਸਮੂਹਿਕ ਪਿਛੇਤਰਾਂ ਨੂੰ “ਕ੍ਰਿਤਤਿੰਗ” 
ਆਖਿਆ ਗਿਆ ਹੈ।ਇਹ ਪਿਛੇਤਰ ਧਾਤੂ ਤੋਂ ਬਾਅਦ ਜੁੜਦੇ ਹਨ ਅਤੇ ਅਸ਼ਟਾਧਿਆਈ ਦੇ ਤੀਸਰੇ ਪਾਠ 
ਵਿਚ ਇਨ੍ਹਾਂ ਪਿਛੇਤਰਾਂ ਦਾ ਵਿਧਾਨ ਪੇਸ਼ ਕੀਤਾ ਗਿਆ ਹੈ।ਕਰਤਾ, ਕਰਮ ਅਤੇ ਕਰਣ ਆਦਿ ਭਿੰਨ-ਭਿੰਨ 
ਅਰਥਾਂ ਵਿਚ “ਕ੍ਰਿਤ” ਪਿਛੇਤਰ ਅਹਿਮੀਅਤ ਰੱਖਦੇ ਹਨ। ਸੂਤਰ ਨੰ. (3-4-67, 3-4-70, 3-3-19, 
3-4-74, 3-3-73) ਆਦਿ ਵਿਚ “ਕ੍ਰਿਤ” ਪਿਛੇਤਰਾਂ ਦੇ ਸੰਦਰਭ ਵਿਚ ਚਰਚਾ ਕੀਤੀ ਗਈ ਹੈ। ਸੂਤਰ 
ਨੰ. (3-3-84,85) ਅਨੁਸਾਰ ਪਿਛੇਤਰੀ ਸ਼ਬਦ ਇਸਤਰੀ ਲਿੰਗ ਵੀ ਹੁੰਦੇ ਹਨ। ਜਿਵੇ; ਸ਼ਾਂਤੀ, ਮਤੀ ਅਤੇ 
ਬੁੱਧੀ ਆਦਿ। ਸੂਤਰ ਨੰ. (3-3-144) ਅਨੁਸਾਰ “ਕਤ” ਪਿਛੇਤਰੀ ਸ਼ਬਦ ਨਿਪੁੰਸਕ ਲਿੰਗ ਹੁੰਦੇ 
ਹਨ,ਜਿਵੇ;ਗਤਮ ਅਤੇ ਮਤਮ ਆਦਿ। ਇਸ ਅਰਥ ਵਿਚ ਇੱਕ ਹੋਰ ਪਿਛੇਤਰ “ਲਯੁਟ? ਵੀ ਹੈ, ਇਸਦਾ 
ਪ੍ਯੋਗਾਤਮਕ ਰੂਪ “ਅਨ” ਹੈ। ਇਸ ਪਿਛੇਤਰ ਵਾਲੇ ਸ਼ਬਦਾਂ ਨੂੰ ਵੀ ਨਿਪੁੰਸਕ ਲਿੰਗ ਦੀ ਸ਼੍ਰੇਣੀ ਵਿਚ ਰੱਖਿਆ 
ਜਾਂਦਾ ਹੈ, ਜਿਵੇ; ਗਮਨਮ, ਸ਼ਰਣਮ ਅਤੇ ਦਰਸ਼ਣਮ ਆਦਿ।ਕਈਆਂ ਥਾਂਵਾਂ ਉਪਰ ਕ੍ਰਿਤ ਪਿਛੇਤਰਾਂ 
ਦੁਆਰਾ “ਤਦੰਤ” ਸ਼ਬਦਾਂ ਦੇ ਲਿੰਗ ਦੀ ਸੂਚਨਾ ਦਿੱਤੀ ਗਈ ਹੈ।“ਅਸ਼ਟਾਧਿਆਈ” ਅਨੁਸਾਰ ਸ਼ਬਦ ਦਾ 
ਆਧਾਰਿਤ ਰਹਿੰਦਾ ਹੈ। ਇਸ ਸੰਦਰਭ ਵਿਚ ਪਤੰਜਲੀ ਨੇ ਲਿਖਿਆ ਹੈ ਕਿ ਲਿੰਗ ਸੰਬੰਧੀ ਨਿਯਮ ਬਣਾਉਣਾ 
ਵਿਅਰਥ ਹੈ, ਕਿਉਂਕਿ ਉਹ ਲੋਕ ਵਿਹਾਰ ਉਤੇ ਟਿਕਿਆ ਹੋਇਆ ਹੈ।? ਪਰ ਜਿਥੇ ਕੋਈ ਨਿਯਮ ਸਥਾਪਿਤ 
ਹੋ ਸਕੇ ਉਸਨੂੰ ਪੇਸ਼ ਕਰਨ ਵਿਚ ਕੋਈ ਬੁਰੀ ਗੱਲ ਨਹੀਂ' ਹੈ। 


37 


“ਮਹਾਂਸੰਗਿਆ” ਆਖਿਆ ਗਿਆ ਹੈ।ਸੂਤਰ ਨੰ (4-1-76) ਜੋ ਕਿ ਅਧਿਕਾਰ ਸੂਤਰ ਹੈ ਨੇ, ਇਸਦੇ 
ਵੀ ਤਧਿੱਤ ਦੇ ਅਧਿਕਾਰ ਵਿਚ ਹੀ ਆਉਂਦਾ ਹੈ। ਸੂਤਰ ਨੰ. (4-1-77) ਅਨੁਸਾਰ “ਯੁਵਨ” ਸ਼ਬਦ ਤੋਂ 
ਬਾਅਦ ਇਸਤਰੀ ਵਾਚਕ ਵਾਸਤੇ “ਤਿ” ਪਿਛੇਤਰ ਜੋੜਿਆ ਜਾਂਦਾ ਹੈ। ਇਸ ਪਿਛੇਤਰ ਦੁਆਰਾ “ਯੂਵਤੀ” 
ਰੂਪ ਦੀ ਸਿੱਧੀ ਹੁੰਦੀ ਹੈ, ਇਹ ਇਸਤਰੀ ਪ੍ਰਤਿਐ ਵੀ ਹੈ ਅਤੇ ਤਧਿੱਤ ਵੀ ਹੈ। ਤਧਿੱਤ ਪਿਛੇਤਰ ਵਿਕਾਰ 
ਆਦਿ ਅਨੇਕ ਅਰਥਾਂ ਵਿਚ ਵਰਤੇ ਜਾਂਦੇ ਹਨ। ਅਸ਼ਟਾਧਿਆਈ ਵਿਚ ਸੂਤਰ ਨੰ. (4-1-92, 4-3-134, 
4-2-69, 4-2-70, 5-1-19, 5-1-52 ਅਤੇ 5-2-12) ਵਿਚ ਕਈ ਤਰ੍ਹਾਂ ਦੇ ਅਰਥ ਵਿਸ਼ੇਸ਼ ਬਾਰੇ 
ਵਿਚਾਰ ਕੀਤਾ ਗਿਆ ਹੈ। ਚੌਥੇ ਅਤੇ ਪੰਜਵੇਂ ਅਧਿਆਇਆਂ ਵਿਚ ਬੇਸ਼ੁਮਾਰ ਤਧਿੱਤ ਪਿਛੇਤਰਾਂ ਦਾ ਵਿਧਾਨ 
ਪੇਸ਼ ਕੀਤਾ ਗਿਆ ਹੈ।ਤਧਿੱਤ ਵਿਚ ਕਈਆਂ ਥਾਵਾਂ ਉਪਰ ਪਿਛੇਤਰਾਂ ਦੇ ਆਧਾਰ ਉਤੇ ਸ਼ਬਦ ਦਾ ਲਿੰਗ 
ਬਣਾਇਆ ਜਾ ਸਕਦਾ ਹੈ।ਭਾਵ ਵਾਚਕ ਪਿਛੇਤਰ ਦੋ ਕਿਸਮਾਂ ਦੇ ਦੱਸੇ ਗਏ ਹਨ-“ਤਣ” ਅਤੇ 
“ਤਲ”। “ਤਣ” ਪਿਛੇਤਰ ਵਾਲੇ ਸ਼ਬਦ ਨਿਪੁੰਸਕ ਲਿੰਗ ਹੁੰਦੇ ਹਨ, ਜਿਵੇਂ? “ਵਿਧੁਤਮ”। “ਤਲ” ਪਿਛੇਤਰ 
ਵਾਲੇ ਸ਼ਬਦ ਇਸਤਰੀ ਲਿੰਗ ਦੀ ਸ਼੍ਰੇਣੀ ਵਿਚ ਆਉਂਦੇ ਹਨ, ਜਿਵੇਂ? ਮਾਨਵਤਾ, ਉਦਾਰਤਾ ਅਤੇ ਹੀਣਤਾ 


ਆਦਿ। ਤਧਿੱਤ ਪਿਛੇਤਰ ਹਮੇਸ਼ਾਂ ਪ੍ਰਾਤਿਪਦਿਕਾਂ ਨਾਲ ਅੰਕਿਤ ਹੁੰਦੇ ਹਨ। ਕਈ ਵਾਰ ਤਿਕੰਤ੍ ਸ਼ਬਦ ਵੀ 
ਤਧਿੱਤ ਅੰਤਕ ਹੋ ਕੇ ਪੂਰਨ ਰੂਪ ਵਿਚ ਪ੍ਰਾਤਿਪਦਿਕ ਬਣ ਜਾਂਦੇ ਹਨ। 


ਭਾਵੇਂ ਕਿ “ਤਿ” ਇਸਤਰੀ ਪ੍ਰਤਿਐ ਤੋਂ ਬਿਨਾ ਤਧਿੱਤ ਵੀ ਹੈ। ਪਰ ਬਾਕੀ ਇਸਤਰੀ ਪ੍ਰਤਿਐ 
ਤਧਿੱਤ ਅਧਿਕਾਰ ਸੂਤਰ ਤੋ' ਪਹਿਲਾਂ ਹੋਣ ਕਰਕੇ ਤਧਿੱਤ ਦੀ ਸ਼੍ਰੇਣੀ ਵਿਚ ਨਹੀਂ ਆ ਸਕਦੇ । ਸੂਤਰ ਨੰ. (4- 
1-4 ਤੇ 4-1-5) ਅਨੁਸਾਰ “ਟਾਪ” ਅਤੇ “ਛੀਂਪ” ਇਸਤਰੀ ਪ੍ਰਤਿਆਂ ਨੂੰ ਤਧਿੱਤ ਸਵੀਕਾਰ ਨਹੀ ਕੀਤਾ 
ਗਿਆ। ਇਸ ਤਰ੍ਹਾਂ “ਇਸਤਰੀ ਪ੍ਰਤਿਐ” ਨੂੰ “ਤਧਿੱਤ” ਤੋਂ ਵੱਖਰੇ ਰੂਪ ਵਿਚ ਰੱਖ ਕੇ ਪੇਸ਼ ਕੀਤਾ ਗਿਆ 
ਹੈ।ਪਰ ਇਥੇ ਇਹ ਸੁਆਲ ਧੈਦਾ ਹੋ ਜਾਂਦਾ ਹੈ ਕਿ, ਜਿਵੇਂ; ਰਮਾ, ਗੌਰੀ ਆਦਿ ਇਸਤਰੀ ਪ੍ਰਤਿਐ ਸ਼ਬਦ 
ਤਾਂ ਹਨ ਪਰ ਕੀ ਇਹ ਪ੍ਰਾਤਿਪਦਿਕ ਹਨ ਜਾਂ ਨਹੀਂ? ਜੇਕਰ ਪਿਛੇਤਰੀ ਹੋਣ ਦੇ ਕਾਰਨ ਸ਼ਬਦ ਪ੍ਰਾਤਿਪਦਿਕ 
ਅਸਵੀਕਾਰ ਨਹੀਂ ਕਰ ਸਕਦਾ। ਜੇਕਰ ਪ੍ਰਾਤਿਪਦਿਕ ਨਾ ਹੋਵੇ ਤਾਂ “ਸੁਪ” ਪਿਛੇਤਰ ਦੀ ਉਤਪਤੀ ਨਹੀਂ' ਹੋ 
ਸਕਦੀ। ਸੂਤਰ ਨੰ. (4-2-45) ਅਨੁਸਾਰ ਇਸਤੀ ਪ੍ਰਤਿਐ ਅੰਤਕ ਸ਼ਬਦ ਪ੍ਰਾਤਿਪਦਿਕ ਨਹੀ' ਬਣ ਸਕਦੇ 
ਲੱਗਦੇ ਹਨ। ਸੁਪ ਪਿਛੇਤਰ ਦੀ ਉਤਪਤੀ ਵਾਸਤੇ ਪ੍ਰਾਤਿਪਦਿਕ ਹੋਣਾ ਜ਼ਰੂਰੀ ਨਹੀਂ' ਹੈ। ਪ੍ਰਾਤਿਪਦਿਕ ਦੇ ਨਾ 
ਹੋਣ ਉਪਰ ਵੀ ਇਸਤਰੀ ਪ੍ਰਤਿਐ ਸ਼ਬਦਾਂ ਤੋਂ ਬਾਅਦ ਪਿਛੇਤਰ ਜੁੜ ਸਕਦੇ ਹਨ। ਧਾਤੂ ਅਤੇ ਪਿਛੇਤਰਾਂ ਨੂੰ 


ਛੱਡ ਕੇ ਬਾਕੀ ਸਾਰਥਿਕ ਸ਼ਬਦਾਂ ਨੂੰ “ਪ੍ਰਾਤਿਪਦਿਕ” ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਅਰਥਾਤ ਸ਼ਬਦ 
ਭੇਦ ਦੋ ਕਿਸਮ ਦੇ ਹਨ-1. ਪ੍ਰਾਤਿਪਦਿਕ, 2. ਧਾਤੂ | 

ਅਆੰਵੈ, ਪੜਨਾਂਵ ਤੇ ਵਿਸ਼ੇਸ਼ਣ ਵੀ ਪ੍ਰਾਤਿਪਦਿਕ ਹੀ ਹਨ। ਕਿਰਦੰਤ ਅਤੇ ਤਧਿੱਤ ਆਦਿ ਸ਼ਬਦ ਵੀ 
ਪਿਛੇਤਰੀ ਹੀ ਹਨ,ਇਨ੍ਹਾਂ ਦੀ ਪ੍ਰਾਤਿਪਦਿਕ ਸੰਗਿਆ ਵਾਸਤੇ ਵੀ ਪਾਣਿਨੀ ਨੇ ਨਿਯਮਿਤ ਸੂਤਰਾਂ ਦੀ ਰਚਨਾ 
ਕੀਤੀ ਹੈ।ਸੂਤਰ ਨੰ. (2-2-46) ਅਨੁਸਾਰ ਇਸਤਰੀ ਪ੍ਰਤਿਐ ਅੰਤਕ ਸ਼ਬਦਾਂ ਨੂੰ ਵੀ ਪ੍ਰਾਤਿਪਦਿਕ 
ਹਨ ਤੇ ਉਨ੍ਹਾਂ ਦੁਆਰਾ “ਸੁਬੰਤ” ਪਦਾਤਮਕ ਰੂਪਾਂ ਦੀ ਸਿਰਜਣਾ ਹੁੰਦੀ ਹੈ। ਇਨ੍ਹਾਂ ਤੋਂ ਮਗਰੋ' ਤਧਿੱਤ 
ਪਿਛੇਤਰ ਵੀ ਅੰਕਿਤ ਹੁੰਦੇ ਹਨ।ਭੱਟ ਦੀਕਸ਼ਿਤ (2017:35) ਅਨੁਸਾਰ ਸਮਾਸ ਦੀ ਸਿਰਜਣਾ ਵਿਚ ਵੀ 


(1990:48) ਅਨੁਸਾਰ, “ਇਸਤਰੀ ਪ੍ਰਤਿਐ ਅੰਤਕ ਸ਼ਬਦਾਂ ਨੂੰ ਪ੍ਰਾਤਿਪਦਿਕ ਮੰਨਣਾ ਉਚਿਤ ਹੈ”। 


ਤੀਸਰੇ ਵਰਗ ਵਿਚ ਸਮਾਸ ਆਉਂਦਾ ਹੈ। ਦੂਜੇ ਪਾਠ ਦੇ ਪਹਿਲੇ ਅਤੇ ਦੂਸਰੇ ਪਾਦਾਂ ਵਿਚ ਸਮਾਸੀ 
ਸ਼ਬਦਾਂ ਦਾ ਵਿਧਾਨ ਪੇਸ਼ ਕੀਤਾ ਗਿਆ ਹੈ। ਇਥੇ ਸਮਾਸ ਦੀਆ ਪੰਜ ਕਿਸਮਾਂ ਦਾ ਵਰਨਣ ਮਿਲਦਾ 
ਹੈ।ਕਈਆਂ ਸਮਾਸਾਂ ਦੇ ਅਖੀਰ ਵਿਚ ਤਧਿੱਤ ਪਿਛੇਤਰ ਦਾ ਵਿਧਾਨ ਵੀ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਨੂੰ 
“ਸਮਾਸ ਅੰਤ” ਕਿਹਾ ਗਿਆ ਹੈ।ਸੂਤਰ ਨੰ. (5-4-91) ਅਨੁਸਾਰ “ਰਾਜ” ਅੰਤਕ ਜੋ ਤੱਤਪੁਰਸ਼ ਸਮਾਸ 
ਹੁੰਦਾ ਹੈ, ਉਸਦੇ ਅਖੀਰ ਵਿਚ “ਟਚ? ਪਿਛੇਤਰ ਲਗਦਾ ਹੈ। ਇਸ ਵਿਚ ਸਿਰਫ਼ /ਅ/ ਬਾਕੀ ਬਚਦਾ 
ਹੈ। “ਰਾਜਨ” ਪ੍ਰਾਤਿਪਦਿਕ ਵਿਚ ਅੰਤਕ /ਨ/ ਹੈ ਪਰ ਤੱਤਪੁਰਸ਼ ਸਮਾਸ ਵਿਚ “ਟਚ? ਪਿਛੇਤਰ ਦੇ ਜੋੜਨ 
ਦੁਆਰਾ ਇਹ /ਅ/ ਅੰਤਕ ਬਣ ਜਾਂਦਾ ਹੈ, ਜਿਵੇਂ; “ਮਹਾਨ ਰਾਜਾ ਮਹਾਂਰਾਜ”। ਇਹ ਪੂਰਵ ਪਦ “ਮਹਤ” 
/ਤ/ ਅੰਤਕ ਹੈ। ਪਰ ਸੂਤਰ ਨੰ. (6-3-46) ਅਨੁਸਾਰ ਸਮਾਨਾਧਿਕਰਣ ਸਮਾਸ ਵਿਚ /ਅ/ ਅੰਤਕ ਬਣ 
ਜਾਂਦਾ ਹੈ। ਇਸ ਵਿਧੀ ਨੂੰ “ਸਮਾਸਾਸ਼੍ਯ” ਵਿਧੀ ਆਖਿਆ ਜਾਂਦਾ ਹੈ ਤੇ ਛੇਵੇਂ ਪਾਠ ਦੇ ਤੀਜੇ ਪਾਦ ਵਿਚ 
ਇਸਦਾ ਨਿਰੂਪਣ ਕੀਤਾ ਗਿਆ ਹੈ।ਸਮਾਸ ਦੀ ਬਣਤਰ ਵਿਚ ਵਿਭਕਤੀ ਦਾ ਲੋਪ ਹੋ ਜਾਂਦਾ ਹੈ।ਪਰ 
ਹੈ।ਇੱਕ ਇਕਾਈ ਦੇ ਰੂਪ ਵਿਚ ਹੋਣ ਕਰਕੇ ਇਨ੍ਹਾਂ ਵਿਚ ਤਧਿੱਤ ਪਿਛੇਤਰ ਲਗ ਸਕਦਾ ਹੈ ਜਾਂ ਕਿਸੇ ਦੂਜੇ 
ਸਮਾਸ ਵਿਚ ਇੱਕ ਘਟਕ ਦੇ ਰੂਪ ਵਿਚ ਉਸ ਦਾ ਪ੍ਰਵੇਸ਼ ਹੋ ਸਕਦਾ ਹੈ; ਇਹੋ “ਅਲੁਕ” ਸਮਾਸ ਦੀ 


ਸਵੀਕ੍ਰਿਤੀ ਦਾ ਮੁੱਖ ਕਾਰਨ ਹੈ। 


ਕਿਰਦੰਤ, ਤਧਿੱਤ ਅਤੇ ਸਮਾਸ ਇਹ ਤਿੰਨੋ ਕਿਸਮ ਦੇ ਪ੍ਰਾਤਿਪਦਿਕ ਆੰਵੈ ਹੋ ਸਕਦੇ ਹਨ। ਹਰੇਕ 
ਕਿਸਮ ਦੇ ਅੱਵਿਆਂ ਨੂੰ ਪ੍ਰਾਤਿਪਦਿਕ ਸਵੀਕਾਰ ਕੀਤਾ ਗਿਆ ਹੈ।ਆੱਵਿਆਂ ਤੋਂ ਬਾਅਦ “ਸੁਪ੍” ਪਿਛੇਤਰ 


੪੨4।੩-੭ 


ਲੱਗ ਸਕਦੇ ਹਨ ਪਰ “ਆੰਵੈ” ਦਾ ਅਰਥ ਇਸ ਪ੍ਰਕਾਰ ਦਾ ਹੈ ਕਿ ਉਸ ਵਿਚ ਲਿੰਗ ਅਤੇ ਕਾਰਕ ਦਾ 
ਸੰਯੋਗ ਨਹੀਂ ਹੋ ਸਕਦਾ। ਵਚਨ ਅਤੇ ਦੂਜੀ ਵਿਭਕਤੀ ਦਾ ਜੋੜ ਵੀ ਆੱਵੈ ਵਿਚ ਸੰਭਵ ਨਹੀ ਹੈ। ਇਸ ਵਿਚ 
ਪ੍ਰਥਮ ਵਿਭਕਤੀ ਤੇ ਇਕ ਵਚਨ ਦਾ ਸੰਯੋਗ ਅਵੱਸ਼ ਹੁੰਦਾ ਹੈ।ਇਸ ਨੂੰ ਪਦ ਸਿੱਧੀ ਵਾਸਤੇ ਜ਼ਰੂਰੀ ਮੰਨਿਆ 


39 


ਗਿਆ ਹੈ।ਅੱਵਿਆ ਨੂੰ ਆਮ ਕਰਕੇ “ਲੁਪਤ-ਵਿਭਕਤੀ” ਅਰਥ ਸਵੀਕਾਰ ਕੀਤਾ ਜਾਦਾ ਹੈ।ਇਸ ਤਰ੍ਹਾਂ 
ਪਾਣਿਨੀ ਵਿਆਕਰਨ ਵਿਚ ਦੋ ਕਿਸਮ ਦੇ ਸ਼ਬਦ ਭੇਦ ਹਨ-ਧਾਤੂ ਅਤੇ ਪ੍ਰਾਤਿਪਦਿਕ। 
2.6.1.1 ਇਸਤਰੀ ਪ੍ਰਤਿਐ 

ਪੁਰਸ਼-ਇਸਤਰੀ ਜੁੱਟ ਵਾਲੀਆਂ ਨਾਂਵ-ਸੰਗਿਆਵਾਂ ਵਿਚ ਪੁਲਿੰਗ ਤੋਂ ਇਸਤਰੀ ਲਿੰਗ ਬਣਾਉਣ 
ਵਾਲੇ ਪਿਛੇਤਰਾਂ ਨੂੰ ਇਸਤਰੀ ਪ੍ਰਤਿਐ ਕਿਹਾ ਗਿਆ ਹੈ। ਇਹਨਾਂ ਵਿਚ ਮੁੱਖ ਰੂਪ ਵਿਚ- “ਟਾਪ`(ਆ), 
“ਛੀਂਪ”(ਈ) ਅਤੇ ਬੀਂਸ਼[ਈ) ਹਨ। 

ਟਾਪ (ਆ): ਸੂਤਰ ਨੰ. (4-4-4) ਅਨੁਸਾਰ /ਅ/ ਅੰਤਕ ਸ਼ਬਦਾਂ ਤੋਂ ਅੱਗੇ ਇਸਤਰੀ ਲਿੰਗ 
ਬਣਾਉਣ ਵਾਸਤੇ “ਆ” ਨੂੰ ਜੋੜਿਆ ਜਾਂਦਾ ਹੈ; ਸੇਵਕ ਆ= ਸੇਵਕਾ, ਬਾਲ“ ਆ= ਬਾਲਾ, ਅਜ“ ਆ= 
ਅਜਾ (ਬੱਕਰੀ) 

ਸੂਤਰ ਨੰ. (7-3-44) ਅਨੁਸਾਰ ਜੇਕਰ ਟਾਪ ਪਿਛੇਤਰ ਜੋੜਨ ਤੋਂ ਪਹਿਲਾਂ ਸ਼ਬਦ ਰੂਪ “ਕ” 
ਅੰਤਕ ਹੋਵੇ ਅਤੇ ਉਸਤੋ' ਪਹਿਲਾ ਵਰਨ /ਅ/ ਹੋਵੇ ਤਾਂ ਇਸ /ਅ/ ਦੇ ਥਾਂ ਤੇ #ਇ/ ਤਬਦੀਲ ਹੋ ਜਾਂਦਾ ਹੈ। 
ਪਰ ਵਿਧਾਨ ਤਾਂ ਹੀ ਕਾਰਗਰ ਸਾਬਿਤ ਹੋਵੇਗਾ ਕਿ /ਕ/ ਪਿਛੇਤਰ ਵਿਚ ਵਿਚਰਦਾ ਹੋਵੇ ਅਤੇ /ਆ/ ਤੋਂ 
ਪਹਿਲਾਂ “ਸੁਪ੍` ਪਿਛੇਤਰ ਨਾ ਲੱਗਿਆ ਹੋਵੇ। ਜਿਵੇ: ਮੂਸ਼ਿਕ ਆ= ਮੂਸ਼ਿਕਾ, ਪਾਚਿਕ#“ ਆ= ਪਾਚਿਕਾ 

ਬੀਂਪ (ਈ): ਸੂਤਰ ਨੰ. (4-1-5) ਅਨੁਸਾਰ #ਰੀ/ ਅੰਤਕ ਅਤੇ #ਨ# ਅੰਤਕ ਪੁਲਿੰਗ ਸ਼ਬਦਾਂ ਤੋਂ 
ਇਸਤਰੀ ਲਿੰਗ ਬਣਾਉਣ ਵਾਸਤੇ ਇਸ ਪਿਛੇਤਰ ਦੀ ਵਰਤੋਂ ਹੁੰਦੀ ਹੈ। ਜਿਵੇਂ :ਦਾਤ੍ਰ- ਈ= ਦਾਤ੍ਰੀ। /ਨ/ 
ਅੰਤਕ ਸ਼ਬਦਾਂ ਵਿਚ ; ਮਨੋਹਰਨ% ਈ= ਮਨੋਹਰਨੀ, ਕਰਨ ਈ =ਕਰਨੀ। ਸੂਤਰ ਨੰ. (4-1-20) 
ਅਨੁਸਾਰ ਇਹ ਵਿਧਾਨ ਪੇਸ਼ ਕੀਤਾ ਗਿਆ ਹੈ ਕਿ ਪਹਿਲੀ ਅਵਸਥਾ ਦਾ ਬੋਧ ਕਰਾਉਣ ਵਾਲੇ ਸ਼ਬਦਾਂ ਵਿਚ 
/ਈ/ ਪਿਛੇਤਰ ਲਗਦਾ ਹੈ। ਜਿਵੇਂ? ਕੁਮਾਰ-ਈ= ਕੁਮਾਰੀ,ਕਿਸ਼ੋਰ-ਈ= ਕਿਸ਼ੋਰੀ ਆਦਿ 

ਛੀਂਸ਼ (ਈ): ਸੂਤਰ ਨੰ. (4-1-41) ਅਨੁਸਾਰ 'ਸ਼ਿਤ” (ਨਚਾਰ, ਰਾਹੀ ਆਦਿ) ਸ਼ਬਦਾਂ `ਤੇ 
ਲਿੰਗ ਬਣਾਉਣ ਵਾਸਤੇ ਇਸ ਪਿਛੇਤਰ ਦੀ ਵਰਤੋਂ ਹੁੰਦੀ ਹੈ। ਜਿਵੇਂ: ਸੁੰਦਰ ਈ= ਸੁੰਦਰੀ, ਪਿਤਾਮਾ- ਈ 
= ਪਿਤਾਮਹੀ, ਨਟਈ= ਨਟੀ ਆਦਿ। 

ਪੁਲਿੰਗ ਸ਼ਬਦਾਂ ਤੋਂ ਇਸਤਰੀ ਲਿੰਗ ਬਣਾਉਣ ਵਾਸਤੇ ਬੀਂਸ਼ ਪਿਛੇਤਰ ਦੀ ਵਰਤੋਂ ਹੁੰਦੀ ਹੈ। ਪਰ 
ਜਿਹੜੇ ਸਬਦਾਂ ਦੇ ਅੰਤ ਵਿਚ “ਪਾਲਕ” ਸ਼ਬਦ ਹੋਵੇ ਉਥੇ ਇਹ ਵਿਧਾਨ ਕਾਰਜ ਨਹੀਂ ਕਰਦਾ।? ਇਸ 
ਵਿਧਾਨ ਦੇ ਮੁਤਾਬਿਕ ਗੋਪਈ ਜੋੜ ਕੇ “ਗੋਪੀ” ਸ਼ਬਦ ਤਾਂ ਬਣ ਜਾਵੇਗਾ ਪਰੰਤੂ “ਗੋਪਾਲਕ” ਤੋਂ “ਈ” ਜੋੜ 
ਕੇ ਨਿਰਮਿਤ ਹੋਇਆ ਰੂਪ “ਗੋਪਾਲਕੀ” ਅਸ਼ੁੱਧ ਹੀ ਹੋਵੇਗਾ। ਇਸ ਦਾ ਸ਼ੁੱਧ ਰੂਪ “ਗੋਪਾਲਿਕਾ” ਹੀ ਸਿੱਧ 
ਹੋਵੇਗਾ। ਜਾਤੀ ਵਾਚਕ /ਅ/ ਅੰਤਕ ਸ਼ਬਦਾਂ, ਜਿੰਨ੍ਹਾਂ ਦੀ “ਉਪਧਾ” #/ਯ/ ਨਾ ਹੋਵੇ, ਨੂੰ ਇਸਤਰੀ ਲਿੰਗ 
ਬਣਾਉਣ ਵਾਸਤੇ ਵੀ ਬੀਂਸ਼ ਪਿਛੇਤਰ ਵਰਤਿਆ ਜਾਂਦਾ ਹੈ। ਜਿਵੇਂ; ਬ੍ਰਾਹਮਣ-ਈ = ਬ੍ਰਾਹਮਣੀ, ਸਿੰਘਈ = 
ਸਿੰਘਣੀ। 


5 ਵਾਰਤਕ, 3-1 


40 


ਅਧਿਕਾਰ ਸੂਤਰ ਨੰ.(4-1-3) ਤੋਂ ਸੂਤਰ ਨੰ. (4-1-77) ਤੱਕ _ਗੁਣਵਾਚੀ ਸ਼ਬਦਾਂ, ਲੋਪ ਦੇ 
ਕੀਤੀ ਗਈ ਹੈ। 
2.6.1.2 ਸਮਾਸ ਵਿਧਾਨ 
ਅਸ਼ਟਾਧਿਆਈ ਦੇ ਦੂਸਰੇ ਪਾਠ ਦੇ ਪਹਿਲੇ, ਦੂਸਰੇ ਅਤੇ ਚੌਥੇ _ਪਾਦਾਂ ਵਿਚ ਸਮਾਸ ਨੂੰ 
“ਪ੍ਰਾਤਿਪਦਿਕਾਂ” ਦੀ ਸ਼੍ਰੇਣੀ ਵਿਚ ਰੱਖਕੇ ਵਿਚਾਰਿਆ ਗਿਆ ਹੈ।ਪਾਣਿਨੀ ਨੇ ਸਮਾਸ ਦੇ ਪੰਜ ਭੇਦਾਂ-ਕੇਵਲ 
ਹੈ। 
1.ਕੇਵਲ ਸਮਾਸ 
ਸੂਤਰ ਨੰ. (2-4-40) ਅਨੁਸਾਰ ਇਸ ਸਮਾਸ ਵਿਚ ਸੁਬੰਤ ਪਦਾਂ ਦਾ ਆਪੇ ਵਿਚ ਮੇਲ ਹੁੰਦਾ ਹੈ 
ਅਤੇ ਇਥੇ ਵੱਖ-ਵੱਖ ਪਦਾਰਥਾਂ ਦੀ ਇੱਕ ਸਾਥ ਸ਼ਮੂਲੀਅਤ ਹੁੰਦੀ ਹੈ: 
ਰਾਜ” ਪੁਰਸ਼= ਰਾਜਪੁਰਸ਼ 
ਦੀ 
2. ਆੰਵੈਯਭਾਵੀ ਸਮਾਸ 
ਅਧਿਕਾਰ ਸੂਤਰ ਨੰ.(2-1-5) ਅਨੁਸਾਰ ਉਹ ਸਾਰੇ ਆਵੈ ਜੋ ਇਸ ਸੂਤਰ ਦੇ ਅਧਿਕਾਰ ਵਿਚ 
ਆਉਂਦੇ ਹਨ, ਸਮਾਸ ਬਣ ਜਾਂਦੇ ਹਨ। ਪੇਸ਼ਲ ਦੇਵ(2002:05) ਅਨੁਸਾਰ, “ਇਸ ਸਮਾਸ ਵਿਚ ਅੰਢੈ 
ਸ਼ਬਦ ਪਹਿਲਾਂ ਆਉਂਦਾ ਹੈ ਤੇ ਸਮਾਸੀਕਰਨ ਦੀ ਪ੍ਰਕ੍ਰਿਆ ਤੋ ਬਾਅਦ ਪੂਰਾ ਘੜਿਆ ਸ਼ਬਦ ਸੁਤੰਤਰ ਅੱਵੈ 
ਬਣ ਜਾਂਦਾ ਹੈ”। ਸੂਤਰ ਨੰ. (2-1-3) ਅਨੁਸਾਰ ਵਿਭਕਤੀ ਨੇੜਤਾ, ਸਮ੍ਰਿਧੀ ਦਾ ਨਾਸ਼, ਅਰਥ ਭਾਵ, 
ਅਰਥਾਂ ਵਿਚ ਵਰਤਮਾਨ ਆਵੈ ਦਾ ਸੁਬੰਤ ਪਦ ਨਾਲ ਜੋ ਸਮਾਸ ਬਣਦਾ ਹੈ, ਉਸ ਨੂੰ “ਆੱਵੈਯਭਾਵੀ” ਸਮਾਸ 
ਦੀ ਸ਼੍ਰੇਣੀ ਵਿਚ ਲਿਆ ਜਾਂਦਾ ਹੈ। ਜਿਵੇਂ: 
ਉਪ”ਕ੍ਰਿਸ਼ਣਮ= ਉਪ ਕ੍ਰਿਸ਼ਣਮ 


3 ਤੱਤਪੁਰਸ਼ ਸਮਾਸ 
ਇਸ ਸਮਾਸ ਵਿਚ ਪਹਿਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਅਤੇ ਦੂਸਰਾ ਵਿਸ਼ੇਸ਼ਯ। ਇਸ ਸਮਾਸ ਵਿਚ 
ਇਹੋ ਵਿਸ਼ੇਸ਼ਯ ਪਦ ਦੀ ਹੀ ਪ੍ਰਧਾਨਤਾ ਹੁੰਦੀ ਹੈ।ਜਿਵੇਂ: ਰਾਜ ਪੁਰਸ਼= ਰਾਜਪੁਰਸ਼। ਇਥੇ “ਰਾਜ” ਸ਼ਬਦ 


“ਪੁਰਸ਼? ਦਾ ਵਿਸ਼ੇਸ਼ਣ ਹੈ। ਵਿਭਿੰਨ ਅਤੇ ਸਮਾਨ ਵਿਭਕਤੀਆਂ ਦੇ ਆਧਾਰ ਉਪਰ ਇਸ ਦੀਆਂ ਹੇਠਾਂ 
ਲਿਖੀਆਂ ਕਿਸਮਾਂ ਹਨ: 


431 


(ਉ) ਵਯਾਧਿਕਰਣ 

ਵੱਖ-ਵੱਖ ਵਿਭਕਤੀਆਂ ਦੇ ਆਧਾਰ ਉਤੇ ਇਸਦੇ ਛੇ ਭੇਦ-'ਦੁਵਿਤੀਆ ਤੱਤਪੁਰਸ਼”, “ਤਰ ਤੀਆ 
ਹਨ। 
1. ਦੁਵਿਤੀਆ ਤੱਤਪੁਰਸ਼ 

ਸੂਤਰ ਨੰ. (2-7-24)(2-2-4)(2-7-28) ਅਤੇ (2-7-29) ਅਨੁਸਾਰ ਜਦ ਸਮਾਸ ਦਾ 
ਜਾਂਦਾ ਹੈ। 
2. ਤ੍ਰਤੀਆ ਤੱਤਪੁਰਸ਼ 

#ਤਾਰਾ ਨੰ. (2-7-32),(2-7-37) ਅਤੇ (2-7-347 ਅਨੁਸਾਰ ਜਿਸ ਸਮੇਂ ਤੱਤਪੁਰਸ਼ ਸਮਾਸ ਦਾ 
ਹੈ। 
3. ਚਤੁਰਥੀ ਤੱਤਪੁਰਸ਼ 

ਸੂਤਰ ਨੰ. (2-1-36) ਅਨੁਸਾਰ ਜਿਸ ਸਮੇਂ`ਤੱਤਪੁਰਸ਼ ਸਮਾਸ ਦਾ ਪਹਿਲਾ ਸ਼ਬਦ ਚੌਥੀ 
4. ਪੰਚਮੀ ਤੱਤਪੁਰਸ਼ 

ਸੂਤਰ ਨੰ. (2-1-37 ਤੇ 38) ਅਨੁਸਾਰ ਜਦੋਂ _ਤੱਤਪੁਰਸ਼ ਸਮਾਸ ਦਾ ਪਹਿਲਾ ਸ਼ਬਦ ਪੰਜਵੀ' 
ਵਿਭਕਤੀ ਯੁਕਤ ਹੁੰਦਾ ਹੈ ਤਾਂ ਇਸ ਸਮਾਸ ਦਾ ਵਿਧਾਨ ਹੁੰਦਾ ਹੈ। 
5. ਸ਼ਸ਼ਠੀ ਤੱਤਪੁਰਸ਼ 

ਸੂਤਰ ਨੰ. (2-2-75) (2-2-6੭ ('2-2-9) (2-2-70% (2-2-77) ਅਤੇ (2-2-72) 
ਆਖਿਆ ਜਾਂਦਾ ਹੈ। 
6. ਸਪਤਮੀ ਤੱਤਪੁਰਸ਼: 

('2-7-4#69) (2-7-#77 ਅਤੇ (2-7-#77 ਅਨੁਸਾਰ ਜਿਸ ਸਮਾਸੀ ਸ਼ਬਦ ਦਾ ਪਹਿਲਾ ਸ਼ਬਦ 

(ਅ) ਸਮਾਨਾਧਿਕਰਣ (ਕਰਮਧਾਰਯ) ਤੱਤਪੁਰਸ਼ ਸਮਾਸ 

ਸੂਤਰ ਨੰ. (1-2-42) ਅਨੁਸਾਰ, ਐਸਾ ਤੱਤਪੁਰਸ਼ ਸਮਾਸ ਜਿਸ ਵਿਚ ਪਹਿਲਾ ਸ਼ਬਦ ਦੂਜੇ ਸ਼ਬਦ 
ਦਾ ਵਿਸ਼ੇਸ਼ਣ ਹੋਵੇ, ਨੂੰ “ਸਮਾਨਾਧਿਕਰਣ” ਜਾਂ “ਕਰਮਧਾਰਯ” ਸਮਾਸ ਆਖਿਆ ਗਿਆ ਹੈ, ਜਿਵੇਂ:- 


ਕਾਲਾ-ਸੱਪ=ਕਾਲਾਸੱਪ 


42 


ਸੂਤਰ ਨੰ. (2-1-57) ਅਨੁਸਾਰ ਜੇਕਰ ਪਹਿਲਾ ਪਦ ਵਿਸ਼ੇਸ਼ਣ ਅਤੇ ਦੂਜਾ ਵਿਸ਼ੇਸ਼ ਹੋਵੇ ਤਾਂ 
ਸੂਤਰ (2-1-64) ਅਨੁਸਾਰ ਜਦ ਕੁ ਸ਼ਬਦ ਦੀ ਹੀਣ ਅਰਥਾਂ ਵਿਚ ਅਗੇਤਰ ਵਜੋਂ ਵਰਤੋਂ ਹੁੰਦੀ ਹੈ ਤੇ 
1 ਦਿਗੁ ਸਮਾਸ 
ਸੂਤਰ ਨੰ.(2-1-32) ਅਨੁਸਾਰ ਇਸ ਵਿਚ ਪਹਿਲਾ ਸ਼ਬਦ ਸੰਖਿਆਵਾਚੀ ਅਤੇ ਦੂਸਰਾ ਨਾਂਵ 
ਹੁੰਦਾ ਹੈ। ਇਹ ਕਰਮਧਾਰਯ ਸਮਾਸ ਦਾ ਇੱਕ ਭੇਦ ਹੈ।ਇਸ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ: 
ਤ੍ਰਿਲੋਕ-ਤਿੰਨ ਲੋਕ 
ਪੰਚਗਵੈ-ਗਾਂ ਤੋਂ ਪ੍ਰਾਪਤ ਪੰਜ ਪਦਾਰਥ 
ਸ਼ਪਤਸ਼ਤੀ-ਸੱਤ ਸ਼ਲੋਕ 
ਸੂਤਰ ਨੰ. (2-7-55%, (2-7-56), (7-#-67) (3-7-62) ਦੁਆਰਾ “ਸਮਾਨਾਧਿਕਰਣ” 
ਦੇ ਹੋਰ ਭੇਦਾਂ-ਉਪਮਾਨ ਪੂਰਵ ਪਦ ਕਰਮਧਾਰਯ ,ਉਪਮਾਨ ਉੱਤਰ ਪਦ ਕਰਮਧਾਰਯ,ਵਿਸ਼ੇਸ਼ਣੌਭਯ ਪਦ 
ਕਰਮਧਾਰਯ ਬਾਰੇ ਚਰਚਾ ਕੀਤੀ ਹੈ। 
4. ਬਹੁਵੀਹ ਸਮਾਸ 
ਸੂਤਰ ਨੰ (2-2-24) ਅਨੁਸਾਰ ਇਸ ਸਮਾਸ ਵਿਚ ਪੂਰਵ ਅਤੇ ਉੱਤਰ ਦੋਵਾਂ ਪਦਾਂ ਵਿਚੋਂ ਕੋਈ 
ਵੀ ਅਰਥ ਪ੍ਰਧਾਨਤਾ ਨਹੀਂ ਰੱਖਦਾ। ਇਸ ਸਮਾਸ ਵਿਚ ਸਮਾਸੀ ਪਦ ਭਿੰਨ ਭਿੰਨ ਅਰਥ ਪ੍ਰ ਦਾਨ ਕਰਦੇ 
ਹਨ। ਕਿਸੇ ਹੋਰ ਪਦ ਦਾ ਅਰਥ ਪ੍ਰਧਾਨ ਹੋਣ ਕਰਕੇ ਇਸ ਸਮਾਸ ਦਾ ਵਚਨ ਅਤੇ ਲਿੰਗ ਵੀ ਉਹੀ ਹੁੰਦਾ 
ਹੈ,ਜਿਹੜਾ ਕਿ ਕਿਸੇ ਦੂਜੇ ਸੰਬੰਧਿਤ ਪਦ ਦਾ ਹੋਵੇ; ਜਿਵੇਂ: ਪੀਤਾਂਬਰ । ਸਮਾਸ ਹੋਣ ਦੇ ਬਾਵਜ਼ੂਦ ਵੀ ਇਥੇ 
“ਪੀਲੇ” ਸ਼ਬਦ ਦੀ ਪ੍ਰਧਾਨਤਾ ਨਹੀਂ ਹੈ,ਪਰੰਤੂ ਹੋਰ ਪਦ ਕ੍ਰਿਸ਼ਨ” ਦਾ ਅਰਥ ਇਥੇ ਪ੍ਰਧਾਨਤਾ ਸਥਾਪਿਤ ਕਰ 
ਗਿਆ ਹੈ। 
5. ਦਵੰਦ ਸਮਾਸ 
ਸੂਤਰ ਨੰ. (2-2-21) ਅਨੁਸਾਰ,ਜਿਸ ਸਮਾਸ ਵਿਚ ਦੋਵੇਂ ਪਦਾਂ ਦੇ ਅਰਥ ਪ੍ਰਧਾਨ ਹੋਣ ਉਹ 
“ਦਵੰਦ” ਸਮਾਸ ਹੁੰਦਾ ਹੈ। ਦਵੰਦ ਸਮਾਸ ਦੇ ਤਿੰਨ ਭੇਦ-ਇਤਰੇਤਰ ਦੁਵੰਦ,ਸਮਾਹਾਰ ਦਵੰਦ ਅਤੇ ਏਕਸ਼ੇਸ਼ 
ਦਵੰਦ ਹਨ। 
1.ਇਤਰੇਤਰ ਦਵੰਦ: ਸੂਤਰ ਨੰ.(6-3-25 ਤੇ 2-4-26) ਅਨੁਸਾਰ ਦਵੰਦ ਸਮਾਸ ਵਿਚ ਵਰਤੇ 
ਦੋਵੇਂ ਨਾਂਵ ਸ਼ਬਦ ਆਪਣੀ ਆਪਣੀ ਸਾਰਥਿਕਤਾ ਕਾਇਮ ਰੱਖਦੇ ਹਨ।ਜਦੋਂ ਦੋ ਸ਼ਬਦ ਹੋਣ ਤਾਂ ਦੋ-ਵਚਨ 
ਵਿਚ ਅਤੇ ਜੇਕਰ ਜ਼ਿਆਦਾ ਸ਼ਬਦ ਹੋਣ ਤਾਂ ਬਹੁ-ਵਚਨੀ ਰੂਪ ਬਣਦਾ ਹੈ। ਜਿਵੇਂ; ਖੁਸ਼ੀ-ਗਮੀਂ ਆਦਿ। 
2. ਸਮਾਹਾਰ ਦਵੰਦ:ਸੂਤਰ ਨੰ. (2-4-3,7,8.,12) ਅਨੁਸਾਰ ਜੇਕਰ ਦਵੰਦ ਸਮਾਸ ਵਿਚ “ਚ” 


43 


ਦਵੰਦ ਹੁੰਦਾ ਹੈ। ਇਹ ਸਮਾਸ ਹਮੇਸ਼ਾ ਨਿਪੁੰਸਕ ਲਿੰਗ ਦੇ ਇੱਕ ਵਚਨ ਵਿਚ ਹੁੰਦਾ ਹੈ। ਜਿਵੇਂ: ਪਾਣੀਚ ਪਾਦੋ 
ਚ = ਪਾਣੀਪਾਦਮ। 

3. ਏਕਾਸ਼ੇਸ਼ ਦਵੰਦ: ਸੂਤਰ ਨੰ.(2-4-14) ਅਨੁਸਾਰ ਜਦ ਦੋ ਜਾਂ ਜ਼ਿਆਦਾ ਸ਼ਬਦਾਂ ਦੇ ਦਵੰਦ 
ਸਮਾਸ ਵਿਚ ਇੱਕ ਸ਼ਬਦ ਹੀ ਬਾਕੀ ਰਹਿ ਕੇ ਉਪਣੀ ਸਾਰਥਿਕਤਾ ਕਾਇਮ ਕਰਦਾ ਹੈ ਤਾਂ ਉਸ ਨੂੰ 
“ਏਕਾਸ਼ੇਸ ਦਵੰਦ ਆਖਿਆ ਜਾਦਾ ਹੈ। ਜਿਵੇਂ: ਮਾਤਾ ਚ ਪਿਤਰਾ ਚ=ਪਿਤਰੋ। 
2.6.1.3 ਤਧਿੱਤ 

ਸੂਤਰ ਨੰ. (4-1-82,84) ਅਨੁਸਾਰ ਇੱਕ ਅਜਿਹਾ ਪਿਛੇਤਰ ਹੈ ਜਿਸ ਨੂੰ ਨਾਂਵ ਸ਼ਬਦ ਦੇ ਅੰਤ 
ਵਿਚ ਲਗਾਕੇ ਭਾਵ ਵਾਚਕ ਨਾਂਵ ਜਾਂ ਵਿਸ਼ੇਸ਼ਣ ਬਣਾਇਆ ਜਾਂਦਾ ਹੈ। ਤ੍ਰਿਪਾਠੀ (ਉਹੀ:348) ਅਨੁਸਾਰ 
ਤਧਿੱਤ ਪਿਛੇਤਰਾਂ ਦਾ ਜੋੜ ਅਕਸਰ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣੀ ਸ਼ਬਦਾਂ ਨਾਲ ਹੁੰਦਾ ਹੈ। ਇਹ ਪੰਜ 
ਕਿਸਮ ਦੇ ਹੁੰਦੇ ਹਨ: 

ਉ ਅਪਤਿਆਵਾਚਕ: ਇਸ ਤਧਿੱਤ ਦੁਆਰਾ ਨਾਂਵ ਸ਼ਬਦ ਤੋਂ ਪਹਿਲਾਂ ਆਏ ਸਵਰ ਵਿਚ ਵਿਧੀ ਕੀਤੀ 
ਜਾਂਦੀ ਹੈ ਅਤੇ ਅੰਤ ਵਿਚ “ਈ” ਪਿਛੇਤਰ ਅੰਕਿਤ ਕੀਤਾ ਜਾਂਦਾ ਹੈ।ਜਿਵੇਂ; ਸ਼ਿਵ ਤੋਂ' ਸ਼ੈਵ, ਵਿਸ਼ਣੂ ਤੋਂ 
ਵੈਸ਼ਨਵ ਅਤੇ ਰਾਮਾਨੰਦ ਤੋਂ ਰਾਮਾਨੰਦੀ ਆਦਿ ਸ਼ਬਦ ਰੂਪ ਬਣਦੇ ਹਨ। 

ਅ ਕਰਤਰੀਵਾਚਕ: ਜਿਸ ਤੋਂ ਕਰਮ ਦੇ ਕਰਤਾ ਹੋਣ ਦਾ ਬੋਧ ਪ੍ਰਾਪਤ ਹੋਵੇ ਉਸ ਨੂੰ ਕਰਤੀ ਵਾਚਕ ਤਧਿੱਤ 
ਪਿਛੇਤਰ ਆਖਿਆ ਜਾਂਦਾ ਹੈ। ਇਸ ਵਿਚ “ਵਾਲਾ” “ਹਾਰਾ” ਜਾਂ ਫਿਰ ਇਨ੍ਹਾਂ ਦੇ ਸਮਾਨਾਰਥਕ ਕੋਈ ਹੋਰ 
ਲੱਕੜਹਾਰਾ ਆਦਿ। 

ਏ ਭਾਵਵਾਚਕ: ਇਸ ਤਧਿੱਤ ਤੋਂ ਕਿਸੇ ਭਾਵ ਦਾ ਬੋਧ ਹੁੰਦਾ ਹੈ।ਇਸ ਵਿਚ; ਆਈ, ਈ, ਤਵ, ਤਾ, ਪਣ, 
ਵਾ, ਵਟ ਅਤੇ ਹਟ ਆਦਿ ਪਿਛੇਤਰ ਜੁੜਦੇ ਹਨ। ਜਿਵੇਂ? ਉਚੇ ਤੋਂ ਉਚਾਈ, ਵਿਅਕਤੀ ਤੋ ਵਿਅਕਤਿਤਵ, 
ਬੁੱਢੇ ਤੋਂ ਬੁਢਾਪਾ, ਮਿਲਨ ਤੋ ਮਿਲਾਵਟ ਅਤੇ ਚਿਕਨੇ ਤੋਂ ਚਿਕਨਾਹਟ ਆਦਿ ਸ਼ਬਦ ਰੂਪ ਨਿਰਮਿਤ ਹੁੰਦੇ 
ਹਨ। 

ਸ ਗੁਣਵਾਚਕ: ਇਸ ਦੁਆਰਾ ਕਿਸੇ ਵਸਤੂ ਦੇ ਗੁਣਧਰਮ ਦਾ ਬੋਧ ਕਰਵਾਇਆ ਜਾਂਦਾ ਹੈ। ਇਸ ਅਧੀਨ 
ਨਾਂਵ ਦੇ ਅੰਤ ਵਿਚ “ਆ”, “ਇਕ”, “ਇਤ”, “ਈ”, “ਈਲਾ”, “ਲੂ”, “ਵੰਤ”, “ਵਾਨ”, ਅਤੇ ਦਾਇਕ 
ਰੂਪਾਂ ਦੀ ਸਿੱਧੀ ਹੁੰਦੀ ਹੈ। 

ਹ ਉਣਤਾਵਾਚਕ: ਤਧਿੱਤ ਪਿਛੇਤਰ ਦੀ ਇਸ ਕਿਸਮ ਦੁਆਰਾ ਕਿਸੇ ਘਾਟ ਜਾਂ ਕਮੀ ਦਾ ਬੋਧ ਹੁੰਦਾ ਹੈ। 
ਜਿਵੇਂ? ਖੱਤਰੀ ਤੋਂ ਖਤਰੇਟਾ ਉਤੇ ਮੁਸਲਿਮ ਤੋ ਮੁਸਲਾ ਆਦਿ। 


44 


2.6.2 ਧਾਤ (ਕਿਰਿਆ) 

ਕਿਰਿਆਂ ਦੇ ਮੂਲ ਰੂਪ ਨੂੰ “ਧਾਤੂ” ਆਖਿਆ ਜਾਂਦਾ ਹੈ।ਧਾਤੂਆਂ ਨਾਲ ਉਪਸਰਗ ਅਤੇ ਪ੍ਰਤਿਐ 
ਲਗਾਕੇ ਨਵੇਂ ਸ਼ਬਦਾਂ ਦੀ ਸਿਰਜਣਾ ਕੀਤੀ ਜਾਂਦੀ ਹੈ। ਸੰਸਕ੍ਰਿਤ ਦਾ ਹਰੇਕ ਸ਼ਬਦ ਬੇਅੰਤ ਧਾਤੂਆਂ ਦੇ ਰੂਪ 
ਵਿਚ ਵਿਭਾਜਿਤ ਕੀਤਾ ਜਾ ਸਕਦਾ ਹੈ। “ਕ੍ਰ, “ਭੂ”, “ਸਥਾ”, “ਅਨ”, “ਗਯਾ”, “ਯੁਜ”, “ਗਮ”, 
“ਮਨ”, ਜਨ”, ਅਤੇ ਦ੍ਰਿਸ਼” ਆਦਿ ਪ੍ਰਮੁਖ ਧਾਤੂਆਂ ਹਨ। “ਅਸ਼ਟਾਧਿਆਈ” ਵਿਚ 2012 ਧਾਤੂਆਂ ਦਾ 
ਉਲੇਖ਼ “ਧਾਤੂਪਾਠ” ਦੇ ਅੰਤਰਗਤ ਕੀਤਾ ਗਿਆ ਹੈ। ਸੂਤਰ ਪਾਠ ਵਿਚ ਸੂਤਰ ਨੰ.(1-3-1) ਦੁਆਰਾ 
ਧਾਤੂਆਂ ਸੰਬੰਧੀ ਨਿਰਦੇਸ਼ ਕੀਤਾ ਗਿਆ ਹੈ। ਧਾਤੂਪਾਠ ਦੇ ਅੰਤਰਗਤ ਧਾਤੂਆਂ ਨੂੰ ਦਸ ਗਣਾਂ- ਭਵਾਦਿ, 
ਬਣ ਜਾਦੇ ਹਨ। ਇਨ੍ਹਾਂ ਧਾਤੂਆਂ ਨੂੰ “ਨਾਂਵਧਾਤੂ”` ਆਖਿਆ ਜਾਂਦਾ ਹੈ। ਪ੍ਰਹਿਲਾਦ ਗਿਰੀ (2011:09) 
ਅਨੁਸਾਰ ਸਨਾਦਿ ਆਦਿ ਬਾਰਾਂ ਪਿਛੇਤਰ ਹੁੰਦੇ ਹਨ। 
2.6.2.1 ਧਾਤੂ ਕਰਮ 

ਕਰਮ ਦੇ ਨਜ਼ਰੀਏ ਤੋਂ ਧਾਤੂ ਤਿੰਨ ਕਿਸਮ ਦੇ ਦੱਸੇ ਜਾਂਦੇ ਹਨ: 


1. ਅਕਰਮਕ 


( 


੨ 


2. ਸਕਰਮਕ 

3. ਦੁ-ਕਰਮਕ 

ਜਿਥੇ ਫਲ ਅਤੇ ਵਿਆਪਾਰ ਦੀ ਇੱਛਾ ਇੱਕ ਹੀ ਥਾਂ ਉਤੇ ਹੋਵੇ ਜਾਂ ਇੱਕ ਹੀ ਅਧਿਕਰਣ ਵਿਚ ਹੋਵੇ ਤਾਂ 
ਉਥੇ “ਅਕਰਮਕ” ਧਾਤੂ ਹੁੰਦੀ ਹੈ। ਜਿਸ ਥਾਂ ਤੇ ਫਲ ਤੇ ਵਿਆਪਾਰ ਦੀ ਇੱਛਾ ਇੱਕ ਹੀ ਅਧਿਕਰਣ ਵਿਚ 
ਨਾ ਹੋਵੇ ਉਥੇ “ਸਕਰਮਕ” ਧਾਤੂ ਹੁੰਦੀ ਹੈ।ਦੇਸ਼ਕਾਲ ਅਤੇ ਭਾਵ ਆਦਿ ਨਾਲ ਸੰਬੰਧ ਹੋਣ ਉਪਰ ਸਾਰੀਆਂ 
ਧਾਤੂਆਂ ਸਕਰਮਕ ਹੁੰਦੀਆ ਹਨ।ਪਰ ਜਿਥੇ ਅਰਥ ਅੰਤਰ ਆ ਜਾਵੇ ਉਥੇ ਸਕਰਮਕ ਧਾਤੂ ਵੀ ਅਕਰਮਕ 
ਬਣ ਜਾਦੀ ਹੈ। 

ਕਰਮ ਦੀ ਪ੍ਰਸਿੱਧੀ ਹੋਣ ਕਰਕੇ ਵੀ ਸਕਰਮਕ ਧਾਤੂ ਅਕਰਮਕ ਬਣ ਜਾਂਦੀ ਹੈ। ਜਿਵੇਂ; 

“ਵਰਸ਼ਤਿ”। ਇਸ ਸ਼ਬਦ ਦੁਆਰਾ ਆਪਣੇ ਆਪ ਸਮਝ ਆ ਜਾਂਦੀ ਹੈ ਕਿ “ਮੀਂਹ ਧੈ ਰਿਹਾ ਹੈ`।ਕਰਮ ਦੇ 
ਨਾਂਹਪੱਖੀ ਹੋਣ ਤੇ ਵੀ ਸਕਰਮਕ ਧਾਤੂ ਅਕਰਮਕ ਹੋ ਜਾਂਦੀ ਹੈ, ਜਿਵੇਂ; ਨੇਹ ਪਚਯਤਿ। ਇਥੇ ਕਰਮ ਦੀ 
ਅਵਿਵਸਥਾ ਹੈ,ਕਿਉਂਕਿ ਕਰਮ ਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੀ ਨਹੀਂ ਹੋਈ। ਸੂਤਰ ਨੰ. (1-4-51) 
ਵਿਚ ਦੁਹਿਰ, ਰੂਚਿ, ਪ੍ਰੱਛ, ਭਿਕਿਸ਼, ਚਿੰਵ, ਬ੍ਰਵਿ, ਸ਼ਾਸਿ, ਅਤੇ ਸਚਿ ਧਾਤੂਆਂ ਨੂੰ “ਅਕਥਿਤਕੇ” ਦੇ 
ਅੰਤਰਗਤ ਪੇਸ਼ ਕੀਤਾ ਗਿਆ ਹੈ; ਅਤੇ ਨੀ, ਵਹਿ, ਹ੍ਰਵ ਅਤੇ ਗਤਿਅਰਥਕ ਧਾਤੂਆਂ ਨੂੰ “ਦੁ-ਕਰਮ ਦੇ 
ਵਿਚ ਵਿਸ਼ਲੇਸ਼ਿਤ ਕੀਤਾ ਗਿਆ ਹੈ। 


0 


45 


2.6.2.2 ਧਾਤੂ ਭੇਦ 

ਧਾਤੂਆਂ ਦੇ ਮੁੱਖ ਰੂਪ ਵਿਚ ਤਿੰਨ ਭੇਦ- ਆਤਮਨੇਪਦੀ, ਪਰਸਮੈਪਦੀ ਅਤੇ ਉਂਭੈਪਦੀ ਮੰਨੇ ਗਏ 
ਹਨ।ਸੂਤਰ ਨੰ. (1-3-12) ਅਨੁਸਾਰ ਜਿਸ ਕਿਰਿਆ ਪਦ ਦੇ ਵਰਤਮਾਨਕਾਲੀ ਪ੍ਰਥਮਪੁਰਸ਼ ਇੱਕਵਚਨੀ ਦੇ 
ਰੂਪ ਵਿਚ ਅਖੀਰ ਤੇ “ਤੇ” ਪਿਛੇਤਰ ਹੁੰਦਾ ਹੈ, ਉਸ ਨੂੰ “ਆਤਮਨੇਪਦੀ” ਆਖਿਆ ਜਾਂਦਾ ਹੈ। ਜਿਵੇਂ: 
ਵਰਤਤੇ, ਕੰਪਤੇ ਆਦਿ। ਸੂਤਰ ਨੰ. (1-3-78) ਅਨੁਸਾਰ ਜਿਸ ਕਿਰਿਆ ਪਦ ਦੇ ਵਰਤਮਾਨਕਾਲੀ 
ਪ੍ਰਥਮਪੁਰਸ਼ ਇੱਕ ਵਚਨ ਰੂਪ ਦੇ ਅੰਤ ਵਿਚ “ਤਿ” ਪਿਛੇਤਰ ਹੁੰਦਾ ਹੈ, ਉਸ ਦੀ ਮੂਲ ਧਾਤੂ ਪਰਸਮੈਪਦੀ 
ਹੁੰਦੀ ਹੈ; ਜਿਵੇਂ: ਗੱਛਤਿ ਪਠਤਿ ਆਦਿ। ਸੂਤਰ ਨੰ.(1-3-72) ਅਨੁਸਾਰ ਜੇਕਰ ਕਿਸੇ ਕਿਰਿਆ ਦੇ ਰੂਪ 
ਆਤਮਨੇਪਦੀ ਤੇ ਪਰਸਮੈਪਦੀ ਦੋਵਾਂ ਵਿਚ ਹੀ ਸੰਭਵ ਹੋਣ ਤਾਂ ਉਨ੍ਹਾਂ ਦੀ ਮੂਲ ਧਾਤੂ “ਉਭੈਪਦੀ” ਹੁੰਦੀ ਹੈ। 
ਇਸ ਦੇ ਵਰਤਮਾਨ ਕਾਲ ਪ੍ਰਥਮਪੁਰਸ਼ ਦੇ ਰੂਪ ਦੇ ਅਖੀਰ ਵਿਚ “ਤੇ” ਅਤੇ “ਤਿ” ਦੋਵੇਂ ਹੋ ਸਕਦੇ ਹਨ। 
ਜਿਵੇਂ: ਪਚਤਿ/ਪਚਤੇ, ਯਾਚਤਿ/ਯਾਚਤੇ, ਕਰੋਤਿ/ਕੁਰੂਤੇ । 


2.6.2.3 ਤਿੰਛ੍ ਪਿਛੇਤਰ 
ਥ? “ਨਿਪ”, “ਵਸ”, “ਮਸ”, “ਤ”, “ਅਤਾਮ, “ਝ”, “ਥਾਮ”, “ਆਥਾਮ”, “ਧਵੁਮ”, “ਇੱਟ”, 
ਵਿਚ ਤਿਬੰਤ੍ ਪਦ ਹੁੰਦਾ ਹੈ। 
1 ਤਿੰਡ ਪਿਛੇਤਰ ਦੇ ਭੇਦ 

ਤਿੰਬ੍ ਦੇ “ਪਰਸਮੈਪਦੀ” ਅਤੇ “ਆਤਮਨੇਪਦੀ” ਰੂਪਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ 
ਹੈ। “ਤਿਸਤਿਪ ਤੋਂ ਮਸ” ਤੱਕ ਨੌ ਪਿਛੇਤਰ ਪਰਸਮੈਪਦੀ ਹੁੰਦੇ ਹਨ ਅਤੇ “ਤ ਤੋਂ ਮਹਿਗੰ” ਤੱਕ ਨੌਂ ਪਿਛੇਤਰ 


ਆਤਮਨੇਪਦੀ ਹਨ। ਇਹ ਸਾਰੇ ਪੁਰਖ ਅਤੇ ਵਚਨ ਦੇ ਕਰਮ ਅਨੁਸਾਰ ਵਰਤੇ ਜਾਂਦੇ ਹਨ। “ਵਾਚ” ਅਨੁਸਾਰ 


€ 


ਤਿਬੰਤ ਦੇ ਦੋ ਭੇਦ ਹੁਦੇ ਹਨ-ਕਰਤਰੀ ਵਾਚ _ਤੇ ਕਰਮਣੀ ਵਾਚ। “ਕਰਤਾ” ਅਨੁਸਾਰ ਚੱਲਣ ਵਾਲੀ 
“ਕਰਮਵਾਚਕ” ਕਿਰਿਆ ਆਖਿਆ ਜਾੰਦਾ ਹੈ। 

2.6.2.4 “ਵਿਕਰਣ” ਦੇ ਭੇਦ 

ਦੇ ਵਿਚਕਾਰ ਇੱਕ “ਵਿਕਰਣ?” ਆਉਂਦਾ ਹੈ ਤੇ ਇਹ ਵਿਕਰਣ “ਗਣ” ਦੇ ਭੇਦ ਅਨੁਸਾਰ ਬਦਲਦੇ ਰਹਿੰਦੇ 
ਹਨ। ਜਿਵੇਂ: 

ਉ ਭਵਾਦਿਭਿਆਹ ਸ਼ਪ: ਭਵਾਦਿ ਗਣ ਦੀਆਂ ਧਾਤੂਆਂ ਨਾਲ “ਸ਼ਪ” ਵਿਕਰਣ ਲਗਦਾ ਹੈ। ਅਨੁਬੰਧ ਲੋਪ ਤੋਂ 
ਬਾਅਦ “ਓ” ਬਚਿਆ ਰਹਿੰਦਾ ਹੈ। ਜਿਵੇਂ: ਭੂ ਅ ਤਿ- ਭਵਤਿ 


46 


ਅ ਅਦਾਦਿਭਿਆਹ ਸ਼ਪਹ ਲੁਕ: ਅਦਾਦਿ ਗਣ ਦੀਆਂ ਧਾਤੂਆਂ ਵਿਚ “ਸ਼ਪ” ਵਿਕਰਣ ਤੋਂ “ਲੁਕ” ਹੋ 
ਜਾਂਦਾ ਹੈ। ਜਿਵੇਂ: ਅ ਦ ਤਿ- ਅਤਤਿ 

ਈ ਜੁਹੋਤਿਆਦਿਭਿਆਹ ਸ਼ਪਹ ਸਲੂਹ: ਇਸ ਗਣ ਦੀਆਂ ਧਾਤੂਆਂ ਵਿਚ “ਸ਼ਪ” ਤੋਂ “ਸ਼ਲੂ” ਹੋ ਜਾਂਦਾ ਹੈ। 
ਜਿਵੇਂ: ਹ ਤਿ-ਜੁਹੋਤਿ 

ਸ ਦਿਵਾਦਿਭਿਆਹ ਸ਼ਯਨ: ਦਿਵਾਦਿ ਗਣ ਦੀਆਂ ਧਾਤੂਆਂ ਵਿਚ “ਸ਼ਯਨ” ਵਿਕਰਣ ਲਗਦਾ ਹੈ। ਅਨੁਬੰਧ 
ਲੋਪ ਤੋਂ ਬਾਅਦ “ਯ? ਬਾਕੀ ਰਹਿੰਦਾ ਹੈ। ਜਿਵੇਂ: ਦਿਵ ਯ ਤਿ-ਦਿਵਿਆਤਿ 

ਹ ਸਵਾਦਿਭਿਆਹ ਸਨੁਹ: ਸਵਾਦਿ ਗਣ ਦੀਆਂ ਧਾਤੂਆਂ ਵਿਚ 'ਸ਼ਨੁ` ਵਿਕਰਣ ਲਗਦਾ ਹੈ। ਅਨੁਬੰਧ ਲੋਪ 
ਦੇ ਬਾਅਦ “ਨੁ? ਬਾਕੀ ਰਹਿੰਦਾ ਹੈ। ਜਿਵੇਂ: ਸੁ ਨੁ ਤਿ -ਸੁਨੋਤਿ 


ਕ ਤੁਦਾਦਿਭਿਆਹ ਸ਼ਹ: ਇਸ ਗਣ ਦੀਆਂ ਧਾਤੂਆਂ ਵਿਚ “ਸ਼” ਵਿਕਰਣ ਲਗਦਾ ਹੈ। ਅਨੁਬੰਧ ਲੋਪ ਤੋਂ 
ਬਾਅਦ “ਓ? ਬਾਕੀ ਰਹਿੰਦਾ ਹੈ। ਜਿਵੇਂ: ਤੁਦ ਅ ਤਿ-ਤੁਦਤਿ 
ਖ ਰੂਧਾਦਿਭਿਆਹ ਸ਼ਨਮ: ਰੂਧਾ ਗਣ ਧਾਤੂਆਂ ਵਿਚ 'ਸ਼ਨਮ” ਵਿਕਰਣ ਲਗਦਾ ਹੈ। ਅਨੁਬੰਧ ਲੋਪ ਤੋਂ 


ਬਾਅਦ “ਨ” ਬਾਕੀ ਬਚਦਾ ਹੈ। ਜਿਵੇਂ: ਰੂਧ ਨ ਤਿ- ਰੂਣਧਿ। 
ਗ ਤਨਾਦਿਭਿਆਹ ਉਹ: ਇਸ ਗਣ ਦੀਆਂ ਧਾਤੂਆਂ ਵਿਚ “ਉ” ਵਿਕਰਣ ਲਗਦਾ ਹੈ। ਜਿਵੇਂ: ਤਨ ਉ 
ਤਿ-ਤਨੌਤਿ। 
ਘ ਕ੍ਰਿਚਾਦਿਭਿਆਹ ਸ਼ਨਾ: ਇਸ ਗਣ ਦੀਆਂ ਧਾਤੂਆਂ ਵਿਚ “ਸਨਾ” ਵਿਕਰਣ ਲਗਦਾ ਹੈ। ਅਨੁਬੰਧ ਲੋਪ 
ਤੋਂ ਬਾਅਦ “ਨਾ” ਬਾਕੀ ਬਚਿਆ ਰਹਿੰਦਾ ਹੈ। ਜਿਵੇਂ: ਕ੍ਰੀ ਨਾ ਤਿ- ਕੀਣਾਤਿ। 
ਕ ਚੁਰਾਦਿਭਿਆਹ ਣਿਚ: ਚੁਰਾਦਿ ਗਣ ਧਾਤੂ ਰੂਪਾਂ ਵਿਚ “ਣਿਚ” ਵਿਕਰਣ ਹੁੰਦਾ ਹੈ। ਅਨੁਬੰਧ ਲੋਪ ਤੋਂ 
ਬਾਅਦ “ਇਨ” ਬਾਕੀ ਰਹਿੰਦਾ ਹੈ ਅਤੇ ਬਾਅਦ ਵਿਚ 'ਸ਼ਪ” ਵਿਕਰਣ ਲਗਦਾ ਹੈ। ਜਿਵੇਂ: ਚੁਰ ਇ ਅ 
ਤਿ- ਚੋਰਯਤਿ। 
2.6.2.5 ਸਾਰਵ ਤੇ ਆਰਧ ਧਾਤੁਕ ਪਿਛੇਤਰ 
ਧਾਤੂ ਰੂਪ ਨਾਲ ਲੱਗਣ ਵਾਲੇ ਪਿਛੇਤਰ ਦੋ ਪ੍ਰਕਾਰ ਦੇ ਦੱਸੇ ਗਏ ਹਨ- ਸਾਰਵ ਧਾਤੁਕ ਅਤੇ ਅਰਧ 
ਧਾਤੁਕ ਪਿਛੇਤਰ।ਸੂਤਰ ਨੰ. (3-4-113) ਅਨੁਸਾਰ “ਤਿੰੜ੍” (ਤਿਪ ਤੋਂ ਮਹਿਗੰ ਤੱਕ) ਅਤੇ “ਸ਼ਿਥ” 
ਵੀ ਪਾਇਆ ਜਾਂਦਾ ਹੈ। ਇਸ ਦੇ “ਚਾਰਗਣੀਂ” ਅਤੇ “ਛੇ ਗਣੀਂ” ਦੋ ਰੂਪ ਬਣਦੇ ਹਨ। “ਚਾਰਗਣੀ'” ਰੂਪ 
ਅੰਤਕ ਵਿਕਰਣ ਵਾਲੇ ਹੁੰਦੇ ਹਨ। “ਛੇ ਗਣੀਂ” ਰੂਪ ਵਿਚ “ਅਦਾਦਿ”, “ਜੁਹੋਤਿਆਦਿ”, “ਸਵਾਦਿ”, 
ਸੂਤਰ ਨੰ. (3-4-114) ਅਨੁਸਾਰ “ਤਿੰੜ੍” ਅਤੇ 'ਸ਼ਿਤ” ਪਿਛੇਤਰਾਂ ਨੂੰ ਛੱਡ ਕੇ ਬਾਕੀ ਸਾਰੇ 
ਆਰਧ ਧਾਤੁਕ ਪਿਛੇਤਰ ਹੁੰਦੇ ਹਨ। ਇਸ ਪਿਛੇਤਰ ਦੇ ਛੇ ਲਕਾਰ ਹਨ: 1. ਲਿਟ, 2. ਲੂਟ, 3. ਲ੍ਰਿਟ, 4. 
ਲਿੰਗ, 5. ਲੂੰਗ, 6. ਲ੍ਹਿੰਗ। ਇਨ੍ਹਾਂ ਵਿਚ ਕੋਈ “ਗਣਭੇਦ” ਅਤੇ “ਵਿਕਰਣ” ਭੇਦ ਨਹੀਂ' ਹੁੰਦਾ। ਦਸ ਗਣਾਂ 


47 


ਦੇ ਪਿਛੇਤਰ ਵੀ ਇੱਕ ਸਮਾਨ ਹੁੰਦੇ ਹਨ।ਪਰ ਇਨ੍ਹਾਂ ਵਿਚ ਧਾਤੂਆਂ ਦੀ ਪ੍ਰਧਾਨਤਾ ਇਨ੍ਹਾਂ ਦੇ ਭੇਦ ਅਨੁਸਾਰ 
ਹੁੰਦੀ ਹੈ। ਦਸ ਗਣੀ' ਪਿਛੇਤਰੀ ਰੂਪਾਂ ਤੋ ਪਹਿਲਾਂ “ਸੇਟ” ਅਤੇ “ਅਨਿਟ” ਧਾਤੂ ਰੂਪਾਂ ਦੀ ਜਾਣਕਾਰੀ ਹੋਣਾ 
ਹੁੰਦੀਆਂ ਹਨ। “ਅਸ਼ਟਾਧਿਆਈ” ਵਿਚ ਧਾਤੂਆਂ ਦੀ ਉਪਦੇਸ਼ਾਤਮਕ ਅਵਸਥਾ ਅਧੀਨ ਅਨੁਬੰਧਾਂ ਸੰਬੰਧੀ 
ਸੂਤਰ ਨਿਰਮਾਣ ਕੀਤਾ ਗਿਆ ਹੈ। 
2.6.2.6 ਕਿਰਦੰਤ 

ਸੂਤਰ ਨੰ (1-1-91) ਅਨੁਸਾਰ “ਕ੍ਰਿਤ” ਪਿਛੇਤਰ ਜੋੜਨ ਤੋ ਬਾਅਦ ਜੋ ਸ਼ਬਦ ਰੂਪ ਬਣਦਾ ਹੈ, 
ਨਾਂਵ, ਵਿਸ਼ੇਸ਼ਣ ਅਤੇ ਆਵੈ ਹੁੰਦੇ ਹਨ। ਸੂਤਰ ਨੰ. (3-1-93) ਅਨੁਸਾਰ “ਤਧਿੱਤ” ਅਤੇ “ਕ੍ਰਿਤ” 
ਪ੍ਰਾਤਿਪਦਿਕਾਂ ਨਾਲ ਲਗਾਏ ਜਾਂਦੇ ਅਤੇ ਨਾਂਵ, ਵਿਸ਼ੇਸ਼ਣ ਜਾਂ ਆੱਵੈ ਅਤੇ ਕਿਰਿਆ ਰੂਪਾਂ ਦਾ ਨਿਰਮਾਣ ਕਰਦੇ 
ਹਨ।ਕਈਆਂ ਥਾਂਵਾਂ ਉਤੇ ਕਿਰਦੰਤ ਕਿਰਿਆ ਦਾ ਕਾਰਜ ਵੀ ਕਰਦੇ ਹਨ, ਜਿਵੇਂ? “ਸਹ ਗਤਹ”(ਉਹ 
ਗਿਆ)। ਇਥੇ “ਗਤ” ਸ਼ਬਦ ਕਿਰਿਆ ਦੀ ਭੂਮਿਕਾ ਅਦਾ ਕਰਦਾ ਹੈ। “ਕ੍ਰਿਤ” ਪਿਛੇਤਰਾਂ ਦੇ ਤਿੰਨ ਭੇਦ- 
1 ਕ੍ਰਿਤਯ ਪਿਛੇਤਰ 

ਸੂਤਰ ਨੰ. (3-1-95) ਵਿਚ ਕ੍ਰਿਤਯ ਪਿਛੇਤਰ ਦੇ ਸੱਤ ਰੂਪਾਂ-ਤਵਯਤ, ਤਵਯ, ਅਨੀਅਰ, ਯਤ, 
ਕਯਪ, ਣਯਤ, ਅਤੇ ਕੇਲਿਮਰ ਬਾਰੇ ਵਿਧਾਨ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਵਰਤੋ “ਕਰਮਣੀ ਵਾਚ” 
ਅਤੇ “ਭਾਵ ਵਾਚ” ਵਿਚ ਕੀਤੀ ਜਾਂਦੀ ਹੈ ਪਰ “ਕਰਤਰੀ ਵਾਚ” ਵਿਚ ਇਨ੍ਹਾਂ ਦੀ ਵਰਤੋਂ ਨਹੀਂ ਹੁੰਦੀ। ਇਹ 
ਨਾਂਵ ਸ਼ਬਦਾਂ ਦੇ ਵਿਸ਼ੇਸ਼ਣੀ ਰੂਪ ਵਿਚ ਵੀ ਵਰਤੇ ਜਾਂਦੇ ਹਨ: 
ਦਾਨੀਯੋ ਬ੍ਰਾਹਮਣਾਂ- ਉਹ ਬ੍ਰਾਹਮਣ ਜਿਸ ਨੂੰ ਦਾਨ ਕਰਨਾ ਚਾਹੀਦਾ ਹੈ। 
ਗੰਤਵਯਾ ਨਗਰੀ- ਉਹ ਨਗਰ ਜਿਥੇ ਜਾਣਾ ਚਾਹੀਦਾ ਹੈ। 
ਕਰਤਵਯੰ ਕਰਮ- ਉਹ ਕੰਮ ਜੋ ਕੀਤਾ ਜਾਣਾ ਚਾਹੀਦਾ ਹੈ। 
ਪਕਤੱਵਿਆਹ ਮਾਸ਼ਾਹ- ਉਹ ਮੂੰਗੀ ਜੋ ਰਿੰਨੀ ਜਾਣੀ ਚਾਹੀਦੀ ਹੈ। 
ਸੰਬੰਧੀ ਸਾਰੇ ਭੇਦਾਂ ਦਾ ਵਿਧਾਨ ਸੂਤਰ ਨੰ. (3-7-/3), (3-7-92), (3-7-97) (3-7-98) (3-7- 
103), (3-1-105), (3-1-109), (3-1-112), (3-1-120), (3-1-124), (3-4-68), (6- 


48 


%-65) (7-7-65) (7-7-66). (7-5-52) (7-3-੭2) (7-3-66) (7-5-67 #ਤੇ (?- 
-69) ਵਿਚ ਪੇਸ਼ ਕੀਤਾ ਗਿਆ ਹੈ। 

2 ਕ੍ਰਿਤ ਪਿਛੇਤਰ 

ਅਤੇ “ਭਵਿੱਖਕਾਲੀ ਕਿਰਦੰਤ” ਵਿਚ ਵੰਡਿਆ ਗਿਆ ਹੈ। 

ਉ ਭੂਤਕਾਲੀ ਕਿਰਦੰਤ 

ਸੂਤਰ ਨੰ. (1-2-26 ਅਤੇ 3-2-84) ਅਨੁਸਾਰ ਭੂਤਕਾਲੀ ਕ੍ਰਿਤ ਪਿਛੇਤਰ ਮੁੱਖ ਰੂਪ ਵਿਚ ਦੋ 
ਕਿਸਮ ਦੇ ਹਨ-1. ਤੱਕ (ਤ) ਅਤੇ 2. ਤੱਕਵਤੂ (ਤਵਤ)। ਇਨ੍ਹਾਂ ਦੋਵਾਂ ਪਿਛੇਤਰਾਂ ਨੂੰ “ਨਿਸ਼ਠਾ” ਵੀ 
ਆਖਿਆ ਜਾਂਦਾ ਹੈ। ਇਸ “ਨਿਸ਼ਠਾ” ਦਾ ਅਰਥ ਸਮਾਪਤੀ ਹੁੰਦਾ ਹੈ। ਇਹ ਦੋਵੇਂ ਪਿਛੇਤਰ ਕਿਸੇ ਕਾਰਜ 
ਦੀ ਸਮਾਪਤੀ ਦੇ ਸੂਚਕ ਹਨ। 

“ਤੱਕ” ਅਤੇ “ਤੱਕਵਤੂ” ਵਿਚ “ਕ” ਅਤੇ “ਊ” ਦਾ ਲੋਪ ਹੋ ਜਾਂਦਾ ਹੈ ਅਤੇ “ਤ” ਤੇ “ਤਵਤ” ਰੂਪ 
ਬਾਕੀ ਬਚਦਾ ਹੈ। ਇਨ੍ਹਾਂ ਦੋਵਾਂ ਪਿਛੇਤਰਾਂ ਵਾਲੇ ਸ਼ਬਦਾਂ ਦੇ ਰੂਪ ਤਿੰਨ ਲਿੰਗਾਂ ਅਤੇ ਸੱਤਾਂ ਵਿਭਕਤੀਆਂ 
ਅਨੁਸਾਰ ਹੁੰਦੇ ਹਨ। “ਤ” ਪਿਛੇਤਰੀ ਸ਼ਬਦ ਪੁਲਿੰਗ ਅਤੇ ਨਿਪੁੰਸਕ ਲਿੰਗ ਵਿਚ “ਅ” ਅੰਤਕ ਅਤੇ 
ਇਸਤਰੀ ਲਿੰਗ ਵਿਚ “ਆ” ਅੰਤਕ ਹੁੰਦੇ ਹਨ। “ਤਵਤ” ਪਿਛੇਤਰ ਵਾਲੇ ਸ਼ਬਦ ਪੁਲਿੰਗ ਅਤੇ ਨਿਪੁੰਸਕ 
ਲਿੰਗ ਵਿਚ “ਤ” ਅੰਤਕ ਅਤੇ ਇਸਤਰੀ ਲਿੰਗ ਵਿਚ “ਈ” ਅੰਤਕ ਹੁੰਦੇ ਹਨ: 


“ਤ” ਪਿਛੇਤਰੀ ਸ਼ਬਦ 
ਗਮ ਗਤਾਹ ਗਤਮ ਗਤਾ 
ਪਠ ਪਠਿਤਵਾਨ ਪਠਿਤਵਤ ਪਠਿਤਵਤੀ 
ਸ਼ਮ ਸ਼ਾਂਤਵਾਨ ਸ਼ਾਂਤਵਤ ਸ਼ਾਂਤਵਤੀ 


ਸੂਤਰ ਨੰ. (/$-7-45), (3-2-706), (3-2-777) (3-3-772) (3-%-67) (2-੪%-7) (3- 
%-72), (6-੭-੪੭) ਅਤੇ ($-2-#3੭) ਭੂਤਕਾਲੀ ਕਿਰਦੰਤ ਵਿਧਾਨ ਦਾ ਵਿਵੇਚਨ ਕੀਤਾ ਗਿਆ ਹੈ। 


49 


ਅ ਵਰਤਮਾਨਕਾਲੀ ਕਿਰਦੰਤ 

ਸੂਤਰ ਨੰ. (3-2-124 ਅਤੇ 127) ਵਿਚ ਵਰਤਮਾਨ ਅਰਥਾਂ ਨੂੰ ਪ੍ਗਟ ਕਰਨ ਵਾਸਤੇ 'ਸ਼ਤ” 
ਅਤੇ 'ਸ਼ਾਨਚ” ਪਿਛੇਤਰਾਂ ਦਾ ਵਿਧਾਨ ਕੀਤਾ ਗਿਆ ਹੈ। ਇਨ੍ਹਾਂ ਨੂੰ “ਸਤ” ਵੀ ਆਖਿਆ ਗਿਆ ਹੈ, 
ਕਿਉਂਕਿ “ਸਤ” ਦਾ ਅਰਥ ਵਰਤਮਾਨ ਹੈ। ਪਰਸਮੈਪਦੀ ਧਾਤੂਆਂ ਵਿਚ “ਸਤ” (ਅਤੁ) ਅਤੇ ਆਤਮਨੇਪਦੀ 
ਧਾਤੂਆਂ ਵਿਚ “ਸ਼ਾਨਚ” (ਆਨ, ਮਾਨ) ਪਿਛੇਤਰ ਜੋੜੇ ਜਾਂਦੇ ਹਨ।ਧਾਤੂਆਂ ਦੇ ਵਰਤਮਾਨ ਕਾਲ ਦੇ ਪ੍ਰਥਮ 
ਪੁਰਸ਼ ਦੇ ਬਹੁ-ਵਚਨ ਵਿਚ , ਪਿਛੇਤਰ ਜੁੜਨ ਤੋ ਪਹਿਲਾਂ ਜੋ ਰੂਪ ਹੁੰਦਾ ਹੈ, ਉਸ ਨਾਲ “ਸਤ” ਅਤੇ 
“ਸ਼ਾਨਚ” ਪਿਛੇਤਰ ਜੁੜਦੇ ਹਨ।ਜੇਕਰ ਧਾਤੂ ਰੂਪ ਦੇ ਅੰਤ ਵਿਚ “ਅ” ਹੋਵੇ ਤਾਂ “ਅਤ” ਜੋੜਨ ਤੋਂ ਪਹਿਲਾਂ 
ਉਸਦਾ ਲੋਪ ਹੋ ਜਾਂਦਾ ਹੈ। ਸੂਤਰ ਨੰ. (7-2-82) ਅਨੁਸਾਰ ਜੇਕਰ ਸ਼ਾਨਚ “ਅ” ਅੰਤਕ ਧਾਤੂ ਰੂਪ ਹੋਵੇ 
ਤਾਂ “ਆਨ? ਦੇ ਥਾਂ ਉਤੇ “ਮਾਨ” ਜੁੜਦਾ ਹੈ। 

ਸੂਤਰ ਨੰ.(3-2-128, 129), (7-1-136), (7-2-83) ਆਦਿ ਵਿਚ ਇਸ ਵਰਤਮਾਨੀ 
ਕਿਰਦੰਤ ਰੂਪ ਬਾਰੇ ਵਿਸਤ੍ਰਿਤ ਵਿਵੇਚਨ ਕੀਤਾ ਗਿਆ ਹੈ। 
ਏ ਭਵਿੱਖਕਾਲੀ ਕਿਰਦੰਤ 

ਸੂਤਰ ਨੰ. (3-3-14) ਅਨੁਸਾਰ “ਵਾਲਾ” ਭਵਿੱਖਕਾਲੀ ਅਰਥਾਂ ਵਿਚ “ਸ਼ਤ” ਅਤੇ “ਸ਼ਾਨਚ” 
ਪਿਛੇਤਰੀ ਸ਼ਬਦਾਂ ਦੇ ਸੰਦਰਭ ਵਿਚ ਪੇਸ਼ ਹੁੰਦਾ ਹੈ। ਉਕਤ ਸੂਤਰ ਅਨੁਸਾਰ ਭਵਿੱਖ (ਲ੍ਿਟ) ਦੇ ਪ੍ਰਥਮ ਪੁਰਸ਼ 
ਦੇ ਬਹੁ-ਵਚਨੀ ਰੂਪ ਵਿਚ ਇਹ ਪਿਛੇਤਰ ਜੋੜੇ ਜਾਂਦੇ ਹਨ। ਜਿਵੇਂ; “ਭਵਿਸ਼ਯੰਤਿ`। ਇਸ ਪਦ ਵਿਚ ਜੋ 
“ਭਵਿਸ਼? ਹੈ, ਇਸ ਵਿਚ “ਅਤ” ਅਤੇ “ਮਾਨ” ਪਿਛੇਤਰ ਜੋੜ ਕੇ ਕ੍ਰਮਵਾਰ “ਭਵਿਸ਼ਤ” ਅਤੇ ਭਵਿਸ਼ਮਾਣ? 
ਰੂਪਾਂ ਦੀ ਸਿੱਧੀ ਹੁੰਦੀ ਹੈ। ਕਰਮਵਾਚ ਵਿਚ “ਭਵਿੱਖਤ” ਅਰਥ ਵਿਚ ਧਾਤੂ ਰੂਪਾਂ ਨਾਲ “ਸਯਮਾਨ” 
ਕ੍ਰਿਤ” ਪਿਛੇਤਰ ਅਤੇ “ਤ੍ਰਿਚ” ਪਿਛੇਤਰਾਂ ਦਾ ਵਿਧਾਨ ਕੀਤਾ ਗਿਆ ਹੈ। 
3 ਉਣਾਦਿ ਪਿਛੇਤਰ 

“ਅਸ਼ਟਾਧਿਆਈ? ਵਿਚ ਉਕਤ ਦੋਵੇਂ ਕਿਸਮ ਦੇ ਪਿਛੇਤਰਾਂ ਤੋਂ ਬਾਅਦ “ਉਣਾਦਿ” ਪਿਛੇਤਰਾਂ ਦਾ 
ਵਿਧਾਨ “ਕਿਰਦੰਤਾਂ” ਅਧੀਨ ਪੇਸ਼ ਕੀਤਾ ਗਿਆ ਹੈ।ਚਕਰਧਰ ਸ਼ਾਸਤਰੀ (2016: 449) ਅਨੁਸਾਰ, 
ਪੂਰਵਕ ਕੀਤੀ ਜਾਣੀ ਚਾਹੀਦੀ ਹੈ”। ਸੂਤਰ ਨੰ. (3-3-1) ਅਨੁਸਾਰ ਉਣਾਦਿ ਪਿਛੇਤਰ ਗਿਣਤੀ ਵਿਚ 
ਬਹੁਤ ਜ਼ਿਆਦਾ ਹਨ ਅਤੇ ਇਨ੍ਹਾਂ ਦੀ ਵਰਤੋ ਭਿੰਨ-ਭਿੰਨ ਅਰਥਾਂ ਵਿਚ ਹੁੰਦੀ ਹੈ। ਇਨ੍ਹਾਂ ਪਿਛੇਤਰਾਂ ਦੁਆਰਾ 
ਐਸੇ ਸ਼ਬਦਾਂ ਦਾ ਨਿਰਮਾਣ ਕੀਤਾ ਗਿਆ ਹੈ, ਜੋ ਹੋਰ ਕਿਸੇ ਪ੍ਰਕਾਰ ਨਹੀਂ ਬਣ ਸਕਦੇ : 
ਕ੍ਰਿ- ਉਣ= ਕਾਰੂਹ 


ਵਾ ਉਣ= ਵਾਯੂਹ 


ਜਿ ਉਣ= ਜਾਯੁਹ 


50 


ਮਾ ਉਣ= ਮਾਯੂਹ 

ਸੂਤਰ ਨੰ. (3-3-2) ਅਨੁਸਾਰ ਦੂਸਰਾ ਵਿਧਾਨ “ਉਸੁਤ” ਪਿਛੇਤਰ ਦਾ ਵੀ ਕੀਤਾ ਗਿਆ ਹੈ: 
ਪ੍ਰਿ ਉਸ਼ਮ= ਪਰੁਸ਼ਮ 
ਨਹ ਉਸ਼ਮ= ਨਹੁਸ਼ਮ 
ਕਲ% ਉਸ਼ਮ= ਕਲੂਸ਼ਮ 
2.6.2.7 ਲਕਾਰ ਵਿਧਾਨ 

“ਲਕਾਰ” ਕਿਰਿਆ ਦੀ ਅਵਸਥਾ ਨੂੰ ਆਖਿਆ ਜਾਂਦਾ ਹੈ। ਨਿਮਨਲਿਖਤ ਅਨੁਸਾਰ ਇਸ ਦਾ 
ਵਿਸਤ੍ਰਿਤ ਵਿਵੇਚਨ ਕੀਤਾ ਗਿਆ ਹੈ: 
1 ਵਰਤਮਾਨ ਕਾਲ (ਲਟ ਲਕਾਰ) 

ਸੂਤਰ ਨੰ. (3-3-131) ਅਨੁਸਾਰ ਵਰਤਮਾਨ ਕਾਲ ਦੇ ਨਜਦੀਕ ਭੂਤ ਅਤੇ ਭਵਿੱਖ ਕਾਲ ਦਾ ਬੋਧ 
ਕਰਾਉਣ ਵਾਲੀ ਕਿਰਿਆ ਜੋ ਛੇਤੀ ਨਾਲ ਸਮਾਪਤ ਹੋ ਜਾਂਦੀ ਹੈ, ਵਾਸਤੇ “ਲਟ”ਲਕਾਰ ਦੀ ਵਰਤੋਂ ਹੁੰਦੀ 
ਹੈ। ਜਿਵੇਂ: 

ਕਦਾ ਸੁਰਜੀਤ ਗਮਿਛਯਸਿ?- ਐਸ਼ ਗੱਛਾਮਿ। (ਸੁਰਜੀਤ ਜਦੋਂ ਜਾਵੇਂਗਾ? ਹੁਣੇ ਜਾਂਦਾ ਹਾਂ)। 

ਕਦਾ ਰਾਮਹ ਆਗੰਤੋਅਸਿ?-ਅਯਮਾ ਗੱਛਾਮਿ। (ਰਾਮ ਕਦੋਂ ਆਇਆ? ਹੁਣੇ ਆਇਆ ਹਾਂ) 
ਸੂਤਰ ਨੰ.(3-2-118 ਤੇ 119) ਅਨੁਸਾਰ ਲਟ ਲਕਾਰ ਨਾਲ ਜੇਕਰ “ਸਮ” ਅੰਵੈ ਨੂੰ ਜੋੜ ਦਿੱਤਾ ਜਾਵੇ ਤਾਂ 
ਇਹ ਭੂਤਕਾਲੀ ਅਰਥ ਪ੍ਰਦਾਨ ਕਰਦਾ ਹੈ। ਪਰ “ਸਮ” ਦਾ ਲਟ ਲਕਾਰ ਦੇ ਪਿਛੇ ਲੱਗਣਾ ਜ਼ਰੂਰੀ ਵੀ 
ਨਹੀਂ, ਇਹ ਵਾਕ ਵਿਚ ਕਿਧਰੇ ਵੀ ਆ ਸਕਦਾ ਹੈ: 

ਤਵੰ ਸਮ ਵੇਥ ਮਹਾਰਾਜ, ਯਤ ਸਮਾਹ ਨ ਵਿਭੀਸ਼ਣਹ। 

ਉਪਰੋਕਤ ਵਾਕਾਂ ਵਿਚ ਪਹਿਲੇ ਵਾਕ ਵਿਚ “ਸਮ” ਅੰਤ ਵਿਚ ਲੱਗਿਆ ਹੈ ਅਤੇ ਦੂਸਰੇ ਦੇ 
ਵਿਚਕਾਰ ਅੰਕਿਤ ਹੈ। 
ਸੂਤਰ ਨੰ. (3-3-4) ਅਨੁਸਾਰ ਪਹਿਲੇ ਸ਼ਬਦ ਨਾਲ “ਲੰਗ” ਨੂੰ ਛੱਡ ਕੇ ਭੂਤਕਾਲ ਅਰਥ ਵਿਚ, ਲੇਖਕ ਦੀ 
ਮਰਜੀ ਅਨੁਸਾਰ “ਲਟ” ਲਕਾਰ ਦੀ ਵਰਤੋਂ' ਹੁੰਦੀ ਹੈ। ਪਰ ਇਹ ਸ਼ਰਤ “ਸਮ” ਯੁਕਤ ਸ਼ਬਦ ਉਪਰ ਲਾਗੂ 
ਨਹੀਂ ਹੁੰਦੀ, ਜਿਵੇਂ; 

ਵਸੰਤੀਹ ਪੁਰਾਛਾਤ੍ਰਾਹ।( ਪਹਿਲਾਂ ਇਥੇ ਵਿਦਿਆਰਥੀ ਰਹਿੰਦੇ ਸਨ। ) 

ਸੂਤਰ ਨੰ. (3-3-7) ਅਨੁਸਾਰ, “ਐਸਾ ਕਰਨ ਤੇ ਅਜਿਹਾ ਹੋਵੇਗਾ” ਅਜਿਹੀ ਸ਼ਰਤ ਦਾ ਬੋਧ ਕਰਵਾਉਣ 
ਵਾਸਤੇ ਭਵਿੱਖ ਦੇ ਅਰਥਾਂ ਵਿਚ ਵਿਕਲਪ ਦੁਆਰਾ “ਲਟ” ਲਕਾਰ ਨੂੰ ਵਰਤਿਆ ਜਾਂਦਾ ਹੈ: 

ਯੋ ਅੱਨੰ ਦਦਾਤਿ ਸ ਸਵਰਗ ਯਾਤਿ। (ਜੋ ਅੰਨਦਾਨ ਕਰੇਗਾ,ਉਹ ਸਵਰਗ ਜਾਵੇਗਾ) 
ਸੂਤਰ ਨੰ. (3-3-5) ਅਨੁਸਾਰ “ਕਦਾ” ਤੇ “ਕਰਿਹ” ਸ਼ਬਦਾਂ ਦੇ ਜੋੜ ਵਿਚ ਭਵਿੱਖ ਦੇ ਅਰਥਾਂ ਦਾ ਬੋਧ 
ਕਰਵਾਉਣ ਵਾਸਤੇ ਵਿਕਲਪ ਦੁਆਰਾ “ਲਟ” ਲਕਾਰ ਦੀ ਵਰਤੋਂ` ਹੁੰਦੀ ਹੈ: 


53 


ਕਦਾ ਕਰਿਹ ਵਾ ਭੋਕਸ਼ਯਤੇ? ( ਰੋਟੀ ਕਦੋ ਕਾਵੇਗਾ?) 

ਸੂਤਰ ਨੰ. (3-3-8) ਅਨੁਸਾਰ ਭਵਿੱਖ ਵਿਚ “ਲੋਟ” ਦੇ ਅਰਥ ਨੂੰ ਪ੍ਰਾਪਤ ਕਰਨ ਦੇ ਬਾਵਜੂਦ ਵੀ “ਲਟ” 
ਲਕਾਰ ਦੀ ਵਰਤੋਂ” ਹੁੰਦੀ ਹੈ: 

ਕ੍ਰਿਸ਼ਨ ਯੇਦਿ ਭੋਕਸ਼ਯਤੇ ਤਵੰ ਗਾਚਾਰਿਯ। (ਜਦ ਕ੍ਰਿਸ਼ਨ ਰੋਟੀ ਖਾਵੇ ਤਾਂ ਤੂੰ ਗਾਂਵਾਂ ਚਾਰ ਲਿਆਵੀਂ) 
ਸੂਤਰ ਨੰ. (3-3-6) ਅਨੁਸਾਰ ਪ੍ਰਸ਼ਨ ਸੂਚਕ ਭਵਿੱਖਕਾਲੀ ਅਰਥ ਵਿਚ ਵਿਕਲਪ ਅਨੁਸਾਰ “ਲਟ” ਲਕਾਰ 
ਦੀ ਵਰਤੋਂ' ਹੁੰਦੀ ਹੈ: 

ਅਸਮਾਂਸੁ ਕੰ ਭੋਜਯਸਿ? (ਸਾਡੇ ਵਿਚੇ ਕਿਸਨੂੰ ਖੁਆਉਂਗੇ) 
2 ਭੂਤਕਾਲ (ਲੰਬ, ਲਿਟ ਅਤੇ ਲੁੰਬ ਲਕਾਰ) 
ਹੈ। ਅਰਥਾਤ “ਸੀ”, “ਹੋਇਆ ਸੀ”, “ਰਿਹਾ ਸੀ” ਅਤੇ “ਕੀਤਾ ਜਾਂ ਕਰਿਆ ਸੀ” ਆਦਿ ਇਸ ਸ਼੍ਰੇਣੀ 
ਵਿਚ ਆਉਣ ਵਾਲੇ ਕਿਰਿਆ ਰੂਪ ਹਨ। ਸੂਤਰ ਨੰ. (3-3-15) ਅਨੁਸਾਰ 'ਜੋ ਕੰਮ ਅੱਜ ਤੋਂ ਪਹਿਲਾਂ 
ਹੋਇਆ ਹੋਵੇ” ਉਸ ਦਾ ਬੋਧ ਕਰਾਉਣ ਵਾਸਤੇ “ਲੁਟ” ਲਕਾਰ ਦੀ ਵਰਤੋਂ ਹੁੰਦੀ ਹੈ। ਜਿਵੇਂ: 

ਰਾਮਹ ਹੋਚਵਮ ਅਬ੍ਰਵੀਤ।( ਰਾਮ ਨੇ ਐਸਾ ਕਿਹਾ ਸੀ) 
ਸੂਤਰ ਨੰ. (3-2-117) ਅਨੁਸਾਰ ਪ੍ਰਸ਼ਨ ਬੋਧਕ ਵਾਕ ਵਿਚ “ਲੂੰ” ਲਕਾਰ ਤੋਂ ਵੱਖਰੇ ਰੂਪ ਵਿਚ ਭੂਤਕਾਲ 
ਦਾ ਬੋਧ ਕਰਾਉਣ ਵਾਸਤੇ 'ਲੰਭ ਤੇ ਲਿਟ” ਲਕਾਰਾਂ ਦੀ ਵਰਤੋਂ ਹੁੰਦੀ ਹੈ। ਜਿਵੇਂ: 
ਅਭਾਸ਼ਿਤ ਕਿਮ? (ਕੌਣ ਬੋਲਿਆ) 

ਜੋ ਬਹੁਤ ਸਮਾਂ ਪਹਿਲਾਂ ਬੀਤ ਚੁਕਿਆ ਹੈ, ਉਸ ਦਾ ਬੋਧ ਕਰਾਉਣ ਵਾਸਤੇ “ਲੰਭ” ਲਕਾਰ ਨੂੰ 

ਰਾਵਣ ਜਘਾਨ ਕਿਮ? (ਰਾਵਣ ਨੂੰ ਕਿਸਨੇ ਮਾਰਿਆ) 
3 ਲ੍ਰਿਟ ਅਤੇ ਲੂਟ ਲਕਾਰ 

ਸੂਤਰ ਨੰ. (3-3-13 ਤੇ 15) ਅਨੁਸਾਰ ਭਵਿੱਖ ਕਾਲ ਦਾ ਬੋਧ “ਲ੍ਰਿਟ” ਅਤੇ “ਲੁਟ” ਲਕਾਰ ਰੂਪਾਂ 
ਦੁਆਰਾ ਕਰਵਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਵਿਚ ਬੁਨਿਆਦੀ ਅੰਤਰ ਇਹ ਹੈ ਕਿ ਦੂਰਵਰਤੀ ਭਵਿੱਖ ਦੇ 
ਬੋਧ ਵਾਸਤੇ “ਲੁਟ” ਅਤੇ ਨਿਕਟ ਵਰਤੀ ਭਵਿੱਖਤ ਵਾਸਤੇ “ਲ੍ਰਿਟ” ਲਕਾਰ ਵਰਤਿਆ ਜਾਂਦਾ ਹੈ। ਜਿਵੇਂ: 
ਪੰਚਸ਼ੈਹੋਭਿਹ ਵਯਮੇਵ ਤਤਰਾਗੰਤਾਰਹ-(ਪੰਜ ਛੇ ਦਿਨਾਂ ਵਿਚ ਅਸੀਂ ਉਥੇ ਜਾਵਾਂਗੇ। ) 
ਨ ਜਾਨੇ ਕ੍ਰਧਿਹ ਪਿਤਾਮਹ ਕਿੰ ਵਿਧਾਸਯਤਿ-(ਗੁਸੇ ਵਿਚ ਪਿਤਾ ਜੀ ਪਤਾ ਨੀਂ ਕੀ ਕਰ ਬੈਠਣਗੇ) 
ਅਯੋਧਿਆ ਸ਼ਹਵਪ੍ਰਯਾਤਸਿ ਕਪੇ ਭਰਤਪਾਲਿਤਾਮ-( ਹੇ ਬਾਂਦਰ ਤੂੰ ਕੱਲ ਨੂੰ ਭਰਤ ਦੀ ਅਯੋਧਿਆ ਵਿਚ 
ਜਾਵੀਂ) 
ਸੂਤਰ ਨੰ. (3-3-132) ਅਨੁਸਾਰ ਆਸ ਕਰਨ ਦੇ ਸੰਦਰਭ ਵਿਚ “ਲਿਟ” ਲਕਾਰ ਨੂੰ ਵਰਤਿਆ ਜਾਂਦਾ 
ਹੈ। ਜਿਵੇਂ: 

ਦੇਵਸ਼੍ਰੇਧ ਵਰਸ਼ਿਯਾਤਿ ਧਾਨਿਅੰ ਵਪਸਿਯਮਹ-(ਜੇਕਰ ਮੀਂਹ ਪਿਆ ਤਾਂ ਝੋਨਾ ਲਾਵਾਂਗੇ। ) 


52 


ਸੂਤਰ ਨੰ. (3-3-133) ਅਨੁਸਾਰ ਵਾਕ ਵਿਚ ਜਦੋਂ ਕਾਰਜ ਨੂੰ ਛੇਤੀ ਕਰਨ ਦੀ ਇੱਛਾ ਹੋਵੇ ਤਾਂ ਉਥੇ 
“ਲ੍ਰਿਟ” ਲਕਾਰ ਵਰਤਿਆ ਜਾੰਦਾ ਹੈ: 

ਵਰਸ਼ਿਯਤਿ ਸ਼ੀਘਰੰ ਆਯਾਸਯਾਤ ਕਸ਼ਿਪੁੰ ਵਪਸਿਯਮਹ-(ਜੇ ਮੀਂਹ ਪਵੇ ਤਾਂ ਫਸਲ ਬੀਜੀਏ। ) 
ਸੂਤਰ ਨੰ. (3-2-112) ਅਨੁਸਾਰ ਵਾਕ ਵਿਚ ਯਾਦ ਰੱਖਣ ਯੋਗ ਸਬਦਾਂ ਵਿਚ ਵੀ “ਲ੍ਰਿਟ” ਲਕਾਰ ਦੀ 
ਵਰਤੋਂ ਹੁੰਦੀ ਹੈ: 

ਸਮਰਸਿ ਸ਼ਾਮ ਗਾਂਵਹ ਵੱਤਿਯਾਸਾਮ-(ਸ਼ਾਮ ਤੈਨੂੰ ਯਾਦ ਹੈ, ਅਸੀਂ ਪਿੰਡ ਵਿਚ ਸਾਂ) 
ਅਸਚਰਜ ਜਾਂ ਵਿਸਮਾਦ ਦੀ ਅਵਸਥਾ ਵਿਚ ਵੀ “ਲ੍ਰਿਟ” ਲਕਾਰ ਦੀ ਵਰਤੋ` ਕੀਤੀ ਜਾਂਦੀ ਹੈ: 

ਆਸਚਰਿਯਾਮ ਅੰਧੋ ਨਾਮ ਰਾਮੰ ਦਰੱਦਯਤਿ-(ਹੈਰਾਨੀ ਹੈ,ਅੰਨ੍ਹਾ ਰਾਮ ਨੂੰ ਵੇਖੇਗਾ !) 
4 ਲ੍ਰਿੰਭ ਲਕਾਰ 

ਸੂਤਰ ਨੰ. (3-3-138) ਅਨੁਸਾਰ ਭਵਿੱਖ ਦੇ ਅਰਥ ਵਿਚ ਇਸ ਲਕਾਰ ਰੂਪ ਦੀ ਵਰਤੋਂ ਹੁੰਦੀ 

ਹੈ: ਸੁਵਿਰਿਸ਼ਟਸ਼ੇਦਮਵਿਸ਼ਯਤਿ ਸੁਭਿਕਸ਼ਭਵਿਸ਼ਯਤਿ-(ਜੇ ਮੀਂਹ ਠੀਕ ਪਿਆ ਤਾਂ ਅੰਨ ਦੀ ਪੈਦਾਵਾਰ ਠੀਕ 
ਹੋਵੇਗੀ। ) 


5 ਲੋਟ ਲਕਾਰ 

ਸੂਤਰ ਨੰ. (3-3-161, 162 ਤੇ 173) ਅਨੁਸਾਰ ਅਨੁਮਤੀ, ਸੱਦਾ, ਬੁਲਾਵਾ, ਬੇਨਤੀ, 
ਜਗਿਆਸਾ ਤੇ ਸਮਰੱਥ ਦੇ ਅਰਥ ਵਿਚ “ਲੋਟ” ਲਕਾਰ ਦੀ ਵਰਤੋਂ' ਹੁੰਦੀ ਹੈ: 
ਆਗਿਆ- ਅਧ ਭਵਾਨ ਅਤ੍ਰ ਆਗੱਛਤੁ-(ਅੱਜ ਤੁਸੀਂ ਇਥੇ ਆਓ। ) 
ਸੱਦਾ- ਅਧ ਭਵਾਨ ਇਹ ਭੁੰਬਤਾਮ-(ਅੱਜ ਤੁਸੀ' ਰੋਟੀ ਇਥੇ ਖਾਓ। ) 
ਸਲਾਹ-ਵਨੇਅਸਿਮਨ ਯਥੇਚੱਛੰ ਵਸ-( ਮਰਜੀ ਨਾਲ ਜੰਗਲ ਵਿਚ ਰਹੋ) 
ਬੇਨਤੀ-ਭਵਾਨ ਮਮ ਗ੍ਰਹਿਮ ਆਗੱਛੇਤੁ-( ਤੁਸੀ ਸਾਡੇ ਘਰ ਆਓ) 

ਬ੍ਰਹਮਾਨੰਦ ਤ੍ਰਿਪਾਠੀ (ਉਹੀ: 136) ਅਨੁਸਾਰ, “ਜਦ ਲੋਟ ਲਕਾਰ ਦੀ ਵਰਤੋਂ “ਅਸ਼ੀਰਲਿੰਕ? 
ਵਿਚ ਕੀਤੀ ਜਾਂਦੀ ਹੈ ਤਾਂ ਪ੍ਰਥਮ ਪੁਰਸ਼ ਅਤੇ ਮਧਯ ਪੁਰਸ਼ ਦੇ ਇੱਕ ਵਚਨ ਵਿਚ ਵਿਕਲਪ ਅਨੁਸਾਰ 
“ਤਾਤ” ਦੀ ਵਰਤੋਂ ਹੁੰਦੀ ਹੈ: 
2.6.3 ਅੱਢੈ 

ਤਿਰਭਵਨ ਮਿਸ਼ਰ(2001:157) ਅਨੁਸਾਰ, “ਜੋ ਕਦੇ ਵੀ ਕਿਸੇ ਅਵਸਥਾ ਵਿਚ ਵਿਕਾਰੀ ਨਹੀਂ 
ਹੁੰਦਾ ਉਸਨੂੰ “ਅੱਵੈ” ਕਹਿੰਦੇ ਹਨ”।ਭੱਟ ਦੀਕਸਿਤ ਨੇ ਆਵੈ ਦੇ ਲੱਛਣ ਨੂੰ ਇਸ ਪ੍ਰਕਾਰ ਦਿੱਤਾ ਹੈ; 


ਵਚਨੌਸ਼ ਵ ਸਰਵੇਲ਼ ਯਨਵੇਆੱਤ ਤਦਵੱਗ# 


53 


ਭਾਵ ਜੋ ਤਿੰਨਾਂ ਲਿੰਗਾਂ, ਸਾਰੀਆ ਵਿਭਕਤੀਆਂ ਅਤੇ ਸਾਰੇ ਵਚਨਾਂ ਵਿਚ ਬਿਨਾ ਵਿਕਾਰ ਦੇ ਇੱਕ 
ਸਮਾਨ ਰੂਪ ਰਹਿੰਦਾ ਹੈ, ਉਸ ਨੂੰ “ਆੰਵੈ” ਜਾਂ “ਅਵਿਕਾਰੀ” ਆਖਿਆ ਜਾਂਦਾ ਹੈ। ਤ੍ਰਿਪਾਠੀ (ਉਹੀ :42) 
ਅਨੁਸਾਰ ਬਣਦੇ ਹਨ”। ਪਾਣਿਨੀ ਨੇ “ਸਵਰਾਦਿ ਗਣ” ਵਿਚ ਅੱਵੈ ਸ਼ਬਦ ਵਰਤੇ ਹਨ। 
2.6.3.1 ਨਿਪਾਤ 

ਸੂਤਰ ਨੰ. (1-1-37) ਅਨੁਸਾਰ ਸਵਰ ਆਦਿ ਸ਼ਬਦ ਅਤੇ ਨਿਪਾਤ ਸ਼ਬਦ ਅੱਵੈ ਹੁੰਦੇ ਹਨ। 
“ਅਸ਼ਟਾਧਿਆਈ” ਵਿਚ ਸ਼ੁਤਰਪਾਠ, ਧਾਤੂਪਾਠ ਤੋਂ ਬਿਨਾ ਗਣਪਾਠ ਵੀ ਹੈ ਜੋ ਸੂਤਰ ਵਿਚ ਆਦਿ ਤੇ 
ਅੰਤਕ ਸ਼ਬਦਾਂ ਦੁਆਰਾ ਸਮਝਿਆ ਜਾਦਾ ਹੈ,ਜਿਵੇਂ? ਸਵਰਾਦਿ, ਸਰਵਾਦਿ ਅਤੇ ਚਾਦਿ ਆਦਿ। ਉਕਤ 
ਸੂਤਰ ਵਿਚ ਵੀ ਸਵਰ ਆਦਿ“ ਸਵਰਾਦਿ ਗਣਪਾਠ ਹੈ। ਇਸ ਸਵਰਾਦਿਗਣ ਦੇ ਸ਼ਬਦ ਅਤੇ “ਨਿਪਾਤ” 
ਸਬਦਾਂ ਦੀ ਆੰਵੈ ਸੰਗਿਆ ਦਾ ਵਿਧਾਨ ਇਹ ਸੂਤਰ ਕਰਦਾ ਹੈ।ਸਵਰਾਦਿਗਣ ਪਾਠ ਵਿਚ ਜਿੰਨੇ ਸ਼ਬਦ 
ਆਖਿਆ ਗਿਆ ਹੈ, ਅਰਥਾਤ ਜੋ ਗਣਪਾਠ ਵਿਚ ਨਹੀਂ ਦਰਸਾਏ ਜਾ ਸਕਦੇ ਪਰ ਅਕ੍ਰਿਤੀ ਤੇ ਵਿਹਾਰ 

ਸੂਤਰ ਨੰ. (1-1-37) ਅਨੁਸਾਰ ਜਿਸ ਦੁਆਰਾ ਸਾਰੀਆਂ ਵਿਭਕਤੀਆ ਨਹੀਂ ਆ ਸਕਦੀਆਂ 
ਅਜਿਹੇ ਤਧਿੱਤ ਅੰਤਕ ਸ਼ਬਦ ਆਵੈ ਹੁੰਦੇ ਹਨ। ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਤਧਿੱਤ ਪਿਛੇਤਰ 
ਜਾ ਸਕਦੀਆਂ, ਐਸੇ ਸ਼ਬਦਾਂ ਨੂੰ ਵੀ “ਅੱਵੈ” ਹੀ ਆਖਿਆ ਜਾਂਦਾ ਹੈ। 

ਸੂਤਰ ਨੰ.(1-1-39) ਅਨੁਸਾਰ “ਕ੍ਰਿਤ” ਪਿਛੇਤਰ “ਮ” ਅਤੇ “ਐ” ਵੀ ਅੱਵਿਆਂ ਦੀ ਸ਼੍ਰੇਣੀ ਵਿਚ 
ਵਿਚਾਰੇ ਜਾਂਦੇ ਹਨ। 'ਮ” ਅੰਤਕ ਪਿਛੇਤਰਾਂ ਦੀ ਗਿਣਤੀ ਚਾਰ ਹੈ ਅਤੇ “ਐ? ਪਿਛੇਤਰਾਂ ਦੀ ਕੁੱਲ ਗਿਣਤੀ 
ਵੀਹ ਦੱਸੀ ਗਈ ਹੈ। 

ਸੂਤਰ ਨੰ. (1-1-40) ਅਨੁਸਾਰ ਕਤਵਾ, ਤੋਸੁਨ ਤੇ ਕਸੁਨ ਪਿਛੇਤਰੀ ਸ਼ਬਦ ਵੀ ਅੰਵੈ ਹੁੰਦੇ 
ਹਨ। ਇਹ ਸਾਰੇ “ਕ੍ਰਿਤ” ਪਿਛੇਤਰ ਹਨ। ਇਨ੍ਹਾਂ ਵਿਚ ਲੋਪ ਹੋਣ ਕਰਕੇ “ਤਵਾ”, “ਤੋਸ” ਅਤੇ “ਅਸੁ” ਹੀ 
ਬਾਕੀ ਰਹਿੰਦਾ ਹੈ। ਇਨ੍ਹਾਂ ਪਿਛੇਤਰਾਂ ਤੋਂ ਬਣੇ ਸ਼ਬਦ ਵੀ ਆੰਢੈ ਹੀ ਹੁੰਦੇ ਹਨ। ਇਸ ਸੰਦਰਭ ਵਿਚ ਕਤਵਾ, 
ਕ੍ਰਤਵਾ, ਪਠਿਤਵਾ ਅਤੇ ਭੂਤਵਾ ਆਦਿ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ “ਕਤਵਾ” ਪਿਛੇਤਰ 
ਹਨ। 

ਸੂਤਰ ਨੰ. (1-1-41) ਅਨੁਸਾਰ “ਆੰਵੈਈਭਾਵ ਸਮਾਸ” ਵੀ ਅੱਵੈ ਹੀ ਹੈ। ਜੋ ਸ਼ਬਦ ਰੂਪ ਇਸ 
ਸਮਾਸ ਦੁਆਰਾ ਨਿਰਮਿਤ ਹੁੰਦੇ ਹਨ,ਉਹ ਅੱਵਿਆ ਦੀ ਸ਼੍ਰੇਣੀ ਵਿਚ ਵਿਚਾਰੇ ਜਾਂਦੇ ਹਨ। 


54 


ਸੂਤਰ ਨੰ. (2-4-82) ਅਨੁਸਾਰ ਅੱਵੈ ਵਿਚ “ਆਪ” ਅਤੇ “ਸੁਪ” ਆਦਿ ਪਿਛੇਤਰਾਂ ਦਾ ਲੋਪ ਹੋ 
ਜਾਂਦਾ ਹੈ। 
2.6.3.2 ਉਪਸਰਗ 

ਪਾਣਿਨੀ ਨੇ ਉਪਸਰਗ ਨੂੰ ਵੀ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿਚ ਸਾਮਿਲ ਕੀਤਾ ਹੈ ।ਉਪਸਰਗਾਂ 
ਦੀ ਵਰਤੋਂ' ਧਾਤੂ ਰੂਪਾਂ ਦੇ ਆਰੰਭ ਵਿਚ ਕੀਤੀ ਜਾਂਦੀ ਹੈ। ਇਸ ਦੇ ਸੰਬੰਧ ਵਿਚ ਭੱਟ ਦੀਕਸ਼ਤ ਲਿਖਦਾ ਹੈ: 

ਸ਼ਾਤਵਰਲ ਲਾਧਤੇ ਕਤ ਕਾਇਤ ਤਨ ਵਰਤਤੇ/ 
/ਵਨਨਟ ਤਮੰਵਾ %ਰਥ ੭੫ ਸਰਨਾ ਗਤੀ ਤ੍ਹਧਾ? 

ਇਸ ਸ਼ਲੋਕ ਮੁਤਾਬਿਕ ਉਪਸਰਗ ਦਾ ਪ੍ਰਭਾਵ ਧਾਤੂ ਰੂਪਾਂ ਉਪਰ ਤਿੰਨ ਪ੍ਰਕਾਰ ਪੈਂਦਾ ਹੈ।(ਉ) 
“ਧਾਤਵਰਥ ਬਾਧਤੇ ਕਚਿਤ'-ਅਰਥਾਤ ਕੋਈ ਉਪਸਰਗ ਧਾਤੂ ਦੇ ਅਰਥ ਵਿਚ ਹਮੇਸ਼ਾਂ ਪਰਿਵਰਤਨ ਕਰ 
ਦਿੰਦਾ ਹੈ।(ਅ) “ਕਚਿਤ ਤੁਮ ਅਨੁਵਰਤਿਤੇ`-ਅਰਥਾਤ ਕੋਈ ਉਪਸਰਗ ਧਾਤੂ ਅਰਥ ਦਾ ਉਪਕਾਰਕ ਹੁੰਦਾ 
ਹੋਇਆ ਉਸ ਦੇ ਅਨੁਕੂਲ ਚਲਦਾ ਹੈ।(ਏ) “ਵਿਸ਼ਨਿਸ਼ਿਟ ਤਮ ਏਵ ਅਰਥਮ੍`- ਅਰਥਾਤ ਕੋਈ ਉਪਸਰਗ 
ਧਾਤੂ ਦੇ ਮੂਲ ਅਰਥ ਵਿਚ ਵਿਸ਼ੇਸ਼ਤਾ ਲਿਆ ਦਿੰਦਾ ਹੈ। ਬ੍ਰਹਮਾਨੰਦ ਤ੍ਰਿਪਾਠੀ (ਉਹੀ :34) ਅਨੁਸਾਰ ਕਈ 
ਵਾਰੀ ਧਾਤੂਆਂ ਦੇ ਅੱਗੇ ਇੱਕਾ ਦੁਕਾ ਉਪਸਰਗ ਦੀ ਵਰਤੋਂ ਵਿਸ਼ਿਸ਼ਟ ਅਰਥਾਂ ਦਾ ਬੋਧ ਕਰਵਾਉਣ ਵਾਸਤੇ 
ਕੀਤੀ ਜਾਂਦੀ ਹੈ। ਇਸ ਪ੍ਰਕਾਰ ਉਪਸਰਗ ਇਕ ਅਵਿਕਾਰੀ ਸ਼ਬਦ ਹੈ ਜੋ ਧਾਤੂ ਰੂਪਾਂ ਨਾਲ ਅੰਕਿਤ ਹੁੰਦਾ 
ਹੈ। ਇਸਦੇ ਜੁੜਨ ਨਾਲ ਬਣੇ ਸ਼ਬਦਾਂ ਵਿਚ ਵਿਕਾਰ ਜਰੂਰ ਆਉਂਦਾ ਹੈ ਪਰ ਮੂਲ ਉਪਸਰਗ ਵਿਕਾਰ ਤੋਂ 
ਰਹਿਤ ਹਨ। 
2.7 ਵਾਚ ਵਿਧਾਨ 

ਸੂਤਰ ਨੰ. (1-3-13) ਵਿਚ “ਭਾਵਕਰਮ” ਦਾ ਅਰਥ ਭਾਵ ਵਾਚ ਤੇ ਕਰਮ ਵਾਚ ਵਜੋਂ ਪੇਸ਼ ਕੀਤਾ 
ਗਿਆ ਹੈ। “ਭਾਵ” ਅਤੇ “ਕਰਮ” ਵਿਚ ਹੋਏ ਲਕਾਰ ਦੇ ਸਥਾਨ ਉਤੇ ਆਤਮਨੇਪਦੀ ਪਿਛੇਤਰ ਲਗਦਾ 
ਹੈ।ਪੰਜਾਬੀ ਭਾਸ਼ਾ ਵਿਚ ਧਾਤੂ ਨਾਲ “ਣਾ” ਪਿਛੇਤਰ ਜੋੜਨ ਉਪਰੰਤ ਭਾਵ ਵਾਚਕ ਲਕਾਰ ਦੀ ਉਤਪਤੀ 
ਹੁੰਦੀ ਹੈ,ਜਿਵੇਂ; ਬੋਲਣਾ, ਚੱਲਣਾ ਅਤੇ ਨੱਚਣਾ ਆਦਿ। ਸੂਤਰ ਨੰ.(3-4-69) ਵਿਚ ਲਕਾਰਾਂ ਦੇ ਤਿੰਨ 
ਅਰਥ -ਕਰਤਰੀ, ਕਰਮਣੀ ਤੇ ਭਾਵ ਨੂੰ ਬਿਆਨ ਕੀਤਾ ਗਿਆ ਹੈ। 

ਪਾਣਿਨੀ ਦਾ ਵਿਚਾਰ ਹੈ ਕਿ ਸਕਰਮਕ ਧਾਤੂਆ ਦੁਆਰਾ ਲਕਾਰ ਕਰਮ ਤੇ ਕਰਤਾ ਦੇ ਅਰਥ 
ਵਿਚ ਅਕਰਮਕ ਧਾਤੂਆਂ ਦੁਆਰਾ ਲਕਾਰ ਭਾਵ ਵਾਚੀ ਅਤੇ ਕਰਤਾ ਅਰਥ ਵਾਲੇ ਹੁੰਦੇ ਹਨ।ਜਿਸ ਥਾਂ ਧਾਤੂ 
ਦਾ ਕਰਮ ਹੁੰਦਾ ਹੈ ਉਸ ਨੂੰ “ਸਕਰਮਕ” ਅਤੇ ਜਿਥੇ ਕਰਮ ਦੀ ਪ੍ਰਧਾਨਤਾ ਨਹੀਂ' ਹੁੰਦੀ ਉਸ ਨੂੰ “ਅਕਰਮਕ” 
ਧਾਤੂ ਕਹਿੰਦੇ ਹਨ। ਇਸ ਸੰਬੰਧ ਵਿਚ ਸ਼੍ਰੀਮਦ ਭੱਟ ਦੀਕਸ਼ਤ ਨੇ ਲਿਖਿਆ ਹੈ: 
੭ਪੰਕਾਸ਼ਤੇ ਲੜ੍ਹ /ਨੋਨਤਲਘੰਕਾਸ਼ਾਨ/ 
#ਕਾਰਨਕੰ ਤੰ ਨਾਨਿਯੋ ਵੰਦਾਂਤ, 


ਨੈਸ਼ਸ਼ਤਤਾੀ ਧਾਤੂ #ਕਾਰਮਕਹ ਸਯਾੜ੍ # 


55 


ਭਾਵ ਜਿਸ ਸਥਾਨ ਤੇ ਕਿਰਿਆ ਪਦ, ਕਰਤਰੀ ਪਦ ਨਾਲ ਮਿਲ ਕੇ “ਕਿਮ” ਸ਼ਬਦ ਦੀ ਮੰਗ 
ਕਰਦਾ ਹੈ, ਉਸ ਨੂੰ “ਸਕਰਮਕ” ਕਿਹਾ ਜਾਂਦਾ ਹੈ।ਪਰ ਜਿਥੇ ਕਿਰਿਆ ਪਦ, ਕਰਤਰੀ ਪਦ ਯੁਕਤ ਹੋ ਕੇ 
ਇਸ ਦੀ ਮੰਗ ਨਹੀਂ ਕਰਦਾ, ਉਸ ਨੂੰ “ਅਕਰਮਕ” ਕਹਿੰਦੇ ਹਨ। 

ਜਦੋਂ ਕਿਰਿਆ ਤੇ ਕਰਤਾ ਦਾ ਅਧਿਕਰਣ ਪਰਸਪਰ ਸਮਾਨ ਹੁੰਦਾ ਹੈ ਤਾਂ ਕਿਰਿਆ ਕਰਤਰੀ 
ਵਾਚਕ ਹੁੰਦੀ ਹੈ।ਇਥੇ ਕਿਰਿਆ ਕਰਤਾ ਦੇ ਸੰਦਰਭ ਵਿਚ ਹੁੰਦੀ ਹੈ ਅਤੇ ਇਹ ਕਿਰਿਆ ਕਰਮ 
ਦਰਸਾਉਂਦੀ ਹੈ। “ਭਾਵ ਵਾਚੀ” ਕਿਰਿਆ ਵਿਚ ਭਾਵ ਮਾਤਰ ਨੂੰ ਬਿਆਨ ਕੀਤਾ ਜਾਂਦਾ ਹੈ।ਸੂਤਰ ਨੰ.(3-1- 
13) ਇਸ ਪ੍ਰਕਿਰਿਆ ਦੀ ਪੇਸ਼ਕਾਰੀ ਕਰਦਾ ਹੈ।ਇਸ ਤੋਂ ਅੱਗੇ ਸੂਤਰ ਨੰ.(1-3-14) ਵਿਚ ਕਰਮ ਨੂੰ 
ਕਿਰਿਆ ਦੇ ਸੰਦਰਭ ਵਿਚ ਵਿਖਿਆਤ ਕੀਤਾ ਗਿਆ ਹੈ।ਇਸ ਸੂਤਰ ਵਿਚ “ਵਿਆਤਿਹਾਰ” ਦਾ ਅਰਥ 
ਅਦਲ ਬਦਲ ਹੈ। ਇਥੇ ਇਹ ਪੇਸ਼ ਕੀਤਾ ਗਿਆ ਹੈ ਕਿ ਕਿਰਿਆ ਦੇ ਅਦਲ ਬਦਲ ਕਰਨ ਦੇ ਸੰਬੰਧ ਵਿਚ 
ਜਾਂ ਅਰਥ ਵਿਚ ਕਰਤਰੀ ਵਾਚ ਆਤਮਨੇਪਦੀ ਰੂਪ ਨੂੰ ਪੇਸ਼ ਕਰਦਾ ਹੈ।ਜੇਕਰ ਕਿਸੇ ਹੋਰ ਦੇ ਕਿੱਤੇ ਨੂੰ ਕੋਈ 
ਹੋਰ ਕਰੇ ਤਾਂ ਇਸ ਨੂੰ “ਕਰਮ ਵਿਆਤਿਹਾਰ” ਕਿਹਾ ਜਾਂਦਾ ਹੈ। ਜਿਵੇਂ: 

ਮੰਤਰੀ ਮਜ਼ਦੂਰੀ ਕਰਦੇ ਹਨ। 


ਡਾਕਟਰ ਫ਼ਸਲਾਂ ਬੀਜ਼ਦੇ ਹਨ। 


(੨੧ 


ਸੂਤਰ ਨੰ. (7-3-732% (7-3-79%% (3-7-66). (3-7-67) (3੨768) (3-7-69) 
(3-7-72) (3-7-77) (3-7-72) (3-7-73) (3-7-7% (3-7-75) (3-7-87) (3-7- 
58), (3-7-69) (3-7-960) ਵਿਚ ਇਸ ਸੰਕਲਪ ਨੂੰ ਵਿਸਤ੍ਰਿਤ ਰੂਪ ਵਿਚ ਨਿਰੂਪਤ ਕੀਤਾ ਗਿਆ ਹੈ। 
ਸੂਤਰ ਨੰ. (3-1-67) ਦੀ ਵਿਆਖਿਆ ਕਰਦਿਆਂ ਹੋਇਆ ਵਰਦਰਾਜ ਨੇ ਲਿਖਿਆ ਹੈ: 

ਧਾਤੌਰਯਕ੍ਰਾ ਭਾਵਕਾਰਮਵਾ/ਲਨਨੈ ਨਾਰਵਧਾਤਕੇ/ 

ਭਾਵਹਾ #੍ਰਾਨਾ/ ਨਾ ਚ ਭਾਵਾਰਥਕਲਕਾਰੇਣਾਨੂਧਤੇ/ 
ਸਾਰੇ ਧਾਤੂ ਰੂਪਾਂ ਪਿਛੇ ਜੁੜਦੇ ਹਨ। “ਭਾਵ” ਕਿਰਿਆ ਨੂੰ ਆਖਿਆ ਗਿਆ ਹੈ ਅਤੇ ਅਜਿਹੀ ਕਿਰਿਆ ਦਾ 
ਹੈ।ਉਹੀ ਕਿਰਿਆ ਧਾਤੂ ਦਾ ਅਰਥ ਵੀ ਪ੍ਰਦਾਨ ਕਰਦੀ ਹੈ,ਜਿਸ ਸਮੇਂ ਧਾਤੂ ਦੁਆਰਾ ਹੀ ਕਿਰਿਆ ਦਾ ਬੋਧ 
ਹੋ ਜਾਂਦਾ ਹੈ ਤਾਂ ਲਕਾਰ ਦੁਆਰਾ ਉਸ ਦੀ' ਦੁਬਾਰਾ ਪੇਸ਼ਕਾਰੀ ਕਰਨੀ ਬਹੁਤੀ ਜ਼ਰੂਰੀ ਨਹੀ' ਰਹਿ ਜਾਂਦੀ। 
ਭਾਵ ਜਿਸ ਸਮੇਂ _ਲਕਾਰ ਹੁੰਦਾ ਹੈ ਤਾਂ ਉਹ ਲਕਾਰ ਧਾਤੂ ਦਾ ਹੀ ਅਨੁਸਾਰੀ ਹੁੰਦਾ ਹੈ। ਵਰਦਰਾਜ 
(2007:405) ਨੇ ਇਹ ਮੰਨਿਆ ਹੈ ਕਿ ਜਦੋਂ ਧਾਤੂ ਰੂਪ ਨਾਲ “ਤਿੰਕ” ਪਿਛੇਤਰ ਜੁੜਦਾ ਹੈ ਤਾਂ 
“ਭਾਵਵਾਚ” ਦੀ ਪੇਸ਼ਕਾਰੀ ਹੁੰਦੀ ਹੈ। 

ਪਾਣਿਨੀ ਅਨੁਸਾਰ ਭਾਵਵਾਚ ਵਿਚ ਲਕਾਰ ਨੂੰ ਭਾਵ ਦੇ ਅਰਥ ਵਿਚ ਵਰਤਿਆ ਜਾਂਦਾ ਹੈ। ਉਸ 
ਦੀ ਪ੍ਰਥਮ ਪੁਰਸ਼ ਅਤੇ ਮਧਯ ਪੁਰਸ਼ ਦੁਆਰਾ ਸਮਾਨਾਰਥਿਕਤਾ ਨਹੀਂ ਹੋ ਸਕਦੀ। ਇਸ ਲਈ “ਭਾਵ 


56 


ਅਧਿਕਰਣ ਇੱਛਿਤ ਹੈ। ਉਹ ਪਹਿਲੇ ਨੂੰ ਛੱਡ ਕੇ ਹਮੇਸ਼ਾਂ ਸਮਾਨ ਰੂਪ ਵਿਚ ਹੋ ਜਾਂਦਾ ਹੈ। ਦੂਸਰਾ 
“ਤਿੰਕਵਾਚੀ” ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ “ਭਾਵਵਾਚ” ਵਿਚ ਦੋ-ਵਚਨ ਅਤੇ ਬਹੁ-ਵਚਨ ਨਹੀ 
ਆਉਂਦੇ। ਹਮੇਸ਼ਾ ਇੱਕ ਵਚਨ ਹੀ ਆਉਂਦਾ ਹੈ; ਕਿਉਕਿ ਇੱਕ ਵਚਨ ਸੰਖਿਆ ਦੀ ਇੱਛਾ ਨਹੀ 
ਤੇ ਉਹ ਵੀ ਪ੍ਰਥਮ ਪੁਰਸ਼ ਇੱਕ ਵਚਨੀ ਰੂਪ ਵਿਚ । 
ਇਸ ਤੋਂ ਅੱਗੇ “ਕਰਮਣੀ” ਤੇ “ਕਰਤਰੀ” ਵਾਚ ਦੇ ਸੰਬੰਧ ਵਿਚ ਚਰਚਾ ਕੀਤੀ ਗਈ ਹੈ। ਜਦੋਂ 
ਕਿਰਿਆ ਬੜੀ ਸਰਲਤਾ ਨਾਲ ਹੋ ਰਹੀ ਹੋਵੇ, ਇਸ ਭਾਵ ਨੂੰ ਪੇਸ਼ ਕਰਨ ਵਾਸਤੇ ਹੋਰ ਕਾਰਕ ਵੀ ਕਾਰਨ 
ਬਣ ਜਾਂਦੇ ਹਨ, ਕਿਉਂਕਿ ਉਸ ਸਮੇ ਉਹ ਆਪਣੇ ਵਿਆਪਾਰ ਵਿਚ ਸੁਤੰਤਰ ਹੁੰਦੇ ਹਨ। ਜਿਵੇਂ: “ਅੱਗ ਰੋਟੀ 
“ਕਰਤਾ” ਬਣਾਇਆ ਜਾਂਦਾ ਹੈ,ਤਾਂ ਸਕਰਮਕ ਧਾਤੂ ਅਕਰਮਕ ਹੋ ਜਾਂਦੀ ਹੈ, ਉਸ ਸਮੇਂ ਧਾਤੂ ਦਾ ਕਰਤਾ 
ਅਤੇ ਲਕਾਰ ਭਾਵਵਾਚੀ ਹੋਵੇਗਾ। “ਭਾਵ” ਵਿਚ ਸਮੁੱਚੇ ਰੂਪ ਭਾਵਵਾਚੀ ਬਣਦੇ ਹਨ। ਸੂਤਰ ਨੰ. (3-1-87) 
ਦੀ ਵਿਆਖਿਆ ਕਰਦਿਆਂ ਹੋਇਆਂ ਧਰਾਨੰਦ ਸ਼ਾਸਤ੍ਰੀ (2015:731) ਨੇ ਲਿਖਿਆ ਹੈ ਕਿ ਜਿਥੇ ਕਿਰਿਆ 
ਹੋਣ ਵਾਲਾ ਵਿਸ਼ੇਸ਼ ਕਰਮ “ਗਲਣਾ? ਹੁੰਦਾ ਹੈ ਅਤੇ ਇਥੇ ਕਿਰਿਆ ਹੀ ਕਰਮ ਦੀ ਲਖਾਇਕ ਬਣਦੀ 
ਦੋਵਾਂ ਅਵਸਥਾਵਾਂ ਵਿਚ ਮੌਜ਼ੂਦ ਹੁੰਦੀ ਹੈ। 
ਸੂਤਰ ਨੰ. (3-4-69) ਅਨੁਸਾਰ ਲਕਾਰਾਂ ਦੀ ਵਰਤੋ' ਕਰਤਾ, ਕਰਮ ਅਤੇ ਭਾਵ ਤਿੰਨਾਂ ਰੂਪਾਂ ਵਿਚ 
ਕੀਤੀ ਜਾਂਦੀ ਹੈ।ਜਿਸ ਸਮੇਂ ਕਰਤਾ ਪਦ ਵਿਚ ਕਿਰਿਆਪਦ ਯੁਕਤ “ਕਿਮ? ਪਿਛੇਤਰ ਜੁੜਦਾ ਹੈ ਤਾਂ ਉਹ 
ਅਕਰਮਕ ਹੁੰਦੀ ਹੈ।ਇਸ ਤਰ੍ਹਾਂ ਹੀ ਲਕਾਰਾਂ ਦੀ ਵਰਤੋਂ ਕਰਤਰੀ, ਕਰਮਣੀ ਅਤੇ ਭਾਵਵਾਚ ਵਿਚ ਕੀਤੀ 
ਜਾਦੀ ਹੈ। “ਕਰਤਰੀ ਵਾਚ” ਲਕਾਰ ਦੇ ਪੁਰਸ਼ ਅਤੇ ਵਚਨ, ਕਰਤਾ ਦੇ ਪੁਰਸ਼ ਤੇ ਵਚਨ ਅਨੁਸਾਰ ਹੁੰਦੇ 
ਹਨ। “ਕਰਮਣੀ ਵਾਚ” ਵਿਚ ਲਕਾਰ ਕਰਮ ਅਨੁਸਾਰ ਹੁੰਦੇ ਹਨ। “ਭਾਵਵਾਚ” ਵਿਚ ਕਿਰਿਆ ਦਾ ਕੇਵਲ 
ਹੈ।ਇਥੇ ਲਕਾਰ ਕਰਤਾ ਅਤੇ ਕਰਮ ਦੋਵਾਂ ਤੋਂ ਸੁਤੰਤਰ ਹੁੰਦੇ ਹਨ। ਜਿਵੇ: 
1. ਮੁੰਡਾ ਕਿਤਾਬ ਪੜ੍ਹਦਾ ਹੈ-ਕਰਤਰੀ ਵਾਚ 
2. ਕਹਾਣੀ ਲੇਖਕ ਦੁਆਰਾ ਲਿਖੀ ਗਈ ।-ਕਰਮਣੀ ਵਾਚ 
3. ਮੇਰੇ ਕੋਲੋਂ ਖੜ੍ਹਿਆ ਨਹੀਂ ਜਾਂਦਾ। -ਭਾਵਵਾਚ 
ਪਾਣਿਨੀ ਅਨੁਸਾਰ ਸਕਰਮਕ ਧਾਤੂਆਂ ਦੇ ਰੂਪ ਦੋ ਕਿਸਮ ਦੇ ਹਨ- “ਕਰਤਰੀਵਾਚ” ਤੇ 
“ਕਰਮਣੀਵਾਚ”। ਅਕਰਮਕ ਧਾਤੂਆਂ ਦੇ ਵੀ ਦੋ ਰੂਪ-“ਭਾਵਵਾਚ” ਅਤੇ “ਕਰਤਰੀਵਾਚ” ਬਿਆਨ ਕੀਤੇ 


57 


ਗਏ ਹਨ। “ਅਸ਼ਟਾਧਿਆਈ” ਵਿਚ “ਵਾਚ” ਦੇ ਸੰਦਰਭ ਵਿਚ ਕੁਝ ਧਾਰਨਾਵਾਂ ਇਸ ਪ੍ਰਕਾਰ ਸਪੱਸ਼ਟ 
ਹੁੰਦੀਆਂ ਹਨ: 
1. “ਕਰਤਰੀ ਵਾਚ” ਕਰਤਾ ਮੁੱਖ ਹੁੰਦਾ ਹੈ ਅਤੇ ਕਿਰਿਆ ਕਰਤਾ ਦੇ ਅਨੁਸਾਰ ਚਲਦੀ ਹੈ। ਕਰਤਾ 
ਵਿਚ ਪ੍ਰਥਮ ਤੇ ਕਰਮ ਵਿਚ ਦੂਸਰੀ ਵਿਭਕਤੀ ਲਗਦੀ ਹੈ। 
2. “ਕਰਮਣੀ ਵਾਚ” ਵਿਚ ਕਰਮ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਕਰਮ ਦੇ ਅਨੁਸਾਰ ਹੀ ਕਿਰਿਆ ਦਾ 
ਪੁਰਸ਼, ਵਚਨ ਅਤੇ ਲਿੰਗ ਹੁੰਦਾ ਹੈ। ਕਰਮਣੀ ਵਾਚ ਦੇ ਕਰਮ ਵਿਚ ਪ੍ਰਥਮ ਅਤੇ ਕਰਤਾ ਵਿਚ 
ਤੀਸਰੀ ਵਿਭਕਤੀ ਲਗਦੀ ਹੈ। ਕਿਰਿਆ, ਕਰਮ ਅਨੁਸਾਰ ਹੁੰਦੀ ਹੈ। 
3. “ਭਾਵ ਵਾਚ” ਵਿਚ ਕਿਰਿਆ, ਕਰਤਾ ਅਤੇ ਕਰਮ ਦੋਹਾਂ ਤੋਂ ਸੁਤੰਤਰ ਹੁੰਦੀ ਹੈ। ਉਸ ਦੇ ਰੂਪ ਵਿਚ 
ਨਾ ਤਾਂ ਕਰਤਾ ਅਤੇ ਨਾ ਹੀ ਕਰਮ ਅਨੁਸਾਰ ਪਰਿਵਰਤਨ ਹੁੰਦਾ ਹੈ। ਇਸ ਵਿਚ ਕਰਤਾ ਤੀਸਰੀ 
ਵਿਭਕਤੀ ਦਾ ਧਾਰਨੀ ਹੁੰਦਾ ਹੈ,ਇਥੇ ਕਰਮ ਦੀ ਅਣਹੋਂਦ ਹੁੰਦੀ ਹੈ ਅਤੇ ਕਿਰਿਆ ਵਿਚ ਪ੍ਰਥਮ 
ਪੁਰਸ਼ ਇੱਕ ਵਚਨੀ ਰੂਪ ਵਿਚ ਹੀ ਵਿਚਰਦਾ ਹੈ। 
2.8 ਕਾਰਕ ਅਤੇ ਵਿਭਕਤੀ 

“ਅਸ਼ਟਾਧਿਆਈ” ਵਿਚ ਛੇ ਕਾਰਕ ਅਤੇ ਉਨ੍ਹਾਂ ਨੂੰ ਵਿਅਕਤ ਕਰਦੇ ਸੱਤ ਵਿਆਕਰਨਿਕ ਚਿੰਨ੍ਹ 
“ਵਿਭਕਤੀਆਂ? ਦਾ ਵਿਧਾਨ ਨਿਮਨਲਿਖਤ ਅਨੁਸਾਰ ਕੀਤਾ ਗਿਆ ਹੈ। 
2.8.1 ਕਾਰਕ 

ਕਾਰਕ ਦੀ ਪ੍ਰਕ੍ਰਿਤੀ ਬਾਰੇ ਪਤੰਜਲੀ ਨੇ ਲਿਖਿਆ ਹੈ ਕਿ “ਕਰੋਤਿ ਇਤਿ ਕਾਰਕਮ੍” ਅਰਥਾਤ ਜੋ 
ਕਹਿੰਦੇ ਹਨ।ਪਾਣਿਨੀ ਦਾ ਕਾਰਕ ਸਿਧਾਂਤ ਨਾਂਵਪਦ ਅਤੇ ਕਿਰਿਆਪਦ ਦੇ ਆਪਸੀ ਵਾਕਾਰਥਿਕ ਸੰਬੰਧਾਂ 
ਉਪਰ ਆਸ਼ਰਿਤ ਹੈ। ਪਾਣਿਨੀ ਨੇ 1-4-23 ਤੋਂ 1-4-55 ਤੱਕ ਤੇਤੀ ਸੂਤਰਾਂ ਵਿਚ ਕਾਰਕ ਵਿਵਸਥਾ ਦਾ 
ਨਿਰੂਪਣ ਕੀਤਾ ਹੈ। ਉਸ ਨੇ ਕਾਰਕੇ ਪਦ (7-#-2੭) ਸੂਤਰ ਨੂੰ ਆਪਣੇ ਵਿਆਕਰਨ ਵਿਚ ਅਧਿਕਾਰ 
ਸੂਤਰ ਵਜੋਂ ਵਰਤਿਆ ਹੈ।ਇਸ ਸੂਤਰ ਦਾ ਅਧਿਕਾਰ ਤੱਤ ਪੂਯੌਜਲੇ ਹੇਤੁ ਝ_ (7-#-55) ਸੂਤਰ ਤੱਕ 
ਹੈ।ਪਾਣਿਨੀ ਮੁਤਾਬਿਕ “ਹੇਤੁ” ਸੁਤੰਤਰ ਕਾਰਕ ਨਹੀ ਬਲਕਿ ਕਰਤਾ ਕਾਰਕ ਦਾ ਹੀ ਇਕ ਭੇਦ ਹੈ।ਉਸ 
ਦਾ ਮੱਤ ਹੈ ਕਿ ਕਰਤਾ ਕਾਰਕ ਕਿਰਿਆ ਦੇ ਪ੍ਰਤੀਪਾਦਨ ਵਿਚ ਕੇਂਦਰੀ ਤੱਤ ਵਜੋਂ ਭੂਮਿਕਾ ਨਿਭਾਉਂਦਾ 


ਹੈ।ਵਾਕ ਵਿਚ ਜੋ ਕਾਰਜ ਕਿਰਿਆਵੀ ਪਦ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ, ਕਰਤਾ ਕਾਰਕ ਉਸ ਵਿਚ 


/ ( 


ਕੇਂਦਰੀ ਤੱਤ ਹੁੰਦਾ ਹੈ ਅਤੇ ਕਾਰਜ ਦੀ ਪੂਰਤੀ ਵਾਸਤੇ ਦੂਜੇ ਤੱਤ ਕਰਤਾ ਕਾਰਕ ਦੇ ਅਧੀਨ ਹੁੰਦੇ ਹਨ। ਰਾਮ 
ਨਾਥ ਸ਼ਰਮਾ (2002:147) ਅਨੁਸਾਰ ਪਾਣਿਨੀ ਦੇ ਕਾਰਕ ਸਿਧਾਂਤ ਸੰਬੰਧੀ ਨਿਯਮਾਂ ਨੂੰ ਤਿੰਨ ਸ਼੍ਰੇਣੀਆਂ 
ਵਿਚ ਵੰਡਿਆ ਗਿਆ ਹੈ-ਸਮਾਨਯ ਨਿਯਮ, ਵਿਸ਼ੇਸ਼ ਨਿਯਮ ਅਤੇ ਸ਼ੇਸ਼ ਨਿਯਮ। _ਪਾਣਿਨੀ ਨੇ ਕਾਰਕਾਂ 


ਹਰਵਿੰਦਰਪਾਲ ਕੌਰ (2007:23-24) ਨੇ ਪਾਣਿਨੀ ਵਿਆਕਰਨ ਅਤੇ ਸਮੁੱਚੇ ਭਾਰਤੀ ਕਾਰਕ 
ਸਿਧਾਂਤ ਦਾ ਡੂੰਘਾ ਅਧਿਐਨ ਕਰਕੇ ਇਹ ਨਿਸ਼ਕਰਸ਼ ਪ੍ਰਾਪਤ ਕੀਤਾ ਹੈ ਕਿ ਕਿਸੇ ਵਾਕਾਤਮਿਕ ਕਾਰਜ ਵਿਚ 
ਭਾਗ ਲੈਣ ਵਾਲਾ _ਭਾਗੀਦਾਰ ਕਾਰਕ ਵਜੋਂ ਸਥਾਪਿਤ ਹੁੰਦਾ ਹੈ। ਇਸ ਕਾਰਜ ਨੂੰ ਕਿਸ ਕਾਰਕ ਦੀ ਸ਼੍ਰੇਣੀ 
ਵਿਚ ਵਿਚਾਰਿਆ ਜਾਵੇ ਇਹ ਤਿੰਨਾਂ ਸ਼ਰਤਾਂ ਉਤੇ ਆਸ਼ਰਿਤ ਹੈ- ਪਹਿਲਾ; ਵਾਕਗਤ ਕਿਰਿਆ ਦੇ ਸੁਭਾਅ 
ਉਪਰ, ਦੂਜਾ;ਵਾਕ ਕਾਰਜ ਵਿਚ ਭਾਗੀਦਾਰ ਦੀ ਭੂਮਿਕਾ ਉਤੇ, ਤੀਸਰਾ; ਉਸ ਭੂਮਿਕਾ ਬਾਰੇ ਬੁਲਾਰੇ ਦੀ 
ਇੱਛਾ ਉਪਰ। ਹਰਵਿੰਦਰਪਾਲ ਕੌਰ(ਉਹੀ) ਨੇ ਰਾਮ ਨਾਥ ਸਰਮਾ(1987) ਅਤੇ ਬ੍ਰਜੇਸ਼ਵਰ ਵਰਮਾ (1973) 
ਆਦਿ ਦੇ ਹਵਾਲਿਆਂ ਨਾਲ ਇਹ ਨਿਸ਼ਕਰਸ਼ ਕੱਢਿਆ ਹੈ ਕਿ ਇੱਕ ਵਾਕ ਵਿਚ ਕਿੰਨੇ ਨਾਂਵਪਦ ਆ ਸਕਦੇ 
ਨੇ,ਇਹ ਕਿਰਿਆ ਦੇ ਮਿਜ਼ਾਜ਼ ਉਪਰ ਨਿਰਭਰ ਕਰਦਾ ਹੈ ਅਤੇ ਵਾਕ ਵਿਚ ਨਾਂਵਪਦ ਤੇ ਕਿਰਿਆਪਦ ਜਿਸ 
ਸੰਬੰਧ ਵਿਚ ਬੱਝਿਆ ਹੁੰਦਾ ਹੈ ਉਹ ਉਸੇ ਕਾਰਕ ਵਰਗ ਵਿਚ ਆਉਂਦਾ ਹੈ। ਇਸ ਪ੍ਰਕਾਰ ਹੀ ਬੁਲਾਰੇ ਦੀ 
ਭਾਵਨਾ ਜਾਂ ਕਾਰਜ ਪ੍ਰਤੀ ਨਜ਼ਰੀਏ ਅਨੁਸਾਰ ਵੀ ਕਾਰਕ ਦੀ ਸ਼੍ਰੇਣੀ ਨਿਰਧਾਰਤ ਹੁੰਦੀ ਹੈ। ਇਸ ਤਰ੍ਹਾਂ 
ਅਸ਼ਟਾਧਿਆਈ ਵਿਚ ਕੁੱਲ ਛੇ ਕਾਰਕਾਂ ਸੰਬੰਧੀ ਨਿਰਦੇਸ਼ ਕੀਤਾ ਹੈ : 


ਅਪਾਦਾਨ ਕਾਰਕ- _ਧਰਵਮਆਾਨ#ਘਾਟਾਨਨ' (-#-24%) 

ਸੰਪਰਦਾਨ ਕਾਰਕ- _ਕਾਰਮਣਾ ਲਮਪੁੰਤੇ ਸ਼ ਸੰਮਨਦਾਨਨ (9-#-32) 

ਕਰਣ ਕਾਰਕ- ਸਾਧਕਤਮਨੰ ਕਾਰਣਮ (9-4-42) 

ਅਧਿਕਰਣ ਕਾਰਕ- ਆਧਾਨੋਆ/ਮਕਰਣਮ ($-4#-45) 

ਕਰਮ ਕਾਰਕ- _ਕਾਰਤਗੀਮਸ਼ਤਤਮਆੰ ਕਾਰਨ (7-4੪-4੭) 

ਕਰਤਾ ਕਾਰਕ- ਸਫ਼ਤੰਤਰਹ ਕਰਤਾ (/-4੪-542 
1. ਅਪਾਦਾਨ ਕਾਰਕ: 

ਸੂਤਰ ਧ੍ਰਵ ੭%ਘਆਾਲੇ %ਆਦਾਨਨ (/-#-2#੭ ਅਨੁਸਾਰ ਜੋ ਵਸਤੂ ਸਥਿਰ ਹੈ, ਅਚਲ ਹੈ, ਉਸ ਨੂੰ 

ਅਪਾਦਾਨ ਕਾਰਕ ਕਹਿੰਦੇ ਹਨ। ਜਿਵੇਂ-“ਮਾਂ ਬਗੀਚੇ ਵਿਚੋਂ ਬੱਚੇ ਵਾਸਤੇ ਫੁੱਲ ਤੋੜ ਰਹੀ ਹੈ”। ਇਸ ਵਾਕ 


ਵਿਚ “ਬਗੀਚਾ” ਅਪਾਦਾਨ ਕਾਰਕ ਹੈ,ਕਿਉਂਕਿ ਇਹ ਅਚਲ ਵਸਤੂ ਹੈ। 


2. ਸੰਪਰਦਾਨ ਕਾਰਕ: 

ਕਾਰਮਣਾ ਯਮਲਪੀਂਤ ਨ ਸੰਪਰਦਾਨਨ (7-#-੭2) ਸੂਤਰ ਦੁਆਰਾ ਸੰਪਰਦਾਨ ਕਾਰਕ ਨੂੰ 
ਪਰਿਭਾਸ਼ਿਤ ਕੀਤਾ ਗਿਆ ਹੈ।ਕਿਰਿਆ ਦੁਆਰਾ ਕਰਤਾ ਜਿਸ ਨੂੰ ਕੋਈ ਵਸਤੂ ਪ੍ਰਦਾਨ ਕਰਦਾ ਹੈ, ਉਹ 
ਸੰਪਰਦਾਨ ਕਾਰਕ ਅਧੀਨ ਆਉਂਦਾ ਹੈ।ਜਿਵੇਂ-“ ਰਾਜਾ ਬ੍ਰਾਹਮਣ ਨੂੰ ਗਊ ਦਾਨ ਕਰਦਾ ਹੈ” ਇਸ ਵਾਕ 
ਵਿਚ “ਬ੍ਰਾਹਮਣ” ਸੰਪਰਦਾਨ ਕਾਰਕ ਹੈ। 
3. ਕਰਣ ਕਾਰਕ: 


ਨਾਧਕਤਮਨੰ ਕਰਣਨ (/-#-#2) ਸੂਤਰ ਅਨੁਸਾਰ ਕਿਰਿਆ ਨੂੰ ਕਰਨ ਵਿਚ ਜੋ ਸਭ ਤੋਂ ਵੱਧ 
ਸਹਾਇਕ ਹੁੰਦਾ ਹੈ,ਉਸ ਨੂੰ ਕਰਣ ਕਾਰਕ ਆਖਿਆ ਜਾਂਦਾ ਹੈ।ਜਿਵੇਂ-“ ਰਾਮ ਨੇ ਪੈੱਨ ਨਾਲ ਚਿੱਠੀ ਲਿਖੀ” 


59 


ਇਸ ਵਾਕ ਵਿਚ ਕਿਰਿਆ ਦੀ ਸਿੱਧੀ ਵਾਸਤੇ “ਪੈੱਨ” ਅਤਿਅੰਤ ਸਹਾਇਕ ਹੈ ਇਸ ਕਰਕੇ ਇਹ ਕਰਣ 
ਕਾਰਕ ਦੀ ਸ਼੍ਰੇਣੀ ਵਿਚ ਆਵੇਗਾ। 
4. ਅਧਿਕਰਣ ਕਾਰਕ: 

ਸੂਤਰ ੭ਨਾਨਆਸਮਕਰਣਮ (/-#-#5) ਅਨੁਸਾਰ ਜਿਹੜੇ ਥਾਂ ਉਪਰ ਕਰਤਾ ਜਾਂ ਕਰਮ ਨਾਲ 
ਸੰਬੰਧ ਰੱਖਦੀ ਕਿਰਿਆ ਵਾਪਰਦੀ ਹੈ,ਉਹ ਉਸ ਕਿਰਿਆ ਦਾ ਆਧਾਰ ਹੁੰਦਾ ਹੈ ਅਤੇ ਕਿਰਿਆ ਦਾ ਇਹੋ 
ਆਧਾਰ ਅਧਿਕਰਣ ਕਾਰਕ ਵਜੋਂ ਪੇਸ਼ ਕੀਤਾ ਗਿਆ ਹੈ। 
5. ਕਰਮ ਕਾਰਕ: 

ਕਾਰਤਗੀ/ਸ਼ਤਤਨ' ਕਰ# (/-#-#੭੭ ਸੂਤਰ ਅਨੁਸਾਰ ਜਿਹੜੀ ਕਿਰਿਆ ਦੁਆਰਾ ਕਰਤਾ ਨੂੰ 
ਮਨਭਾਉਂਦੇ ਫਲ ਦੀ ਪ੍ਰਾਪਤੀ ਹੋਵੇ ਉਸ ਨੂੰ ਕਰਮ ਕਿਹਾ ਜਾਂਦਾ ਹੈ। ਦੂਸਰੇ ਸੂਤਰ ਤਲਾਯੁਕਤਾੰ ਦਾਨੰਨਘਸ਼ਤਨਹ 
(7-#-੭69 ਵਿਚ ਇਹ ਵਿਧਾਨ ਵੀ ਪੇਸ਼ ਕੀਤਾ ਹੈ ਕਿ ਅਜਿਹੀ ਵਸਤੂ ਜੋ ਕਰਤਾ ਨੂੰ ਇੱਛਤ ਨਾ ਹੋਵੇ ਪਰ 
ਕਿਰਿਆ ਨਾਲ ਉਸ ਦਾ ਰਿਸਤਾ ਮਨੋਇੱਛਤ ਪਦਾਰਥ ਵਰਗਾ ਹੋਵੇ ਤਾਂ ਵੀ ਐਸਾ ਪਦਾਰਥ ਜਾਂ ਵਸਤੂ 
ਕਰਮ ਦੀ ਹੈਸੀਅਤ ਹੀ ਰੱਖਦਾ ਹੈ। ਜਿਵੇਂ- “ ਉਹ ਦਾਲ਼ ਖਾਂਦਾ ਹੋਇਆ ਕੋਕੜੂ ਖਾ ਗਿਆ” ਇਸ ਵਾਕ 
ਵਿਚ “ਕੋਕੜੂ ਖਾਣਾ” ਭਾਵੇਂ ਅਣਇੱਛਤ ਕਿਰਿਆ ਹੈ ਪਰ ਫਿਰ ਵੀ ਇਸ ਦੀ ਕਰਮ ਸੰਗਿਆ ਹੀ ਹੋਵੇਗੀ । 
6. ਕਰਤਾ ਕਾਰਕ: 

੭ਵਤੰਤਰ ਕਰਤਾ (7-#-5#) ਸੂਤਰ ਅਨੁਸਾਰ ਕਿਰਿਆ ਕਰਨ ਵਿਚ ਜੋ ਸੁਤੰਤਰ ਹੁੰਦਾ ਹੈ,ਉਸ ਨੂੰ 
“ਕਰਤਾ” ਕਾਰਕ ਕਹਿੰਦੇ ਹਨ। ਜਿਵੇਂ-“ਕੁੜੀ ਚੁੱਲ੍ਹੇ ਉਤੇ ਰੋਟੀ ਪਕਾਉਂਦੀ ਹੈ।” ਇਸ ਵਾਕ ਵਿਚ “ਕੁੜੀ”, 
ਦੁਆਰਾ ਜੋ ਕਿਰਿਆ ਵਾਪਰ ਰਹੀ ਹੈ,ਉਹ ਸੁਤੰਤਰ ਤੌਰ ਤੇ ਨਹੀ ਸਗੋਂ “ਕੁੜੀ? ਦੇ ਨਿਯੰਤਰਣ ਅਧੀਨ ਹੋ 
ਰਹੀ ਹੈ। ਇਉਂ ਇਸ ਵਾਕ ਵਿਚ “ਕੁੜੀ” ਕਿਸੇ ਦੇ ਅਧੀਨ ਨਹੀਂ ਬਲਕਿ ਮੁੱਖ ਕਿਰਿਆ “ਪਕਾਉਂਣਾ” ਦੀ 
ਸੁਤੰਤਰ ਕਰਤਾ ਹੋਣ ਕਾਰਨ ਕਰਤਾ ਕਾਰਕ ਦੀ ਭੂਮਿਕਾ ਵਿਚ ਹੈ। 
2.8.2 ਵਿਭਕਤੀ 
ਤਿਹੱਤਰ ਸੂਤਰਾਂ ਵਿਚ ਕੀਤਾ ਹੈ।(ਇਥੇ ਸਗਲੇ ਸੂਤਰਾਂ ਨੂੰ ਵਿਖਿਆਤ ਨਹੀਂ ਕੀਤਾ ਗਿਆ ਕਿਉਂਕਿ ਸਾਡਾ 
ਸਰੋਕਾਰ ਪਾਣਿਨੀ ਦੇ ਵਿਭਕਤੀ ਵਿਧਾਨ ਨੂੰ ਸੰਖੇਪ ਵਿਚ ਪ੍ਰਸਤੁਤ ਕਰਨ ਨਾਲ ਹੈ) ਸੂਤਰ ਨੰ. (8-1-2) 
ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿਭਕਤੀਆਂ ਵਿਚੋਂ' ਦੂਜੀ, ਚੌਥੀ ਅਤੇ ਪੰਜਵੀ' ਦੀ ਰੂਪ ਦੇ ਪੱਖ ਤੋਂ ਸਮਾਨਤਾ 
ਹੈ ਪਰ ਇਹ ਸੁਆਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਨੂੰ ਵੱਖ-ਵੱਖ ਵਿਭਕਤੀਆਂ ਦੇ ਅੰਤਰਗਤ ਕਿਉ ਰੱਖਿਆ 
ਗਿਆ ਹੈ? ਅਸਲ ਵਿਚ ਇਨ੍ਹਾਂ ਦਾ ਕਾਰਜ ਵੱਖੋ-ਵੱਖਰਾ ਹੈ।ਇਸ ਤੋਂ ਸਪੱਸ਼ਟ ਹੈ ਕਿ ਪਾਣਿਨੀ ਦੁਆਰਾ 
ਨਿਰਮਿਤ “ਸੁਪ੍” ਵਿਭਕਤੀਆਂ ਦਾ ਵਰਗ ਰੂਪ ਦੇ ਆਧਾਰ ਉਤੇ ਨਹੀਂ ਬਲਕਿ ਕਾਰਜ ਦੇ ਆਧਾਰ ਉਪਰ 


ਬਣਾਇਆ ਗਿਆ ਹੈ।ਹਰੇਕ ਵਰਗ ਵਿਚ ਨਾਂਵ ਸ਼ਬਦ ਦੇ ਤਿੰਨ ਵਚਨਾਂ(ਇੱਕ ਵਚਨ,ਦੋ ਵਚਨ ਅਤੇ ਬਹੁ- 


60 


ਵਚਨ) ਮੁਤਾਬਿਕ ਭਿੰਨ-ਭਿੰਨ “ਸੁਪ੍” ਵਿਭਕਤੀਆ ਵਿਚਰਦੀਆਂ ਹਨ ।ਜਿਹੜੇ ਸ਼ਬਦਾਂ ਦੇ ਅੰਤ ਵਿਚ ਇਹ 
ਵਿਭਕਤੀਆਂ ਜੁੜਦੀਆਂ ਹਨ; ਉਨ੍ਹਾਂ ਨੂੰ 'ਸੁਬੰਤ ਪਦ” ਆਖਿਆ ਜਾਂਦਾ ਹੈ। 


ਪਹਿਲੀ ਵਿਭਕਤੀ (ਪ੍ਰਥਮਾ): 
ਸੂਤਰ ਨੰ. (2-3-46) ਅਨੁਸਾਰ ਪ੍ਰਾਤਿਪਦਿਕ ਅਰਥ,ਲਿੰਗ, ਪਰਿਮਾਣ ਅਤੇ ਵਚਨ ਨਿਰਦੇਸ਼ 
ਵਿਚ ਪ੍ਰਥਮ ਵਿਭਕਤੀ ਦੀ ਵਰਤੋਂ ਹੁੰਦੀ ਹੈ: 
ਪ੍ਰਾਤਿਪਦਿਕ ਅਰਥ- /ਨਆਆਨਨ” 
ਲਿੰਗ- ਨਰ-ਨਾਲੀ ੪ਸ਼ਤਕਮ 
ਪਰਿਮਾਣ-ਦੁੱਣ ਵਨ 
ਵਚਨ- ਏਕਹਗ, ਛੱਫ; ਝਹਫਹਾ 
ਜਿਸ ਸਮੇਂ ਤੱਕ ਸ਼ਬਦ ਵਿਚ ਪ੍ਰਥਮ ਵਿਭਕਤੀ ਦੀ ਵਰਤੋਂ ਨਹੀਂ ਹੁੰਦੀ,ਉਸ ਵੇਲੇ ਤੱਕ ਉਸ ਦਾ 
ਅਰਥ ਗ੍ਰਹਿਣ ਨਹੀਂ ਕੀਤਾ ਜਾ ਸਕਦਾ, ਇਥੋਂ ਤੱਕ ਕਿ ਅੱਵੈ ਵਿਚ ਵੀ ਪ੍ਰਥਮ ਵਿਭਕਤੀ ਇੱਕ ਵਚਨ ਦੀ 
ਵਰਤੋਂ ਹੁੰਦੀ ਹੈ।ਸੂਤਰ ਨੰ.(2-4-47) ਅਨੁਸਾਰ ਸੰਬੋਧਨ ਵਿਚ ਪ੍ਰਥਮ ਵਿਭਕਤੀ ਵਿਚਰਦੀ ਹੈ: 
ਭਾ ਛਾਤ੍ਹਾਹ! ਉੱਤਸ਼ਿਠ।( ਐ ਵਿਦਿਆਰਥੀਓ ! ਖੜ੍ਹੇ ਹੋ ਜਾਓ) 
ਹੈ ਜ੍ਰੈਸ਼ਨ/ ਆਗੱਛ। (ਹੇ ਕ੍ਰਿਸ਼ਨ! ਆ ਜਾਓ) 


ਦੂਜੀ ਵਿਭਕਤੀ(ਦੁਵਿਤੀਆ): 
ਸੂਤਰ ਨੰ. (2-3-2) ਅਨੁਸਾਰ ਕਰਮ ਕਾਰਕ ਨੂੰ ਪ੍ਰਗਟ ਕਰਨ ਵਾਸਤੇ ਦੂਸਰੀ ਵਿਭਕਤੀ ਵਰਤੀ 
ਜਾਂਦੀ ਹੈ। ਜਿਵੇਂ: 
ਰਾਮਹ ਗ੍ਰਾਨਂ ਗੱਛਤਿ। ( ਰਾਮ ਘਰ ਜਾਂਦਾ ਹੈ) 
ਦੁਆਰਾ ਪ੍ਰਗਟ ਹੁੰਦਾ ਹੈ। 
ਸੂਤਰ ਨੰ. (2-3-31) ਅਨੁਸਾਰ “ਐਨਪ” ਪਿਛੇਤਰ ਦੁਆਰਾ ਵੀ ਦੂਸਰੀ ਵਿਭਕਤੀ ਨੂੰ ਪੇਸ਼ 
ਕੀਤਾ ਜਾਂਦਾ ਹੈ। ਇਹ ਨਿਕਟਵਰਤੀ ਅਰਥਾਂ ਦਾ ਬੋਧ ਕਰਵਾਉਂਦਾ ਹੈ: 
ਰਾਮਹ ਨਗਰੰ ਨਗਰਸਯ ਵਾ ਇੰਤਰੇਣ ਨਿਵਸਤਿ। (ਰਾਮ ਪਿੰਡ ਦੀ ਉਤਰੀ ਦਿਸ਼ਾਂ ਵਿਚ ਰਹਿੰਦਾ ਹੈ) 
ਸੂਤਰ ਨੰ. (2-3-5) ਅਨੁਸਾਰ ਸਮਾਂ ਤੇ ਮਾਰਗ ਵਾਚਕ ਸ਼ਬਦਾਂ ਦੇ ਅੰਤਲੇ ਸੰਯੋਗ ਵਿਚ ਦੂਸਰੀ 
ਵਿਭਕਤੀ ਹੁੰਦੀ ਹੈ: 
ਰਾਣੀ ਆਸੰ ਕਲਿਆਣੀ ਅਸਤਿ। (ਰਾਣੀ ਇੱਕ ਮਹੀਨੇ ਤੱਕ ਠੀਕ ਹੋ ਜਾਵੇਗੀ) 
ਇਯੰ ਕ੍ਰੱਲੰ ਕੁਟਿਲਾ ਨਦੀ। (ਇਹ ਨਦੀ ਇੱਕ ਮੀਲ ਤੱਕ ਟੇਢੀ ਹੈ। ) 


“ਮਿਸਾਲਾਂ ਵਿਚ ਜੋ ਸ਼ਬਦ ਰੂਪ ਐਟਾਲਿਕ ਤੇ ਗੂੜ੍ਹੇ ਹਨ, ਉਨ੍ਹਾਂ ਵਿਚ ਵਿਭਕਤੀ ਚਿੰਨ੍ਹ ਲੱਗੇ ਹਨ। 


61. 


ਸੂਤਰ ਨੰ. (1-4-45) ਅਨੁਸਾਰ ਉਪ, ਅਨ, ਅਧ, ਅਤੇ ਆ ਵਿਚੋਂ ਕੋਈ ਅਗੇਤਰ “ਵਸ” ਧਾਤੂ 
ਤੋਂ ਪਹਿਲਾਂ ਲੱਗਿਆ ਹੋਵੇ ਤਾਂ ਧਾਤੂ ਦੇ ਆਧਾਰ ਉਤੇ ਦੂਸਰੀ ਵਿਭਕਤੀ ਦੀ ਵਰਤੋਂ' ਹੁੰਦੀ ਹੈ। ਕੇਵਲ “ਵਸ” 
ਧਾਤੂ ਦੇ ਜੋੜ ਦੇ ਆਧਾਰ ਉਪਰ ਹੀ ਸੱਤਵੀ' ਵਿਭਕਤੀ ਲਗਦੀ ਹੈ। ਜਿਵੇ: 

ਹਰਿਹ ਬੈਕੁੰਠਮ ਇਵਸੜ। (ਹਰੀ ਬੈਕੁੰਠ ਵਿਚ ਰਹਿੰਦੇ ਹਨ। ) 

ਸਮੇਂ ਉਕਤ ਨਿਯਮ ਲਾਗੂ ਨਹੀਂ ਹੁੰਦਾ। 
ਸੂਤਰ ਨੰ.(2-3-4) ਅਨੁਸਾਰ ਅੰਤਰਾ (ਵਿਚਕਾਰ) ਅਤੇ ਅੰਤਰੇਣ (ਬਿਨਾ) ਆਦਿ ਸ਼ਬਦਾਂ ਵਿਚ ਦੂਸਰੀ 
ਵਿਭਕਤੀ ਹੁੰਦੀ ਹੈ। ਜਿਵੇਂ: 

ਗੰਗਾ ਜਮਨਾ ਚਾ ਅਤਰਾ ਪ੍ਰਯਾਗਰਾਜ ਅਸਤਿ। (ਪ੍ਰਯਾਗ ਗੰਗਾ ਤੇ ਜਮਨਾ ਦੇ ਵਿਚਕਾਰ ਹੈ। ) 

ਗਿਆਨਮ ਅੱਤਰੇਣ ਨੈਵ ਸੁਖਮ। (ਗਿਆਨ ਤੋਂ ਬਿਨਾ ਸੁਖ ਨਹੀਂ ਮਿਲਦਾ। ) 


ਤੀਸਰੀ ਵਿਭਕਤੀ (ਤ੍ਰਤੀਯਾ) 
ਸੂਤਰ ਨੰ. (2-3-18) ਅਨੁਸਾਰ “ਅਨੁਕਤ” ਕਰਤਾ ਅਤੇ ਕਰਨ ਕਾਰਕ ਵਿਚ ਤੀਸਰੀ 
ਵਿਭਕਤੀ ਹੁੰਦੀ ਹੈ। ਕਰਤਰੀ ਵਾਚ ਵਿਚ ਕਰਤਾ “ਉਕਤ? ਹੁੰਦਾ ਹੈ ਅਤੇ ਕਰਮ ਵਾਚ ਵਿਚ ਕਰਮ “ਉਕਤ” 
ਹੁੰਦਾ ਹੈ ਤੇ ਕਰਤਾ “ਅਨੁਕਤ ? ਹੁੰਦਾ ਹੈ। ਜਿਵੇਂ: 
ਗੋਪਾਲਿਹ ਲੇਖਾਨਨਆ ਪਤੂੰ ਲਿਖਤਿ। (ਗੋਪਾਲ ਕਲਮ ਨਾਲ ਖ਼ਤ ਲਿਖਦਾ ਹੈ। ) 
ਇਸ ਵਾਕ ਵਿਚ ਚਿੱਠੀ ਲਿਖਣ ਵਿਚ ਸਿਆਹੀ, ਕਲਮ, ਦੁਆਤ ਤੇ ਹੱਥ ਸਾਰੇ ਹੀ ਜ਼ਰੂਰੀ ਹਨ। 
ਪਰ ਇਨ੍ਹਾਂ ਦਾ ਉਲੇਖ਼ ਇਥੇ ਨਹੀਂ ਕੀਤਾ ਗਿਆ ਅਤੇ ਕੇਵਲ ਕਲਮ ਵਿਚ ਹੀ ਤੀਸਰੀ ਵਿਭਕਤੀ ਦੀ ਵਰਤੋਂ 
ਨੂੰ ਵਿਖਾਇਆ ਗਿਆ ਹੈ।ਇਸ ਸੰਦਰਭ ਵਿਚ ਇੱਕ ਹੋਰ ਮਿਸਾਲ ਵੇਖੀ ਜਾ ਸਕਦੀ ਹੈ: 
ਕੱਭਕਾਰਹ ਟੰਡੋਨ ਚਕਰੰ ਚਾਲਯਤਿ। (ਘੁਮਿਆਰ ਡੰਡੇ ਨਾਲ ਚੱਕ ਚਲਾਉਂਦਾ ਹੈ) 
ਇਸ ਵਾਕ ਵਿਚ ਘੁਮਿਆਰ ਕਰਤਾ, ਡੰਡਾ ਕਰਣ ਅਤੇ ਚੱਕ ਕਰਮ ਹੈ। ਇਸ ਲਈ ਕਰਤਾ ਅਤੇ ਕਰਣ 
ਦੋਵਾਂ ਵਿਚ ਤੀਸਰੀ ਵਿਭਕਤੀ ਦੀ ਵਰਤੋਂ ਕੀਤੀ ਗਈ ਹੈ 
ਸੂਤਰ ਨੰ.(2-3-6) ਅਨੁਸਾਰ “ਅਪਵਰਗ”(ਕਿਰਿਆ ਦੀ ਸਮਾਪਤੀ ਤੋਂ ਪ੍ਰਾਪਤ ਫ਼ਲ ਨੂੰ 
ਅਪਵਰਗ ਕਿਹਾ ਗਿਆ ਹੈ) ਦੀ ਦਿਸ਼ਾ ਵਿਚ ਕਾਲਵਾਚੀ ਅਤੇ ਮਾਰਗਵਾਚੀ ਸ਼ਬਦਾਂ ਵਿਚ ਤੀਸਰੀ 
ਵਿਭਕਤੀ ਹੁੰਦੀ ਹੈ। ਜਿਵੇਂ: 
/ਤਰਾਡਹ ਵਰਸ਼ਹ ਅਧਿਆਨੰ ਪੂਰਣਮ। (ਤਿੰਨ ਸਾਲਾਂ ਵਿਚ ਵਿਦਿਆ ਪੂਰੀ ਹੋਈ। ) 
ਸੂਤਰ ਨੰ. (2-3-19) ਅਨੁਸਾਰ “ਸਹ” ਦੇ ਵਾਚਕ ਸ਼ਬਦਾਂ ਅਤੇ ਇਸਦੇ ਜੋੜ ਵਿਚ ਤੀਸਰੀ 
ਵਿਭਕਤੀ ਹੁੰਦੀ ਹੈ। ਜਿਵੇਂ: 
ਤਣ ਸਹ ਪਿਤਰ ਆਗਤ। (ਪੁੱਤ,ਪਿਓ ਨਾਲ ਆਇਆ) 


ਸੂਤਰ ਨੰ. (2-3-20) ਅਨੁਸਾਰ ਸਰੀਰ ਦੇ ਬੇਕਾਰ ਅੰਗ ਵਾਚਕ ਸ਼ਬਦਾਂ ਵਿਚ ਵੀ ਤੀਸਰੀ 
ਵਿਭਕਤੀ ਹੁੰਦੀ ਹੈ: 
ਰਾਮ ਨੌਤ੍ਰੋਣ ਕਾਣਹ ਅਸਤਿ। (ਰਾਮ ਅੱਖੋਂ ਕਾਣਾ ਹੈ।) 
ਸ਼ਾਮ ਕਰਣਨ ਕਰਹ ਅਸਤਿ। (ਸ਼ਾਮ ਕੰਨਾਂ ਤੋਂ ਬੋਲ਼ਾ ਹੈ। ) 
ਸੂਤਰ ਨੰ. (2-3-23) ਅਨੁਸਾਰ 'ਹੇਤੁਵਾਚੀ” ਸ਼ਬਦ ਵਿਚ ਤੀਸਰੀ ਵਿਭਕਤੀ ਹੁੰਦੀ ਹੈ। ਇਥੇ 
“ਹੇਤ” ਸ਼ਬਦ “ਕਾਰਣ” ਦਾ ਪਰਿਆਇ ਹੈ: 
/ਵੇਇਆਸ਼ਾ ਯਸ਼ਹ। (ਵਿਦਿਆ ਨਾਲ ਜਸ ਮਿਲਦਾ ਹੈ) 
ਹੈ। ਈਸ਼ਵਰ ਚੰਦਰ (2013:201) ਅਨੁਸਾਰ, “ਵਿਆਪਾਰ ਸਹਿਤ ਅਤੇ ਵਿਆਪਾਰ ਤੋ ਬਿਨਾ ਦੋਵਾਂ 
ਅਵਸਥਾਵਾਂ ਵਿਚ ਕਿਸੇ ਕਿਰਿਆ ਦੇ ਸਾਧਕ ਦ੍ਰਵ,ਗੁਣ ਜਾਂ ਕਿਰਿਆ ਨੂੰ “ਹੇਤੁ” ਕਿਹਾ ਜਾਂਦਾ ਹੈ। ਜਿਵੇਂ: 
ਪੁੰਨੇਣ ਹਰੀ ਦ੍ਰਿਸ਼ਟਹ।( ਪੁੰਨ ਨਾਲ ਹਰੀ ਨੂੰ ਦੇਖਿਆ) 
ਉਕਤ ਵਾਕ ਵਿਚ “ਹਰੀ ਨੂੰ ਦੇਖਿਆ” ਫਲ ਵੀ ਹੈ ਅਤੇ ਹੇਤੁ ਵੀ।ਜਿਥੇ ਕੇਵਲ ਫਲ ਨੂੰ ਹੀ 
ਬਿਆਨ ਕੀਤਾ ਜਾਵੇ ਉਥੇ ਚੌਥੀ ਵਿਭਕਤੀ ਹੁੰਦੀ ਹੈ। 


ਚੌਥੀ ਵਿਭਕਤੀ (ਚਤੁਰਥੀ) 
ਸੂਤਰ ਨੰ.(2-3-13) ਅਨੁਸਾਰ ਸੰਪਰਦਾਨ ਵਿਚ ਚੌਥੀ ਵਿਭਕਤੀ ਹੁੰਦੀ ਹੈ। ਜਿਵੇਂ: 
ਰਾਜਾ /#ਆਏ ਗਾਂ ਦਦਾਤਿ-(ਰਾਜਾ ਪੰਡਿਤ ਨੂੰ ਗਾਂ ਦਿੰਦਾ ਹੈ।) 
ਸੂਤਰ ਨੰ. (1-4-40) ਅਨੁਸਾਰ “ਪ੍ਰਤਿ” ਅਤੇ ਆਗੰ(ਆ) ਤੋ ਪਹਿਲਾਂ “ਸ੍ਰ” ਧਾਤੂ ਦੇ ਜੋੜ ਵਿਚ 
ਪ੍ਤਿਗਿਆ ਕਰਨ ਵਾਲਾ ਕਰਤਾ ਚੌਥੀ ਵਿਭਕਤੀ ਦੁਆਰਾ ਪ੍ਰਗਟ ਹੁੰਦਾ ਹੈ। ਜਿਵੇਂ: 
ਰਾਜਾ ਝਾਹ#ਣਲਾ ਗਾਂ ਪ੍ਰਤਿਸ਼੍ਰੋਣਿਤ। (ਰਾਜਾ ਬ੍ਰਾਹਮਣ ਨੂੰ ਗਾਂ ਦੇਣ ਦੀ ਪ੍ਰਤਿੱਗਿਆ ਕਰਦਾ ਹੈ। ) 
ਸੂਤਰ ਨੰ. (2-3-14) ਅਨੁਸਾਰ ਅਪ੍ਰਤੱਖ ਭਾਵ ਨੂੰ ਚੌਥੀ ਵਿਭਕਤੀ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ। ਇਸ 
ਸੂਤਰ ਦੇ ਵਿਧਾਨ ਅਨੁਸਾਰ ਕਿਰਿਆ ਦੇ ਕਰਮ ਵਿਚ ਚੌਥੀ ਵਿਭਕਤੀ ਹੁੰਦੀ ਹੈ। ਜਿਵੇਂ: 
ਛਾਤ੍ਰਾਹ ਛਲੇਠਿਆਹ ਯਤਿ। (ਵਿਦਿਆਰਥੀ ਫ਼ਲਾਂ ਵਾਸਤੇ ਜਾਂਦਾ ਹੈ। ) 
ਨੂੰ ਪ੍ਰਗਟ ਕਰਨ ਵਿਚ ਸਮਰੱਥ ਹੈ। 
ਸੂਤਰ ਨੰ. (2-3-15) ਅਨੁਸਾਰ ਕਿਸੇ ਧਾਤੂ ਵਿਚ ਜਦੋਂ “ਤੁਮ” ਪਿਛੇਤਰ ਜੋੜਿਆ ਜਾਂਦਾ ਹੈ ਤੇ 
ਇਸ ਪਿਛੇਤਰ ਦੁਆਰਾ ਜਿਸ ਅਰਥ ਦੀ ਪ੍ਰਾਪਤੀ ਹੁੰਦੀ ਹੈ, ਉਸ ਅਰਥ ਵਿਚ ਉਸੇ ਧਾਤੂ ਨਾਲ ਬਣੀ ਭਾਵ 
ਵਾਚਕ ਸੰਗਿਆ ਵਰਤਣ ਤੇ ਉਸ ਸੰਗਿਆ ਵਿਚ ਚੌਥੀ ਵਿਭਕਤੀ ਲਗਦੀ ਹੈ। ਜਿਵੇਂ: 
ਸਹ ਫਾਨਾਲ਼ ਦਾਤੁਮ ਧਨਮਰਯਤਿ। (ਉਹ ਦਾਨ ਵਾਸਤੇ ਧਨ ਕਮਾਉਂਦਾ ਹੈ। ) 


63 


ਇਸ ਵਾਕ ਵਿਚ “ਦਾਨ”, “ਦਾ” ਧਾਤੂ ਤੋਂ ਬਣਿਆ ਭਾਵ ਵਾਚਕ ਰੂਪ ਹੈ।ਜਦੋਂ “ਦਾ” ਧਾਤੂ ਵਿਚ 
ਨੂੰ ਪੇਸ਼ ਕਰਨ ਵਾਸਤੇ “ਦਾਨ” ਭਾਵ ਵਾਚਕ ਸ਼ਬਦ ਵਿਚ ਚੌਥੀ ਵਿਭਕਤੀ ਲੱਗੀ ਹੋਈ ਹੈ। 
ਸੂਤਰ ਨੰ.(2-3-16) ਅਨੁਸਾਰ ਨਮਹ, ਸਵਸਿਤ, ਸਵਾਹਾ, ਸਵਧਾ, ਅਲੰ, ਅਤੇ ਵਸ਼ਟ ਸ਼ਬਦਾਂ 
ਦੇ ਸੰਦਰਭ ਵਿਚ ਚੌਥੀ ਵਿਭਕਤੀ ਹੁੰਦੀ ਹੈ। ਜਿਵੇਂ: 
ਸ੍ਰੀ ਲਣੇਸ਼ਾਲ ਨਮਹ। 
ਯਜਮ7ਨਆ ਸਵਸਿਤ। 
%ਗਨੇ ਸਵਾਹਾ। 
/#ਤਰ/ਨਆਹ ਸਵਧਾ। 
ਰਾਮਹ ਰਾਵਣਨਇਆ ਅਲੰ। 
/ਏਂਦਰਾਣਇਆ ਵਸ਼ਟ। 


ਪੰਜਵੀ' ਵਿਭਕਤੀ (ਪੰਚਮੀ) 
ਸੂਤਰ ਨੰ. (2-3-28) ਜੋ ਕਿ ਇੱਕ ਅਧਿਕਾਰ ਸੂਤਰ ਹੈ, ਅਨੁਸਾਰ ਅਪਾਦਾਨ ਕਾਰਕ ਦੇ 
“ਅਨੁਕਤ” ਰਹਿੰਦੇ ਪੰਜਵੀਂ ਵਿਭਕਤੀ ਵਰਤੀ ਜਾਂਦੀ ਹੈ। ਜਿਵੇਂ: 
ਬਾਲਕਹ ਧਾਵਤਹ ਅਸ਼ਫਾਭ ਪਤਿਤ। (ਬੱਚਾ ਭੱਜਦੇ ਘੋੜੇ ਤੋ ਡਿੱਗਦਾ ਹੈ। ) 
/ਵਰਕਲ਼ੀਸਿਆ ਪਤੂੂੰ ਪਤਿਤ। (ਰੁੱਖ ਤੋਂ ਪੱਤਾ ਡਿੱਗਦਾ ਹੈ) 
ਸੂਤਰ ਨੰ. (1-4-27) ਅਨੁਸਾਰ ਜਦੋਂ ਕਿਸੇ ਵਸਤੂ ਨੂੰ ਕਿਸੇ ਕਾਰਨ-ਵਸ ਪਾਸੇ ਕੀਤਾ ਜਾਂਦਾ ਹੈ ਤਾਂ ਉਥੇ 
ਪੰਜਵੀਂ ਵਿਭਕਤੀ ਵਰਤੀ ਜਾਂਦੀ ਹੈ: 
ਕ੍ਰਿਸ਼ਕਹ ਯਵੇਭਲਹਾ ਗਾਂ ਵਾਰਯਤਿ। (ਕਿਸਾਨ ਗਾਂ ਨੂੰ ਜੋਆਂ ਵਿਚੋਂ ਕੱਢਦਾ ਹੈ। ) 
ਸੂਤਰ ਨੰ. (2-3-42) ਅਨੁਸਾਰ “ਸਧਾਰਣ”, ਵਿਸ਼ੇਸ਼ਣ”, ਤਰਪ”, “ਈਯਸੁਨ” ਪਿਛੇਤਰ ਵਾਲੇ ਸ਼ਬਦਾਂ 
ਅਤੇ ਕਿਰਿਆ ਦੁਆਰਾ ਜਿਥੇ ਕਿਸੇ ਵਸਤੂ ਦਾ ਤੁਲਨਾਤਮਕ ਭੇਦ ਕੀਤਾ ਜਾਂਦਾ ਹੈ, ਉਥੇ ਪੰਜਵੀ' ਵਿਭਕਤੀ 
ਹੁੰਦੀ ਹੈ। ਜਿਵੇਂ: 
ਮਹਾਂਭਾਰਤੰ ਰਾਆਯਣਾਤ #ਸਤ੍ਰਿਤਮ। (ਮਹਾਂਭਾਰਤ ਰਾਮਾਇਣ ਤੋਂ ਵਿਸਤ੍ਰਿਤ ਹੈ) 
ਸੂਤਰ ਨੰ. (2-3-25) ਅਨੁਸਾਰ “ਕਾਰਨ” ਨੂੰ ਪ੍ਰਗਟ ਕਰਨ ਵਾਲੇ ਗੁਣ ਵਾਚਕ ਪੁਲਿੰਗ ਅਤੇ ਨਿਪੁੰਸਕ 
ਲਿੰਗ ਸ਼ਬਦਾਂ ਦੇ ਸੰਦਰਭ ਵਿਚ ਪੰਜਵੀਂ ਵਿਭਕਤੀ ਵਿਕਲਪ ਦੁਆਰਾ ਹੁੰਦੀ ਹੈ। ਦੂਜੇ ਪੱਖ ਵਿਚ ਤੀਸਰੀ 
ਵਿਭਕਤੀ ਹੁੰਦੀ ਹੈ। ਜਿਵੇਂ: 
ਗੌਰੀ ਆਲ਼ਸ਼ਯਾਤ ਨ ਪਠਿਤ। (ਗੋਰੀ ਆਲਸ ਕਰਕੇ ਨਹੀਂ ਪੜ੍ਹਦੀ) 
ਇਸਤਰੀ ਲਿੰਗ ਹੋਣ ਕਰਕੇ ਤੀਸਰੀ ਵਿਭਕਤੀ ਦੀ ਵਰਤੋਂ ਹੁੰਦੀ ਹੈ: 
ਡੀੱਸਲਾ ਮੁਕਤਹ। (ਅਕਲ ਨਾਲ ਛੁਟਿਆ। ) 


64 


ਸੂਤਰ ਨੰ. (2-3-32) ਅਨੁਸਾਰ 'ਪ੍ਰਥਕ”, “ਨਾਨਾ” ਤੇ “ਵਿਨਾ” ਸ਼ਬਦਾਂ ਦੇ ਜੋੜ ਵਿਚ ਤੀਸਰੀ 
ਵਿਭਕਤੀ ਵਿਕਲਪ ਦੁਆਰਾ ਹੁੰਦੀ ਹੈ ਅਤੇ ਪੱਖ ਤੋਂ ਪੰਜਵੀਂ ਵਿਭਕਤੀ ਹੁੰਦੀ ਹੈ। ਜਿਵੇਂ: 


ਰਾਮੰ ਰਾਮੇਣ ਰਾਆਤਾ ਵਾ ਪ੍ਰਥਕ। (ਰਾਮ ਤੋਂ ਵੱਖਰਾ) 


ਛੇਵੀ' ਵਿਭਕਤੀ (ਸ਼ਸ਼ਠੀ) 
ਸੂਤਰ ਨੰ.(੭-੭-50) ਕਾਰਕ ਅਤੇ ਪ੍ਰਾਤਿਪਦਿਕ ਰਹਿਤ “ਸਵ”, “ਸਵਾਮਿਭਾਵ” ਆਦਿ ਦੇ ਸੰਬੰਧ 
ਨੂੰ 'ਸ਼ੇਸ਼` ਆਖਿਆ ਜਾਂਦਾ ਹੈ। ਇਸ 'ਸ਼ੇਸ਼” ਸੰਬੰਧ ਵਿਚ ਛੇਵੀ' ਵਿਭਕਤੀ ਹੁੰਦੀ ਹੈ। ਇਹ ਸੰਬੰਧ ਮਾਲਕ- 


ਨੌਕਰ,ਸੰਤਾਨ-ਮਾਪੇ ਅਤੇ ਕਾਰਜ-ਕਾਰਣ ਰੂਪਾਂ ਨੂੰ ਪ੍ਰਗਟ ਕਰਨ ਵਿਚ ਸਹਾਈ ਹੁੰਦਾ ਹੈ। ਜਿਵੇਂ- 
“ ਰਲੈਯਾਹ ਘਰਲ਼ਹ= ਰਾਜੇ ਦਾ ਆਦਮੀ” ਇਥੇ ਰਾਜਾ “ਸੁਆਮੀ? ਹੈ ਅਤੇ ਪੁਰਸ਼ “ਸਵ” ਹੈ। 
“/0ਤਹ ੪ਤਸ੍-ਪਿਉ ਦਾ ਪੁੱਤ” ਇਥੇ ਪਿਤਾ ਪੁੱਤਰ ਦਾ ਜਨਕ ਹੈ ਅਤੇ ਪੁੱਤਰ ਉਸ ਦੀ ਔਲਾਦ ਹੈ। 
““ ਏਲਣੌਦਕਸ਼ਯ਼ ਪਾਨਮੁ ਆਰੋਗਯਾਯ-ਗਰਮ ਪਾਣੀ ਪੀਣਾ ਸਿਹਤ ਲਈ ਚੰਗਾ ਹੈ। 
ਛੇਵੀਂ ਵਿਭਕਤੀ ਉਹਨਾਂ ਸਾਰੇ ਸੰਬੰਧਾਂ ਅਤੇ ਅਰਥਾਂ ਦਾ ਬੋਧ ਨਹੀਂ ਕਰਾ ਸਕਦੀ' ਜਿਨ੍ਹਾਂ ਨੂੰ 
ਉਜਾਗਰ ਕਰਨ ਵਾਸਤੇ ਪੰਜਾਬੀ ਵਿਚ “ਦਾ”, “ਦੇ”, “ਦੀ” ਸੰਬੰਧਕ ਵਰਤੇ ਜਾਂਦੇ ਹਨ। ਜਿਵੇਂ- ਸੋਨੇ ਦਾ 
ਭਾਂਡਾ, ਗੁੜ ਦੇ ਗੁਲਗੁਲੇ ਅਤੇ ਮਿੱਟੀ ਦੀ ਚੰਗੇਰ । 
ਸੂਤਰ ਨੰ. (੭-੭-੭6) ਅਨੁਸਾਰ ਇਹ ਵਿਚਾਰ ਪੇਸ਼ ਕਰਦਾ ਹੈ ਕਿ ਹੇਤ(ਪ੍ਰਯੋਜਨ) ਸ਼ਬਦ ਨਾਲ ਛੇਂਵੀ 
ਵਿਭਕਤੀ ਹੁੰਦੀ ਹੈ । ਜਿਵੇਂ- 
ਅਨੱਸਯ ਹੇਤੋਹ ਵਸਤਿ। (ਉਹ ਅਨਾਜ ਵਾਸਤੇ ਰਹਿੰਦਾ ਹੈ। ) 
ਇਸ ਵਾਕ ਵਿਚ ਰਹਿਣ ਦਾ ਹੇਤ ਜਾਂ ਪ੍ਰਯੋਜਨ “ਅਨਾਜ” ਹੈ,ਇਥੇ ਅਨਾਜ ਅਤੇ ਹੇਤ ਵਿਚ ਛੇਂਵੀ 
ਵਿਭਕਤੀ ਹੈ। 
ਸੂਤਰ ਨੰ. /2-3-27) ਅਨੁਸਾਰ,ਜੇਕਰ “ਹੇਤ” ਸ਼ਬਦ ਦੇ ਨਾਲ ਪੜਨਾਂਵ ਦੀ ਵਰਤੋਂ' ਹੁੰਦੀ ਹੈ ਤਾਂ ਪੜਨਾਂਵ 
ਅਤੇ ਹੇਤ ਸ਼ਬਦ,ਦੇਵਾਂ ਵਿਚ ਤੀਸਰੀ ਵਿਭਕਤੀ ਹੁੰਦੀ ਹੈ। ਜਿਵੇਂ- 
ਕੈਨ ਹੇਤੁਨਾ ਵਸਤਿ? (ਕਿਸ ਹੇਤੁ ਰਹਿੰਦਾ ਹੈ?) 
ਸੂਤਰ ਨੰ. (2-7-37) ਅਨੁਸਾਰ, “ਅਤਸਰਥ” ਪਿਛੇਤਰੀ ਸ਼ਬਦਾਂ ਦੇ ਜੋੜ ਵਿਚ ਛੇਵੀਂ ਵਿਭਕਤੀ ਹੁੰਦੀ 
ਹੈ।“ਅਤਸ੍” ਦੇ ਦੁਆਰਾ “ਅਤਸੁਚ” ਸ਼ਬਦ ਬਣਦਾ ਹੈ। ਇਸ “ਅਤਸਰਥ” ਤੋਂ ਭਾਵ ਹੈ “ਅਤਸੁਚ” ਅਤੇ 
ਇਸ ਦੇ ਵਾਚਕ ਪਿਛੇਤਰ । ਇਹਨਾਂ ਪਿਛੇਤਰੀ ਸ਼ਬਦਾਂ ਅਤੇ ਇਨ੍ਹਾਂ ਨਾਲ ਸੰਬੰਧ ਰੱਖਣ ਵਾਲੇ ਹੋਰ ਪਿਛੇਤਰਾਂ 


ਸੱਤਵੀ' ਵਿਭਕਤੀ (ਸਪਤਮੀ) 
ਸੂਤਰ ਨੰ. (1-4-45) ਅਨੁਸਾਰ ਜਿਸ ਸਥਾਨ ਉਤੇ ਕੋਈ ਕਾਰਜ ਹੁੰਦਾ ਹੈ, ਉਸ 
“ਅਧਿਕਰਣ” ਕਹਿੰਦੇ ਹਨ ਤੇ ਉਸ ਨੂੰ ਸੱਤਵੀਂ ਵਿਭਕਤੀ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਜਿਵੇ: 


੧੨੧ 


65 


ਸਹ ਆਲ਼ੇ ਉਪਵਿਸ਼ਤਿ। ( ਉਹ ਕੁਰਸੀ ਤੇ ਬੈਠਦਾ ਹੈ) 

ਸੂਤਰ ਨੰ. (2-3-36) ਅਨੁਸਾਰ ਅਧਿਕਰਣ ਕਾਰਕ ਵਿਚ ਸੱਤਵੀਂ ਵਿਭਕਤੀ ਹੁੰਦੀ ਹੈ। ਜਿਵੇਂ 

ਛਾਤ੍ਹਾ ਕਲਸ਼ਾਆਲ਼ ਉਪਵਿਸ਼ਤਿ। ( ਵਿਦਿਆਰਥੀ ਜਮਾਤ ਵਿਚ ਬੈਠਦੇ ਹਨ। ) 
ਸੂਤਰ ਨੰ. (2-3-37) ਅਨੁਸਾਰ ਜਿਸ ਕਾਰਜ ਦੁਆਰਾ ਦੂਸਰੇ ਕਾਰਜ ਦੇ ਹੋਣ ਦਾ ਗਿਆਨ ਪ੍ਰਾਪਤ ਹੋਵੇ 
ਅਤੇ ਜੋ ਕਾਰਜ ਹੋ ਚੁੱਕਾ ਹੁੰਦਾ ਹੈ, ਉਸ ਵਿਚ ਸੱਤਵੀਂ ਵਿਭਕਤੀ ਹੁੰਦੀ ਹੈ। ਜਿਵੇਂ: 

ਰਾਮੇ ਗਤੇ ਦਸ਼ਰਥਹ ਪ੍ਰਾਣਾਨ ਜਹੋ। (ਰਾਮ ਦੇ ਜਾਣ ਮਗਰੋਂ ਦਸ਼ਰਥ ਨੇ ਪ੍ਰਾਣ ਤਿਆਗੇ) 
ਸੂਤਰ ਨੰ.(2-3-41) ਅਨੁਸਾਰ ਜਾਤੀ, ਗੁਣ, ਕਿਰਿਆ ਅਤੇ ਨਾਂਵ ਦੀ ਜਿਥੇ ਆਪਣੇ ਸਮੁਦਾਇ ਵਿਚੋਂ 
ਵਿਭਕਤੀ ਹੁੰਦੀ ਹੈ। ਜਿਵੇਂ: 

ਛਾਤ੍ਰਾਣਾ ਛਾਤ੍ਰੇਲ਼ ਵਾ ਸੁਧੀਰਹ ਪਟੁਹ। (ਵਿਦਿਆਰਥੀਆਂ ਵਿਚੋਂ' ਸੁਧੀਰ ਚਤੁਰ ਹੈ) 
ਸੂਤਰ ਨੰ. (2-3-43) ਅਨੁਸਾਰ ਯੁਕਤ, ਵਿਆਪਰਤਿ, ਤਤਪਰ ਆਦਿ ਸ਼ਬਦਾਂ ਨਾਲ ਤੇ ਕੁਸ਼ਲ, ਨਿਪੁੰਨ 
ਤੇ ਪਟੂ ਆਦਿ ਸ਼ਬਦਾਂ ਨਾਲ ਸੱਤਵੀਂ ਵਿਭਕਤੀ ਹੁੰਦੀ ਹੈ। ਜਿਵੇਂ: 

ਕਾਰਯ ਲਗਨਹ ਤਤਪਰਹ।( ਕੰਮ ਦੀ ਲਗਨ ਵਿਚ ਤਤਪਰ । ) 

ਸਾਹਿਤਯ ਸ਼ਾਸਤਰੇ ਨਭਨਹ ਕੁਸ਼ਲਹ ਵਾ। ( ਸਾਹਿਤ ਸ਼ਾਸਤਰ ਵਿਚ ਕੁਸ਼ਲ) 
ਸੂਤਰ ਨੰ. (2-37) ਅਨੁਸਾਰ ਕਾਲ ਅਤੇ ਮਾਰਗ ਦਾ ਭੇਦ ਦੱਸਣ ਵਾਲੇ ਸ਼ਬਦ ਵਿਚ ਪੰਜਵੀਂ ਅਤੇ ਸੱਤਵੀਂ 
ਵਿਭਕਤੀ ਹੁੰਦੀ ਹੈ । ਜਿਵੇਂ: 

ਅਧ ਭੁਕਤਵਾ ਦੇਵੇ ਲੂਯਹੇ ਭੋਕਤਾ। (ਦੇਵ ਆੱਜ ਖਾ ਕੇ ਦੋ ਦਿਨ ਬਾਅਦ ਖਾਵੇਗਾ) 

ਅਯੰ ਕ੍ਰੋਸ਼ਦ ਗੱਲ ਵਾ ਨਿਵਾਸੰ ਕਰੋਤਿ।( ਇਹ ਇੱਕ ਮੀਲ ਤੇ ਰਹਿੰਦਾ ਹੈ। ) 

ਪਾਣਿਨੀ ਨੇ ਆਪਣੇ ਵਿਆਕਰਨ ਵਿਚ ਆਪਣੇ ਸਮੇ ਦੀ ਭਾਸ਼ਾ ਦਾ ਬਹੁ-ਪੱਖੀ ਤੇ ਵਿਗਿਆਨਕ 
ਵਿਸ਼ਲੇਸ਼ਣ ਪੇਸ਼ ਕੀਤਾ ਹੈ। ਉਸ ਦਾ ਅਧਿਐਨ ਖੇਤਰ ਧੁਨੀ ਨਿਰੂਪਣ ਤੋ ਲੈ ਕੇ ਵਾਕ ਵਨਿਆਸ ਤੱਕ 
ਫੈਲਿਆ ਹੋਇਆ ਹੈ।ਭਾਸ਼ਾ ਦੇ ਹਰੇਕ ਪੱਖ ਉਤੇ ਸਿਧਾਂਤਕ ਨਿਰੂਪਣ ਕੀਤਾ ਹੈ।ਸੰਜਮਤਾ ਤੇ ਸੰਖੇਪਤਾ 
ਅਸ਼ਟਾਧਿਆਈ ਦਾ ਮੀਰੀ ਗੁਣ ਹੈ,ਤੇ ਪਾਣਿਨੀ ਦੀ ਖ਼ਾਸੀਅਤ ਹੈ। 


66 


ਅਧਿਆਇ: 3 
ਪੰਜਾਬੀ ਭਾਸ਼ਾ ਦੀ ਧੁਨੀ ਵਿਉਂਤ (ਵਰਣ ਨਿਰੂਪਣ ਦੇ ਸੰਦਰਭ ਵਿਚ) 


3.0 ਪਿਛੋਕੜ 


ਧੁਨੀ ਵਿਗਿਆਨ ਦੀ ਆਧਾਰਸ਼ਿਲਾ ਰੱਖਣ ਦਾ ਮਾਣ ਭਾਰਤ ਨੂੰ ਹੈ। ਵੈਦਿਕ ਸਾਹਿਤ ਵਿਚ 
ਸੰਹਿਤਵਾਂ, ਬ੍ਰਾਹਮਣ ਗ੍ਰੰਥ, ਆਰਣਕ ਤੇ ਉਪਨਿਸ਼ਦਾਂ ਵਿਚ ਧੁਨੀ ਦੇ ਅਧਿਐਨ ਵਿਸ਼ਲੇਸ਼ਣ ਦੇ ਸੰਕੇਤ ਮਿਲਦੇ 
ਹਨ। ਰਿਗਵੇਦ (1-174-2) ਵਿਚ ਇੰਦਰ ਦੇ ਵੈਰੀਆਂ ਨੂੰ “ਮ੍ਰਿਘ ਵਾਚਯ” ਭਾਵ “ਭ੍ਰਿਸ਼ਟ ਉਚਾਰਣ 
ਕਰਨ ਵਾਲੇ` ਆਖਿਆ ਗਿਆ ਹੈ। “ਗੋਪਥ ਬ੍ਰਾਹਮਣ” (1-24) ਵਿਚ ਅੱਖਰ, ਵਰਨ, ਸਵਰ, ਸਥਾਨ ਤੇ 
ਪ੍ਰਯਤਨ ਆਦਿ ਦਾ ਵਿਸ਼ੇਸ਼ ਰੂਪ ਵਿਚ ਵਰਨਣ ਕੀਤਾ ਗਿਆ ਹੈ।“ਏਤਰੇਅ” (12-13) ਵਿਚ ਵੀ ਇਸ 
ਗੱਲ ਦਾ ਪ੍ਰਮਾਣ ਮਿਲਦਾ ਹੈ। ਮੈਕਡਾਨਲ (1962:175) ਅਨੁਸਾਰ, “ਧੁਨੀਆਂ ਦੇ ਸ਼ੁੱਧ ਉਚਾਰਨ ਤੇ ਇੰਨਾਂ 
ਬਲ ਦਿੱਤਾ ਜਾਂਦਾ ਸੀ ਕਿ ਪੂਰਬੀ ਇਲਾਕੇ ਦੇ ਵਿਦਿਆਰਥੀ ਠੀਕ ਉਚਾਰਨ ਤੇ ਸ਼ੁੱਧ ਭਾਸ਼ਾ ਸਿੱਖਣ ਕੁਰੂ 
ਪੰਚਾਲ ਆਇਆ ਕਰਦੇ ਸਨ”। “ਏਤਰੇਅ ਆਰਣਕ? (3-2-1) ਵਿਚ ਧੁਨੀਆਂ ਦੇ ਸੰਬੰਧ ਵਿਚ ਇਹ 
ਵਰਨਣ ਮਿਲਦਾ ਹੈ ਕਿ “ਊਸ਼ਮ ਪ੍ਰਾਣ ਹਨ, ਸਪੱਰਸ਼ ਹੱਡੀਆਂ, ਸਵਰ ਮਿੱਝ ਹੈ ਤੇ ਅੰਤਸਥ ਮਾਸ ਤੇ ਲਹੂ 
ਹਨ”। ਸ਼ਾਕੱਲਿਆ ਅਨੁਸਾਰ, “ਸਪਰਸ਼ ਹੱਡੀਆਂ ਹਨ, ਸਵਰ ਮਿੱਝ ਤੇ ਊਸ਼ਮ ਸਰੀਰ ਰੂਪੀ ਭਾਸ਼ਾ ਦੇ 
ਜੋੜ ਹਨ”। ਕੌਨਖਿਆ ਨੇ ਵੀ ਅੱਖਰਾਂ ਨੂੰ ਹੱਡੀਆਂ, ਊਸ਼ਮ ਨੂੰ ਮਿੱਝ ਅਤੇ ਸੰਧੀ ਦੀ ਸਰੀਰ ਦੇ ਜੋੜਾਂ ਨਾਲ 
ਤੁਲਨਾ ਕੀਤੀ ਹੈ। “ਉਪਨਿਸ਼ਦਾਂ` ਵਿਚ ਧੁਨੀ ਅਧਿਐਨ ਸੰਬੰਧੀ ਸਮੱਗਰੀ ਪ੍ਰਾਪਤ ਹੁੰਦੀ ਹੈ। “ਛਾਂਦਗਯੋ 
ਉਪਨਿਸ਼ਦ” (2-22-3,5) ਵਿਚ ਸਪੱਰਸ਼, ਉਊਸ਼ਮ, ਅੰਤਸਥ, ਸਵਰ ਤੇ ਘੋਸ਼ਤਾ ਆਦਿ ਦੇ ਸੰਦਰਭ ਵਿਚ 
ਉਲੇਖ਼ ਹੋਇਆ ਮਿਲਦਾ ਹੈ।ਇਸ ਤੋਂ ਇਲਾਵਾ “ਤੈਤਰੀਆ ਉਪਨਿਸ਼ਦ” ਵਿਚ ਵੀ ਧੁਨੀ ਉਚਾਰਨ ਸਿੱਖਿਆ 
ਸੰਬੰਧੀ ਪ੍ਰਮਾਣ ਮਿਲਦੇ ਹਨ। 


ਹੋਇਆ। ਇਹ ਅਧਿਐਨ-ਵਿਸ਼ਲੇਸ਼ਣ ਦੋ ਕਿਸਮ ਦੇ ਗ੍ਰੰਥਾਂ-ਸਿੱਖਿਆ” ਤੇ 'ਪ੍ਰਾਤਿਸ਼ਾਖ਼ਾਵਾਂ” ਦੇ ਰੂਪ ਵਿਚ 
ਹੋਇਆ ਹੈ। ਇਨ੍ਹਾਂ ਵਿਚੋਂ “ਸਿੱਖਿਆ” ਗ੍ਰੰਥਾਂ ਨੂੰ ਪ੍ਰਾਚੀਨ ਮੰਨਿਆ ਗਿਆ ਹੈ, ਜਿਨ੍ਹਾਂ ਦੀ ਗਿਣਤੀ 80 ਦੇ 
ਕਰੀਬ ਹੈ। “ਪ੍ਰਾਤਿਸ਼ਾਖ਼ਾਵਾਂ` ਦਾ ਆਧਾਰ “ਸਿੱਖਿਆ” ਗ੍ਰੰਥ ਹੀ ਹਨ। ਯਾਸਕ ਤੇ ਪਾਣਿਨੀ ਨੇ ਧੁਨੀ ਦਾ 
ਅਧਿਐਨ ਤਿੰਨ ਰੂਪਾਂ ਵਿਚ ਕੀਤਾ-(ਉ) ਉਚਾਰਨ ਤੇ ਵਰਗੀਕਰਨ, (ਅ) ਸੰਧੀ _(ਏ) ਧੁਨੀ ਪਰਿਵਰਤਨ 
ਭੋਲਾ ਨਾਥ ਤਿਵਾੜੀ (ਮਿਤੀ ਹੀਣ:465) ਅਨੁਸਾਰ, ਪੱਛਮ ਵਿਚ ਧੁਨੀ ਦੇ ਖੇਤਰ ਵਿਚ ਵਿਸ਼ੇਸ਼ 


ਪ੍ਰਗਤੀ 16ਵੀਂ ਸਦੀ ਵਿਚ ਹੋਈ ਤੇ ਉਸਦੀ ਪਿੱਠ-ਭੂਮੀ ਵਿਚ ਪ੍ਰਾਚੀਨ ਭਾਰਤ ਦੇ ਧੁਨੀ ਵਿਗਿਆਨ ਦੀ 
ਪ੍ਰਗਤੀ ਦੀ ਵਿਵਸਥਿਤ ਜਾਣਕਾਰੀ ਦਾ ਬਹੁਤ ਵੱਡਾ ਹੱਥ ਸੀ। ਜੇ.ਆਰ. ਫਰਥ (1946:92) ਅਨੁਸਾਰ 


'/10੧੦0੫੧ ੧੧ 1੧੦1੩।। ੬।311੧੩।1। 3੦ ।71੦੪008।5 ੧੪੧੦੧ 1॥੬ ॥੧0੦੦0੮੬5 3।੧ 
।€੮੦।1111੪।10੬੦ ੧੦ 05, ॥ 15 01000 ੧੦ ॥੧੩ਇ1੧੯ ੦੫ ।111€੧੪੬।1। ੦੬੧੫੧ 5੦1001 67 


[011011€005.” 


ਪੰਜਾਬੀ ਭਾਸ਼ਾ ਦੇ ਧੁਨੀ ਵਿਉਂਤਿਕ ਅਧਿਐਨ ਦੇ ਖੇਤਰ ਵਿਚ 19ਵੀ' ਸਦੀ ਦੇ ਸੱਤਵੇਂ-ਅੱਠਵੇਂ 
ਦਹਾਕਿਆ ਤੋਂ ਖੋਜ ਕਾਰਜ ਹੁੰਦਾ ਆਇਆ ਹੈ। ਇਸ ਸੰਬੰਧੀ ਸਭ ਤੋਂ ਪਹਿਲਾਂ ਕੁਝ ਆਰਟੀਕਲ 
“ਇੰਡੀਅਨ ਐਂਟੀਕੁਏਰੀ” ਵਿਚ ਪ੍ਰਕਾਸ਼ਿਤ ਹੋਏ। ਸੰਨ 1872 ਈ. ਵਿਚ ਜੌਨ ਬੀਮਜ਼ ਨੇ ਪੰਜਾਬੀ ਧੁਨੀਆਂ 
ਦੇ ਨਿਰਾਲੇ ਵਰਤਾਰੇ ਦੀ ਪਛਾਣ ਕਤਿੀ। 1887 ਵਿਚ ਤੀਸਦਾਲ ਨੇ ਪੰਜਾਬੀ ਸ਼ਬਦਾਂ ਵਿਚ /ਹ/ ਧੁਨੀ ਦੇ 
ਵਿਸ਼ੇਸ਼ ਵਰਤੋ' ਵਿਹਾਰ ਬਾਰੇ ਅਹਿਮ ਟਿੱਪਣੀਆਂ ਦਿੱਤੀਆਂ। ਸੰਨ 1913-14 ਵਿਚ ਲੰਦਨ ਤੋਂ ਗ੍ਰਾਹਮ ਬੇਲੀ 
ਰਚਿਤ ਪੰਜਾਬੀ “ਫੋਨੇਟਿਕ ਰੀਡਰ” ਪ੍ਰਕਾਸਿਤ ਹੋਇਆ। 1934 ਵਿਚ ਲਾਹੌਰ ਤੋਂ ਬਨਾਰਸੀ ਦਾਸ ਜੈਨ ਦਾ 
ਲੰਦਨ ਯੂਨੀਵਰਸਿਟੀ ਤੋਂ ਪਰਵਾਨ ਹੋਇਆ ਥੀਸਿਸ ਪ੍ਰਕਾਸ਼ਿਤ ਹੋਇਆ। ਜਿਸ ਵਿਚ ਪੰਜਾਬੀ ਧੁਨੀ ਵਿਉਂਤ 
ਦਾ ਅਧਿਐਨ ਪੇਸ਼ ਕੀਤਾ ਗਿਆ ਹੈ। ਸੰਨ 1957 ਵਿਚ “ਇੰਡੀਅਨ ਲਿੰਗੁਇਸਟਿਕਸ ਖੋਜ ਪੱਤ੍ਰਿਕਾ” ਵਿਚ 
ਕਾਲੀ ਚਰਨ ਬਹਿਲ ਦਾ ਪੰਜਾਬੀ ਸੁਰਾਂ ਬਾਰੇ ਇੱਕ ਅਹਿਮ ਖੋਜ ਪੱਤਰ ਪ੍ਰਕਾਸ਼ਿਤ ਹੋਏਆ। 1960 ਵਿਚ 
ਹਰਜੀਤ ਸਿੰਘ ਗਿੱਲ ਦਾ ਇੱਕ ਖੋਜ ਪੱਤਰ “ਪੰਜਾਬੀ ਟੌਨੀਮਿਕਸ” ਸਿਰਲੇਖ ਹੇਠ ਪ੍ਰਕਾਸ਼ਿਤ ਹੋਇਆ। 
ਸੰਨ 1969 ਵਿਚ ਬਲਬੀਰ ਸਿੰਘ ਸੰਧੂ ਨੇ ਵੀ ਪੰਜਾਬੀ ਧੁਨੀ ਵਿਉਂਤ ਦੇ ਖੇਤਰ ਵਿਚ ਮਹੱਤਵਪੂਰਨ ਖੋਜ 
ਕਾਰਜ ਕੀਤਾ। ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਹਾਸਿਲ ਮਸ਼ੀਨਾਂ ਨਾਲ ਨਿਰੀਖਣ ਕਰਕੇ 
ਸਾਰਥਿਕ ਸਿੱਟੇ ਪੇਸ਼ ਕੀਤੇ। 1970 ਵਿਚ ਸ.ਸ. ਜੋਸ਼ੀ ਨੇ ਪੰਜਾਬੀ ਧੁਨੀ ਵਿਉੱਤ ਦੀਆਂ ਸਮੱਸਿਆਵਾਂ ਬਾਰੇ 
ਖੋਜ ਕਰਨ ਉਪਰੰਤ ਨਿਸ਼ਕਰਸ਼ਾਂ ਨੂੰ ਪ੍ਰਮਾਣ ਸਹਿਤ ਪੇਸ਼ ਕੀਤਾ। ਪ੍ਰੋਫੈਸਰ ਜੋਸ਼ੀ ਨੇ ਪੰਜਾਬੀ ਸ਼ਬਦ ਸੁਰ ਤੇ 
ਵਾਕ ਸੁਰ ਦਾ ਮਸ਼ੀਨਾਂ ਦੀ ਸਹਾਇਤਾ ਨਾਲ ਬਾਰੀਕ ਅਧਿਐਨ ਕੀਤਾ ਹੈ। ਇਸਤੋਂ ਇਲਾਵਾ 1978 ਵਿਚ 
ਉਨ੍ਹਾਂ ਨੇ ਦੁਆਬੀ ਉਪਭਾਸ਼ਾ ਅਧਾਰਿਤ ਪੰਜਾਬੀ ਕਿਰਿਆ ਪਦ ਦੀ ਧੁਨੀ ਵਿਉਂਤ ਦਾ ਅਧਿਐਨ ਪੇਸ਼ ਕੀਤਾ 
ਹੈ। ਇਸਤੋਂ ਬਾਅਦ ਵੀ ਆਧੁਨਿਕ ਭਾਸ਼ਾ ਵਿਗਿਆਨ ਦੀ ਸਿਧਾਂਤਕ ਸੇਧ ਵਿਚ ਪੰਜਾਬੀ ਧੁਨੀ ਵਿਉਂਤ ਦੇ 
ਖੇਤਰ ਵਿਚ ਅਧਿਐਨ ਹੁੰਦਾ ਆ ਰਿਹਾ ਹੈ।ਜਿਸ ਵਿਚ ਸੁਖਵਿੰਦਰ ਸਿੰਘ ਸੰਘਾ ਦੀ ਕਿਤਾਬ “ਪੰਜਾਬੀ ਧੁਨੀ 
ਵਿਉਂਤ ਸਿਧਾਤ ਤੇ ਵਿਹਾਰ” ਕਾਬਿਲੇ ਜ਼ਿਕਰ ਹੈ। 

ਇਸ ਦੇ ਨਾਲ ਹੀ ਪੰਜਾਬੀ ਦੇ ਮੁਢਲੇ ਵਿਆਕਰਨਕਾਰਾਂ-ਬਿਹਾਰੀ ਲਾਲ ਪੁਰੀ(1867), ਰਾਮ ਸਿੰਘ 
(1924), ਕਰਮ ਸਿੰਘ ਗੰਗਾਵਾਲਾ (1930), ਦੁਨੀ ਚੰਦਰ (1964 ਤੇ 1987) ਅਤੇ ਉਘੇ ਭਾਸ਼ਾ 
ਸ਼ਾਸਤਰੀ ਵਿਦਿਆ ਭਾਸਕਰ ਅਰੁਣ (1996) ਨੇ ਪੰਜਾਬੀ ਧੁਨੀ ਵਿਉਂਤ ਨੂੰ ਆਪਣੇ ਅਧਿਐਨ ਦਾ ਆਧਾਰ 
ਬਣਾਇਆ ਹੈ। ਬਿਹਾਰੀ ਲਾਲ ਪੁਰੀ ਨੇ “ਵਰਨਮਾਲਾ” ਸਿਰਲੇਖ ਤਹਿਤ ਪੰਜਾਬੀ ਦੀਆਂ ਖੰਡੀ ਧੁਨੀਆਂ ਨੂੰ 
ਆਪਣੇ ਵਿਚਾਰ ਦਾ ਹਿੱਸਾ ਬਣਾਇਆ ਹੈ।ਸਵਰਾਂ ਦੀ ਵੰਡ ਮਾਤ੍ਰਾ ਦੇ ਆਧਾਰ ਉਪਰ ਪਾਣਿਨੀ ਦੇ 
ਦ੍ਰਿਸ਼ਟੀਕੋਣ ਤੋਂ ਹ੍ਰਸਵ, ਦੀਰਘ ਤੇ ਪਲੁਤ ਦੇ ਰੂਪ ਵਿਚ ਕੀਤੀ ਗਈ ਹੈ।ਸਵਰਾਂ ਦੀਆਂ ਇਨ੍ਹਾਂ ਤਿੰਨਾਂ 
ਕਿਸਮਾਂ ਨੂੰ ਵਿਆਕਰਨਕਾਰ ਨੇ ਖੌਲ੍ਹ ਕੇ ਬਿਆਨ ਕੀਤਾ ਹੈ।ਉਹ ਹੁਸਵ ਤੇ ਦੀਰਘ ਸਵਰਾਂ ਨੂੰ “ਸਮਾਨ” ਤੇ 


68 


“ਅਸਮਾਨ” ਦੋ ਕਿਸਮਾਂ ਵਿਚ ਤਕਸੀਮ ਕਰਦਾ ਹੈ। ਇਨ੍ਹਾਂ ਦੋਵਾਂ ਕਿਸਮਾਂ ਵਿਚ “ਅਸ਼ਟਾਧਿਆਈ” 
ਦਰਸਾਇਆ ਗਿਆ ਹੈ।ਇਸ ਵਿਆਕਰਨ ਵਿਚ ਵਿਅੰਜਨਾਂ ਨੂੰ ਵੀ ਦੋ ਕਿਸਮਾਂ-'ਵਰਗੀਯ” 
“ਅਵਰਗੀਯ” ਦੇ ਰੂਪ ਵਿਚ ਵਿਭਾਜਿਤ ਕੀਤਾ ਗਿਆ ਹੈ।ਉਸ ਮੁਤਾਬਿਕ /ਕ/ ਤੋਂ /ਮ/ ਤੱਕ ਦੇ ਪੱਚੀ 
ਵਿਅੰਜਨ “ਵਰਗੀਯ” ਹਨ ਅਤੇ ਬਾਕੀ “ਅਵਰਗੀਯ” ਦੀ ਸ਼੍ਰੇਣੀ ਤਹਿਤ ਆਉਂਦੇ ਹਨ। “ਉਚਾਰ ਸਥਾਨ? 
ਤੇ “ਉਚਾਰਨ ਪ੍ਰਯਤਨ” ਦੇ ਆਧਾਰ ਉਪਰ ਧੁਨੀਆ ਨੂੰ; ਅਲਪਪ੍ਰਾਣ-ਮਹਾਂਪ੍ਰਾਣ, ਨਾਦੀ- ਅਨਾਦੀ, ਘੋਸ਼- 
ਅਘੋਸ਼, ਅਨੁਸਵਰ(ਨਾਸਕੀ), ਕੰਠੀ, ਤਾਲਵੀ, ਮੂਰਧਨੀ, ਓਸ਼ਠੀ, ਊਖ਼ਮ, ਦੰਤ-ਜੀਭੀ _ ਆਦਿ ਨੂੰ 
“ਅਸ਼ਟਾਧਿਆਈ” ਦੀ ਦ੍ਰਿਸ਼ਟੀ ਤੋਂ ਹੀ ਵਿਚਾਰਿਆ ਗਿਆ ਹੈ।ਉਸ ਨੇ ਸੰਧੀ ਦੇ ਵਿਧਾਨ ਨੂੰ ਵੀ ਪੰਜਾਬੀ 
ਵਿਚ “ਸਵਰ ਸੰਧਿ” ਤੇ “ਬਯੰਜਨ ਸੰਧਿ” ਤਹਿਤ ਪੇਸ਼ ਕੀਤਾ ਹੈ।ਉਸ ਨੇ ਸੰਧੀ ਦੇ ਸੰਦਰਭ ਵਿਚ ਜੋ ਵੀ 
ਚਰਚਾ ਕੀਤੀ ਹੈ, ਉਸ ਦਾ ਆਧਾਰ “ਅਸ਼ਟਾਧਿਆਈ” ਹੈ।ਇਸ ਵਿਆਕਰਨ ਵਿਚ ਸੰਸਕ੍ਰਿਤ ਦੇ “ਣਤਵ” 
ਵਿਧਾਨ ਨੂੰ ਵੀ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਵਿਚਾਰਿਆ ਗਿਆ ਹੈ। ਪੰਜਾਬੀ ਵਿਚ ਕਿਹੜੇ ਤੇ ਰਿੰਨ੍ਹਾਂ 
ਹਾਲਾਤਾਂ ਵਿਚ “ਣਤਵ” ਵਿਧਾਨ ਸੰਭਵ ਹੈ, ਇਸ ਬਾਰੇ ਵੀ ਵਿਆਖਿਆ ਕੀਤੀ ਗਈ ਹੈ। 


07 ੧੨੧੨ ੧੭ 


ਰਾਮ ਸਿੰਘ ਨੇ “ਵਰਨ ਬੋਧ” ਦੇ ਅੰਤਰਗਤ ਧੁਨੀ ਅਧਿਐਨ ਨੂੰ ਆਪਣੇ ਵਿਸ਼ਲੇਸ਼ਣ ਦਾ ਹਿੱਸਾ 
ਬਣਾਇਆ ਹੈ। ਵਰਨ ਬੋਧ ਦੇ ਸੰਦਰਭ ਵਿਚ ਰਾਮ ਸਿੰਘ (ਉਹੀ:08) ਦਾ ਵਿਚਾਰ ਹੈ ਕਿ ਵਰਨ ਬੋਧ ਵਿਚ 
ਅੱਖਰਾਂ ਦੇ ਆਕਾਰ, ਉਚਾਰਨ ਤੇ ਉਨ੍ਹਾਂ ਤੋਂ ਸ਼ਬਦ ਬਣਨ ਦੀ ਰੀਤ ਦਾ ਬੋਧ ਹੁੰਦਾ ਹੈ। ਪੰਜਾਬੀ ਦੀਆਂ ਖੰਡੀ 
ਧੁਨੀਆਂ ਵਿਚ ਪਹਿਲਾਂ ਸਵਰਾਂ ਦੇ ਅੰਤਰਗਤ ਇਨ੍ਹਾਂ ਦੀਆਂ ਦੋ ਕਿਸਮਾਂ- “ਮੂਲ ਸਵਰ” ਤੇ “ਸੰਧਿ ਸਵਰ” 
ਦੱਸੀਆਂ ਗਈਆਂ ਹਨ। /6/, /ਅ/ ਤੇ /ਏ/ ਮੂਲ ਜਾਂ ਅਪੂਰਨ ਸਵਰ ਹਨ ਜਦਕਿ ਇਨ੍ਹਾਂ ਤੋਂ ਨਿਰਮਿਤ 
ਹੋਏ ਨਵੇਂ`ਸਵਰਾਂ ਨੂੰ “ਸੰਧਿ ਸਵਰ” ਆਖਿਆ ਗਿਆ ਹੈ। ਅੱਗੋਂ “ਸੰਧਿ ਸਵਰ” ਦੀਆਂ ਦੋ ਸ਼੍ਰੇਣੀਆਂ; 
“ਦੁਗਣਿਤ” ਤੇ “ਸੰਯੁਕਤਿ” ਹਨ। “ਦੁਗਣਿਤ” ਸਵਰ ਦੋ ਮੂਲ ਸਵਰਾਂ ਤੋਂ, “ਅਸ਼ਟਾਧਿਆਈ” ਦੇ ਸੂਤਰ 
“ਅਕਹ ਸਵਰਣੇ ਦੀਰਘਹ” ਅਨੁਸਾਰ ਸੰਧੀ ਦੁਆਰਾ ਬਣਦੇ ਹਨ। ਜਿਵੇਂ: ਅਅ=ਆ, ਇਇ=ਈ, 
ਉਉ=ਊ ਆਦਿ। ਪਾਣਿਨੀ ਦੁਆਰਾ ਇਸ ਵਿਧਾਨ ਨੂੰ “ਦੀਰਘ” ਸੰਧੀ ਆਖਿਆ ਗਿਆ ਹੈ। “ਸੰਯੁਕਤਿ” 
ਸਵਰਾਂ ਦੀ ਬਣਤਰ ਵਿਚ ਦੋ ਵੱਖਰੇ-ਵੱਖਰੇ ਸਵਰ ਵਰਤੇ ਜਾਂਦੇ ਹਨ। ਜਿਵੇਂ? ਅਟ=ਐ, ਆ-ਓ=ਅੰ,ਇ 
ਆਦਿ। “ਵਰਿਧਰਾ ਦੈਚ” ਸੂਤਰ ਅਨੁਸਾਰ ਇਸ ਨੂੰ “ਵ੍ਰਿਧ` ਸੰਧੀ ਆਖਿਆ ਗਿਆ ਹੈ। 

ਜਿਥੇ ਪੁਰੀ ਨੇ ਪਾਣਿਨੀ ਦੇ ਨਜ਼ਰੀਏ ਤੋਂ ਮਾਤ੍ਰਾ ਦੇ ਆਧਾਰ ਉਤੇ ਸਵਰਾਂ ਨੂੰ ਹੁਸਵ, ਦੀਰਘ ਤੇ 
ਪਲੁਤ ਵਿਚ ਵੰਡਿਆ ਹੈ,ਉਥੇ ਰਾਮ ਸਿੰਘ ਨੇ ਇਹ ਵੰਡ ਮਾਤ੍ਰਾ ਦੇ ਆਧਾਰ ਉਤੇ ਨਹੀ ਬਲਕਿ ਧੁਨੀ ਨੂੰ 
ਉਚਾਰਨ ਕਰਨ ਵਿਚ ਲੱਗੇ ਸਮੇਂ ਦੇ ਆਧਾਰ ਉਤੇ ਕੀਤੀ ਹੈ। ਜਿਸ ਧੁਨੀ ਨੂੰ ਉਚਾਰਨ ਕਰਨ ਤੇ ਥੋੜ੍ਹਾ ਸਮਾਂ 
ਨੂੰ “ਦੀਰਘ” ਕਹਿੰਦੇ ਹਨ। “ਪਲੂਤ” ਨੂੰ ਮਾਤ੍ਰਾ ਦੇ ਆਧਾਰ ਉਤੇ ਹੀ ਪੇਸ਼ ਕੀਤਾ ਗਿਆ ਹੈ। ਇਥੇ ਇਹ ਵੀ 
ਦੱਸਿਆ ਗਿਆ ਹੈ ਕਿ ਪੰਜਾਬੀ ਵਿਚ ਪਲਤ ਸਵਰ ਘਟ ਪਾਇਆ ਜਾਂਦਾ ਹੈ।ਪਰ ਉਸ ਨੇ ਪੰਜਾਬੀ ਵਿਚ 


69 


ਦਿੰਦੀ ਹੈ। ਜਿਵੇਂ; ਸੌਦਾ (ਸਮਾਨ)- ਸੌਦਾਅ (ਪਾਗਲਪਣ), ਅਲਾ (ਕੱਚਾ)- ਅਲਾਅ ( ਆਵਾਜ਼ ਮਾਰਨਾ) 
ਆਦਿ।” ਗੁਰਬਾਣੀ ਵਿਚ ਵੀ ਕਈਆਂ ਥਾਵਾਂ ਉਤੇ ਪਲੁਤ ਦੀਆਂ ਮਿਸਾਲਾਂ ਦੇਖੀਆਂ ਜਾ ਸਕਦੀਆਂ 
ਹਨ। ਜਿਵੇਂ “ਜੀਅ`=(ਇ-ਇ=ਅ) ਤਿੰਨ ਮਾਤ੍ਹਾਵਾਂ ਤੋਂ ਬਣਿਆ ਹੈ। ਵਿਅੰਜਨਾਂ ਦਾ ਉਚਾਰਨ ਉਨ੍ਹਾਂ ਦੇ 
ਉਚਾਰਨ ਸਥਾਨ ਦੇ ਅਨੁਸਾਰ, ਕੰਠੀ, ਤਾਲਵੀ, ਮੂਰਧਜਿਹਵੀ, ਦੰਤੀ, ਓਸ਼ਠੀ, ਅਨੁਨਾਸਿਕ, ਕੰਠ-ਤਾਲਵੀ 
ਤੇ ਕੰਠੌਸ਼ਠੀ ਦੇ ਰੂਪ ਵਿਚ ਕੀਤਾ ਗਿਆ ਹੈ। ਇਸ ਤੋਂ ਬਿਨਾ ਲਗਾਂ ਤੇ ਲਗਾਂਖਰਾਂ ਦੇ ਸੰਦਰਭ ਵਿਚ ਸੰਖਿਪਤ 
ਰੂਪ ਵਿਚ ਵਿਚਾਰ ਪੇਸ਼ ਕੀਤੇ ਗਏ ਹਨ। 


ਕਰਮ ਸਿੰਘ ਗੰਗਾਵਾਲੇ ਨੇ “ਵਰਣ-ਬੋਧ” ਦੇ ਅੰਤਰਗਤ ਪੰਜਾਬੀ ਵਰਨਾਂ ਨੂੰ ਲਿਪਾਂਕਕਾਰੀ ਦੇ 
ਮੁਖ਼ਤਸਰ ਜਾਣਕਾਰੀ ਦੇ ਕੇ ਪੰਜ ਫ਼ਾਰਸੀ ਧੁਨੀਆਂ ਨੂੰ “ਨਵੀਨ ਟੋਲੀ” ਤੇ ਪੰਜ ਨਾਸਕੀ ਵਿਅੰਜਨਾਂ ਨੂੰ 
“ਅਨੁਨਾਸਿਕ ਅੱਖਰ” ਆਖਿਆ ਗਿਆ ਹੈ। ਪੰਜਾਬੀ ਵਿਚਲੇ /ਯ/ ਤੇ /ਵ/ ਨੂੰ ਸੰਸਕ੍ਰਿਤ ਦੇ ਨੁਕਤੇ ਤੋਂ ਸਵਰ 
ਸਵੀਕਾਰਿਆ ਗਿਆ ਹੈ।ਉਸ ਦਾ ਵਿਚਾਰ ਹੈ ਕਿ ਭਾਵਅਰਥ ਦੇ ਪ੍ਰੇਰਣਾਤਮਕ ਰੂਪਾਂ ਵਿਚ _ਪਾਣਿਨੀ ਦੇ 
“ਣਤਵ” ਵਿਧਾਨ ਅਨੁਸਾਰ /ਨ/ ਧੁਨੀ ਦੇ ਸਥਾਨ ਉਪਰ /ਣ/ ਆਦੇਸ਼ ਹੋ ਜਾਂਦਾ ਹੈ;ਜਿਵੇਂ: “ਕਰਨਾ ਤੋਂ 
ਕਰਾਉਣਾ”, “ਲੜਨਾ ਤੋਂ ਲੜਾਉਣਾ” ਆਦਿ।ਧੁਨੀ ਵਿਧਾਨ ਦੇ ਅੰਤਰਗਤ ਚਰਚਾ ਕਰਦਿਆ ਹੋਇਆਂ ਉਸ 
ਦਾ ਜ਼ਿਆਦਾ ਧਿਆਨ 'ਸ਼ਬਦ-ਜੋੜਾਂ” ਉਪਰ ਕੇਂਦਰਿਤ ਰਿਹਾ ਹੈ। 


ਦੁਨੀ ਚੰਦਰ ਨੇ (1959 ਤੇ 1964) ਦੋ ਪੁਸਤਕਾਂ ਵਿਚ ਪੰਜਾਬੀ ਧੁਨੀ ਸਿਧਾਂਤ ਬਾਰੇ ਚਰਚਾ ਕੀਤੀ 
ਹੈ। ਪਹਿਲੀ ਪੁਸਤਕ(ਪੰਜਾਬੀ ਭਾਸ਼ਾ ਦਾ ਵਿਕਾਸ) ਵਿਚ ਉਸ ਨੇ “ਧੁਨੀ ਵਿਚਾਰ” ਸਿਰਲੇਖ ਹੇਠ 
ਇਤਿਹਾਸਕ ਪੱਧਰ ਤੇ ਪੰਜਾਬੀ ਧੁਨੀਆਂ ਦੇ ਸੰਦਰਭ ਵਿਚ ਵਿਸਥਾਰ ਪੂਰਵਕ ਚਰਚਾ ਕੀਤੀ ਹੈ। ਪੰਜਾਬੀ 
ਦੀਆਂ ਧੁਨੀਆਂ ਦੀ ਉਤਪਤੀ, ਬਲ, ਸਵਰ ਵਿਕਾਸ, ਛੇਕੜਲੇ ਸਵਰ, ਅਜੰਤ, ਸਵਰਾਂ ਦੀ ਉਤਪਤੀ, 
ਵਿਅੰਜਨ ਧੁਨੀਆਂ ਸੰਬੰਧੀ ਨਿਯਮ, ਲਗਾਂਖਰਾਂ ਸੰਬੰਧੀ ਵਿਚਾਰ ਤੇ ਪੰਜਾਬੀ ਵਿਅੰਜਨਾਂ ਦੀ ਉਤਪਤੀ ਦੇ 
ਸੰਬੰਧ ਵਿਚ ਇਤਿਹਾਸਕ ਪ੍ਰਿਸ਼ਠ-ਭੂਮੀ ਨੂੰ ਉਲੀਕਿਆ ਗਿਆ ਹੈ।ਦੂਜੀ ਪੁਸਤਕ (ਪੰਜਾਬੀ ਭਾਸ਼ਾ ਦਾ 
ਵਿਆਕਰਣ, 1964) ਵਿਚ ਪੰਜਾਬੀ ਧੁਨੀਆਂ ਦਾ ਮੁਲੰਕਣ ਵਿਆਕਰਨਿਕ ਪੱਧਰ ਉਪਰ ਕੀਤਾ ਗਿਆ ਹੈ। 
ਉਸਨੇ “ਵਰਣ ਬੋਧ” ਦੇ ਅੰਤਰਗਤ ਪੰਜਾਬੀ ਦੀਆਂ ਧੁਨੀਆ ਨੂੰ ਵਿਚਾਰਿਆ ਗਿਆ ਹੈ।ਪਹਿਲਾਂ ਸਵਰ 
ਧੁਨੀਆਂ ਨੂੰ “ਮੂਲ” ਤੇ “ਸੰਯੁਕਤ” ਦੋ ਰੂਪਾਂ ਵਿਚ ਵੰਡਿਆ ਗਿਆ ਹੈ। “ਮੂਲ” ਸਵਰਾਂ ਦੀਆਂ ਅੱਗੋਂ ਦੋ 
ਕਿਸਮਾਂ- 'ਹ੍ਰਸਵ” ਤੇ “ਦੀਰਘ” ਹਨ। “ਸੰਯੁਕਤ” ਸਵਰਾਂ ਦਾ ਨਿਰਮਾਣ ਮੂਲ ਸਵਰਾਂ ਵਿਚਕਾਰ ਹੁੰਦੀ ਸੰਧੀ 
ਤੇ ਆਧਾਰਿਤ ਹੈ। 


5 ਇਸ ਸੰਦਰਭ ਵਿਚ ਪੰਜਾਬੀ ਵਿਚ ਪਲੁਤ ਦੀਆ ਹੋਰ ਵੀ ਕਈ ਮਿਸਾਲਾਂ ਮਿਲਦੀਆਂ ਹਨ। ਜਿਵੇਂ? “ਤਲਾ” (ਜੁੱਤੀ ਦਾ ਹੇਠਲਾ 
ਪਾਸਾ)-ਤੋ “ਤਲਾਅ” (ਛੱਪੜ ਜਾਂ ਸਰੋਵਰ ਆਦਿ), “ਮੁਕਾ '(ਪਰਨਾ) ਤੋ ਮੁਕਾਅ (ਖਤਮ ਕਰਕੇ) ਇਸਤੋ' ਬਿਨਾ ਧੀ/ਧੀਅ, 
ਸੁਭਾ/ ਸੁਭਾਅ, ਖਲਾ/ਖਲਾਅ, ਤਮਾ/ਤਮਾਅ, ਪਕਾ/ ਪਕਾਅ ਆਦਿ ਨੂੰ ਵੇਖਿਆ ਜਾ ਸਕਦਾ ਹੈ। 


70 


ਉਚਾਰਨ ਦੇ ਆਧਾਰ ਉਤੇ ਮੂਲ ਸਵਰਾਂ ਨੂੰ ਉਚੇ, ਵਿਚਕਾਰਲੇ ਤੇ ਨੀਵੇਂ ਤੇ ਜੀਭ ਦੀ ਸਥਿਤੀ 
ਮੁਤਾਬਿਕ ਅਗਲੇ, ਵਿਚਲਾਰਲੇ ਤੇ ਪਿਛਲਿਆਂ ਸਵਰਾਂ ਵਿਚ ਵੰਡਿਆ ਗਿਆ ਹੈ: 

/ਇ/, /ਈ/, /ਏ/- ਅਗਲੇ ਸਵਰ ਹਨ। 

/ਇ/ ਤੇ /ਈ/ - ਉੱਚੇ ਸਵਰ ਹਨ। 

/ਏ/- ਇਹ ਵਿਚਕਾਰਲਾ ਸਵਰ ਹੈ। 

/ਆ/- ਅਗਲਾ ਨੀਵਾਂ ਸਵਰ ਹੈ। 

/ਉ/ ਤੇ /ਉ/- ਪਿਛਲੇ ਸਵਰ ਹਨ। 

/ਓ/- ਵਿਚਲਾ ਤੇ ਪਿਛਲਾ ਸਵਰ ਹੈ। 

/ਆ/- ਨੀਵਾਂ ਤੇ ਪਿਛਲਾ ਸਵਰ ਹੈ। 


ਸਵਰਾਂ ਵਿਚ ਦੂਜੀ ਕਿਸਮ ਦੀ ਵੰਡ ਮਾਤ੍ਰਾ ਦੇ ਆਧਾਰ ਉਪਰ ਕੀਤੀ ਗਈ ਮਿਲਦੀ ਹੈ। ਜੋ ਕਿ 


ਇਸ ਪ੍ਰਕਾਰ ਹੈ: 

/ਅ/- ਅਰਧ ਵਿਵਰਤ, ਹੁਸਵ ਸਵਰ। 
/ਆ/- ਵਿਵਰਤ, ਦੀਰਘ ਸਵਰ । 
/ਇ/- ਸੰਵ੍ਰਿਤਿ, ਹੁਸਵ ਸਵਰ। 

/ਈ/- ਦੀਰਘ ਸਵਰ। 

/ਉ/- ਸੰਵ੍ਰਿਤ, ਹੁਸਵ ਸਵਰ। 

/ਉ/- ਸੰਵ੍ਰਿਤ, ਦੀਰਘ ਸਵਰ। 

/ਏ/- ਅਰਧ ਸੰਵ੍ਰਿਤ ਦੀਰਘ ਸਵਰ। 
/ਓ/- ਅਰਧ ਸੰਵ੍ਰਿਤ ਪਿਛਲਾ ਸਵਰ । 


ਉਕਤ ਉਚਾਰਨ ਦੇ ਆਧਾਰ ਤੇ ਕੀਤੀ ਸਵਰਾਂ ਦੀ ਵੰਡ ਸੂਤਰ ਨੰ. 1-2-29,30 ਤੇ 31 ਉਪਰ 


ਅਧਾਰਿਤ ਹੈ।ਪੰਜਾਬੀ ਵਿਚ ਦੋ ਸੰਯੁਕਤ ਸਵਰ ਮਿਲਦੇ ਦੱਸੇ ਗਏ ਹਨ। ਇਹ ਹ੍ਰਸਵ ਸਵਰਾਂ ਦੇ ਮੇਲ 
ਦੁਆਰਾ ਨਿਰਮਿਤ ਹੁੰਦੇ ਹਨ । ਇਥੇ ਨਾਲ, ਇਹ ਵੀ ਵਿਧਾਨ ਦਿੱਤਾ ਗਿਆ ਕਿ ਪੰਜਾਬੀ ਵਿਚਲੇ ਇਹ 


7੭3 


ਸੰਯੁਕਤ ਸਵਰ /ਐ/ ਤੇ /ਐ/ ਸੰਸਕ੍ਰਿਤ ਵਿਚਲੇ ਇਨ੍ਹਾਂ ਦੇ ਸਮਾਨਾਰਥੀ ਸਵਰਾਂ ਤੋ' ਭਿੰਨ ਹਨ। ਇਨ੍ਹਾਂ ਦਾ 
ਪਿਛੋਕੜ ਸੰਸਕ੍ਰਿਤ ਵਾਲਾ ਨਹੀਂ ਬਲਕਿ ਪੰਜਾਬੀ ਵਿਚ ਇਨ੍ਹਾਂ ਦੀ ਹੋਂਦ ਨਵੀਨ ਹੈ। 

ਪੰਜਾਬੀ ਵਿਚਲੀਆਂ ਵਿਅੰਜਨ ਧੁਨੀਆ ਨੂੰ “ਉਚਾਰਨ ਸਥਾਨ” ਤੇ “ਪ੍ਰਯਤਨ” ਦੇ ਆਧਾਰ ਉਤੇ 
ਇਸ ਪ੍ਰਕਾਰ ਵਿਸ਼ਲੇਸ਼ਿਤ ਕੀਤਾ ਗਿਆ ਹੈ। ਉਚਾਰਨ ਸਥਾਨ ਦੇ ਆਧਾਰ ਉਪਰ ਕੰਠੀ,ਤਾਲਵੀ, ਮੂਰਧਨੀ, 
ਹੋਠੀ ਤੇ ਦੰਤੀ ਵਿਚ ਅਤੇ ਪ੍ਰਯਤਨ ਦੇ ਅਨੁਸਾਰ: ਘੋਸ-ਅਘੋਸ, ਅਲਪਪ੍ਰਾਣ-ਮਹਾਂਪ੍ਰਾਣ, ਆਲਪਪ੍ਰਾਣ, ਤੇ 
ਅਨੁਨਾਸਿਕ ਵਿਚ ਤਕਸੀਮ ਕੀਤਾ ਹੈ।ਇਸ ਤੋਂ ਬਿਨਾ ਇਸ ਵਿਆਕਰਨ ਵਿਚ ਸੰਧੀ, ਆਗਮ, ਲੋਪ, 
ਹੈ। 

ਵਿਦਿਆ ਭਾਸਕਰ ਅਰੁਣ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਸੰਦਰਭ ਵਿਚ ਪੰਜਾਬੀ ਦੀਆਂ ਖੰਡੀ 
ਧੁਨੀਆਂ ਦਾ ਇਤਿਹਾਸਕ ਪਿਛੋਕੜ ਉਲੀਕਦਿਆਂ ਹੋਇਆ' ਸਵਰ ਤੇ ਵਿਅੰਜਨ ਧੁਨੀਆਂ ਨੂੰ ਇਸ ਤਰ੍ਹਾਂ 
ਵਿਸ਼ਲੇਸ਼ਿਤ ਕੀਤਾ ਹੈ: 


ਹੈ 
“੭ 
ਰੰ 
ਮਹ 
(੦ 


ਅਰਧ ਸੰਵ੍ਰਿਤ ਏ ਏੱ ਓ ਓੱ 
ਅਰਧ-ਵਿਵ੍ਰਿਤ ਮੈ ਅਅੱ 0 
ਵਿਵ੍ਰ ਆ 


ਉਸ ਦਾ ਵਿਚਾਰ ਹੈ ਕਿ ਪੰਜਾਬੀ ਵਿਚਲੇ ਦੇ /ਐ/ ਤੇ /ਐ/ ਸੰਧੀ ਸਵਰ ਨਹੀਂ ਹਨ ਤੇ ਸੰਸਕ੍ਰਿਤ 
ਵਿਚਲੇ /ਅਇ/ ਤੇ /ਅਉ/ ਤੋਂ ਵੱਖਰੇ ਹਨ। ਇਹੋ ਵਿਚਾਰ ਦੁਨੀ ਚੰਦਰ ਦੁਆਰਾ ਵੀ ਪ੍ਰਸਤੁਤ ਕੀਤਾ ਗਿਆ 
ਹੈ। “ਵਿਅੰਜਨ ਧੁਨੀਆਂ” ਨੂੰ ਪਰੰਪਰਾਈ ਵੰਡ ਅਨੁਸਾਰ ਹੀ “ਉਚਾਰਨ ਪ੍ਰਯਤਨ, ਤੇ “ਸਥਾਨ” ਦੇ ਆਧਾਰ 
ਉਪਰ ਕੀਤਾ ਗਿਆ ਹੈ। ਇਨ੍ਹਾਂ ਦੀ ਸਾਰਨੀ ਨਿਮਨਲਿਖਤ ਅਨੁਸਾਰ ਹੈ: 


ਦੋ ਹੋਠੀ _ਦੰਤ-ਹੋਠੀ ਦੰਤੀ _ਸਪਰਸ਼ੀ _ਤਾਲੁ ਸਪਰਸ਼ੀ _ਮੂਰਧਨੀ _ਤਾਲਵੀ _ਕੰਠੀ 


ਅਰਧ ਸਵਰ ਵ ਯ 


ਪੰਜਾਬੀ ਧੁਨੀ ਵਿਉਂਤ ਦੇ ਖੇਤਰ ਵਿਚ 19ਵੀ' ਤੇ 20ਵੀ' ਸਦੀ ਵਿਚ ਹੋਈ ਖੌਜ ਦੇ ਉਕਤ 
ਸਰਵੇਖਣ ਤੋ ਸਪੱਸ਼ਟ ਹੋ ਜਾਂਦਾ ਹੈ, ਕਿ ਜਿਥੇ ਪੱਛਮੀ ਵਿਆਕਰਨਕਾਰਾਂ ਦਾ ਅਧਿਐਨ ਪੱਛਮੀ ਭਾਸ਼ਾ 
ਚਿੰਤਨ ਤੋਂ ਸੇਧਿਤ ਹੈ, ਉਥੇ ਪੰਜਾਬੀ ਭਾਸ਼ਾ ਵਿਗਿਆਨੀਆਂ ਦੀ ਖੋਜ ਆਧੁਨਿਕ ਭਾਸ਼ਾ ਵਿਗਿਆਨ ਦੀ 
ਸਿਧਾਂਤਕ ਸੇਧ ਵਿਚ ਕੀਤੀ ਗਈ ਹੈ। ਪੰਜਾਬੀ ਦੇ ਆਰੰਭਲੇ ਵਿਆਕਰਨਾਂ ਵਿਚ ਧੁਨੀ ਅਧਿਐਨ ਦੇ ਨਿਯਮਾਂ 
ਨੂੰ ਅਸ਼ਟਾਧਿਆਈ ਦੇ ਸੂਤਰਾਂ ਅਤੇ ਪੱਛਮੀ ਧੁਨੀ ਵਿਗਿਆਨ ਦੀ ਮਿਸ਼ਰਤ ਸਿਧਾਂਤਕ ਸੂਝ ਅਨੁਸਾਰ ਪੇਸ਼ 
ਕੀਤਾ ਗਿਆ ਹੈ। 


3.1 ਵਰਨ ਨਿਰੂਪਣ ਤੇ ਪੰਜਾਬੀ ਧੁਨੀ ਵਿਉੱਤ 
ਪਾਣਿਨੀ ਨੇ ਭਾਸ਼ਾਈ ਧੁਨੀਆ ਨੂੰ ਉਚਾਰਨੀ ਲੱਛਣਾਂ ਦੇ ਆਧਾਰ ਉਪਰ 14 ਸੂਤਰਾਂ ਵਿਚ ਵੰਡਿਆ 


ਨਿਮਨਲਿਖਤ ਅਨੁਸਾਰ ਉਲੀਕਿਆ ਗਿਆ ਹੈ: 
ਅਇਉ 
ਰਲ 
ਏਓ 


੩੩ . ੮ 
੭ % 


ਝੇਭ 

ਘਢਧ 
ਜ਼ਥਧਗਡਦ 
ਖਫਛਨਥਚ ੨ 
ਕਪ 


ਸਸ਼ 


੩੫ ੨ ੨ ਸੂ &% ੧੬ ਗੋ ਪੈ ਐਮ 


ਹ 


ਅਜੋਕੀ ਪੰਜਾਬੀ ਦੀ ਧੁਨੀ ਵਿਉਂਤ ਵਿਚ 10 ਸਵਰ ਧੁਨੀਆਂ ਮਿਲਦੀਆਂ ਹਨ: 
/ਅਆਇਈ ਉਊਏਐਓ ਐ/ 

ਇਨ੍ਹਾਂ ਸਵਰਾਂ ਵਿਚੋਂ ਤਿੰਨ ਸਵਰ( ਅ, ਇ, ਉ) ਲਘੂ ਅਤੇ ਬਾਕੀ ਸੱਤ ਸਵਰ ਦੀਰਘ ਹਨ। ਇਸ 
ਤੋਂ ਇਲਾਵਾ ਬੁੱਲਾਂ ਦੀ ਸਥਿਤੀ ਅਨੁਸਾਰ : ਗੋਲ ਅਤੇ ਗੋਲਾਈ ਰਹਿਤ ਸਵਰ ਮੰਨੇ ਜਾਂਦੇ ਹਨ।ਜੀਭ ਦੀ 
ਸਥਿਤੀ ਅਨੁਸਾਰ; ਅਗਲੇ, ਵਿਚਕਾਰਲੇ ਅਤੇ ਪਿਛਲੇ ਸਵਰ ਹਨ। ਪੰਜਾਬੀ ਵਿਚੋਂ ਸੰਸਕ੍ਰਿਤ ਦੇ #/ਰੀ/ ਅਤੇ 
/ਲ੍ਹੀ/ ਸਵਰ ਪੂਰੀ ਤਰ੍ਹਾਂ ਨਾਲ ਗਾਇਬ ਹੋ ਚੁੱਕੇ ਹਨ। 

ਜੇਕਰ ਵਿਅੰਜਨ ਧੁਨੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਵਿਚ /ਘ, ਝ, ਢ, ਧ, ਭ/ ਧੁਨੀਆ ਵਿਚ 
ਅੰਸ਼ਕ ਪੱਧਰ ਤੇ ਰੂਪਾਂਤ੍ਣ ਹੋਇਆ ਹੈ ਅਤੇ ਪੰਜਾਬੀ ਵਿਚ ਇਹ ਵਿਅੰਜਨ “ਸੁਰ” ਵਿਚ ਤਬਦੀਲ ਹੋ ਗਏ 
ਹਨ। ਇਸ ਸੰਦਰਭ ਵਿਚ ਵਿਦਿਆ ਭਾਸਕਰ ਅਰੁਣ (ਉਹੀ:93) ਵੀ ਲਿਖਦਾ ਹੈ ਕਿ /ਘ, ਝ, ਢ, ਧ, ਤੇ 
ਭ/ ਵਾਸਤਵ ਵਿਚ ਧੁਨੀਆਂ ਨਹੀਂ ਹਨ,ਉਸ ਨੇ ਗ੍ਰਾਹਮ ਬੇਲੀ ਦੇ ਹਵਾਲੇ ਨਾਲ ਇਨ੍ਹਾਂ ਨੂੰ “ਸੁਰ” ਆਖਿਆ 
ਹੈ। 

ਸੰਸਕ੍ਰਿਤ ਵਾਲਾ ਊਸ਼ਮ /ਸ਼/ ਪੰਜਾਬੀ ਵਿਚ ਆ ਕੇ /ਖ/ ਬਣ ਚੁੱਕਿਆ ਹੈ ਅਤੇ ਮਸ਼ਾ/ ਤੋਂ /੪/ 
ਤਬਦੀਲ ਹੋ ਗਿਆ ਹੈ। ਸੰਸਕ੍ਰਿਤ ਦੇ ਅਨੁਗ੍ਰਹਿ, ਵਿਸਰਗ ਅਤੇ ਜੀਭਮੂਲਕ ਪੰਜਾਬੀ ਵਿਚੋਂ ਪੂਰੀ ਤਰ੍ਹਾਂ ਨਾਲ 


ਸਿ 


ਲੁਪਤ ਹੋ ਗਏ ਹਨ। “ਅਸ਼ਟਾਧਿਆਈ” ਵਿਚ /ਯ ਰ ਲ ਵ/ ਨੂੰ ਅਰਧ ਸਵਰ ਦੱਸਿਆ ਗਿਆ ਹੈ, ਪਰ 
ਆਧੁਨਿਕ ਪੰਜਾਬੀ ਵਿਚ ਇਨ੍ਹਾਂ ਵਿਚੋਂ /ਯ/ ਅਤੇ /ਵ/ ਹੀ ਅਰਧ ਸਵਰ ਰਹਿ ਗਏ ਹਨ। 
3.1.1 ਸਵਰ ਵਰਗੀਕਰਨ 

ਪੰਜਾਬੀ ਦੇ ਸਵਰਾਂ ਨੂੰ “ਅਸ਼ਟਾਧਿਆਈ” ਦੇ ਨਜ਼ਰੀਏ ਤੋਂ ਉਚਾਰਨ ਪੱਖ ਜਾਂ ਜੀਭ ਦੀ ਸਥਿਤੀ 


ਅਨੁਸਾਰ ਇਸ ਪ੍ਰਕਾਰ ਬਿਆਨ ਕੀਤਾ ਜਾ ਸਕਦਾ ਹੈ: 


ਅਗਲੇ ਸਵਰ ਵਿਚਕਾਰਲੇ ਸਵਰ ਪਿਛਲੇ ਸਵਰ 
ਸੰਵ੍ਰਿਤ- ਈ ਇ ਊ ਢੂ 
ਅਰਧ ਸੰਵ੍ਰਿਤ-ਏ ਓ 

ਅਰਧ ਵਿਵਰਿਤ ਅਐ ਆਐੰ 


ਇਸ ਵੰਡ ਅਨੁਸਾਰ /ਈ/, /ਇ/ ਅਤੇ /ਉ/ ਨੂੰ ਸੰਵ੍ਰਿਤ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। 
ਪਾਣਿਨੀ (2-1-31) ਦੇ ਇਸ ਨਿਯਮ ਦੀ ਵਿਆਖਿਆ ਕਰਦਿਆਂ ਵਰਦਰਾਜ ਦੇ ਹਵਾਲੇ ਨਾਲ ਧਰਾਨੰਦ 
ਸ਼ਾਸਤਰੀ (2015:15) ਨੇ ਲਿਖਿਆ ਹੈ ਕਿ, “ਉਦਾਤ ਅਤੇ ਅਨੁਦਾਤ ਦੋਵਾਂ ਧਰਮਾਂ ਦਾ ਮੇਲ ਜਿਸ ਥਾਂ 
ਉਪਰ ਹੁੰਦਾ ਹੈ, ਉਸ ਨੂੰ ਸੰਵ੍ਰਿਤ ਆਖਿਆ ਜਾਂਦਾ ਹੈ”। ਭਾਵ ਤਾਲੂ ਦੇ ਵਿਚਕਾਰਲੇ ਭਾਗ ਤੋਂ ਜਿਸ ਸਵਰ 


ਜਾਂਦਾ ਹੈ, ਜੋ ਅਸਪਰਸ਼ੀ ਹੁੰਦੇ ਹਨ। 


ਸਵਰਾਂ ਦੀ ਦੂਜੀ ਕਿਸਮ ਦੀ ਵੰਡ ਮਾਤ੍ਰਾ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।ਇਸ ਵੰਡ ਨੂੰ 
ਸੂਤਰ ਨੰ.(1-2-127) ਅਨੁਸਾਰ ਪੇਸ਼ ਕੀਤਾ ਗਿਆ ਹੈ। ਇਸ ਸੂਤਰ ਅਨੁਸਾਰ ਇੱਕ ਮਾਤਰਾ ਵਾਲਾ ਸਵਰ 
ਹਰਸਵ ਦੋ ਮਾਤਰਾਵਾਂ ਵਾਲਾ ਦੀਰਘ ਅਤੇ ਤਿੰਨ ਮਾਤਰਾਂ ਵਾਲਾ “ਪਲੁਤ” ਹੁੰਦਾ ਹੈ। ਆਧੁਨਿਕ ਪੰਜਾਬੀ ਵਿਚ 
ਕੇਵਲ ਹੁਸਵ ਤੇ ਦੀਰਘ ਸਵਰ ਹੀ ਮਿਲਦੇ ਹਨ। ਰਾਮ ਸਿੰਘ (ਉਹੀ:12) ਅਨੁਸਾਰ ਗੁਰਬਾਣੀ ਦੀ ਭਾਸ਼ਾ 
ਵਿਚ ਪਲੂਤ ਸਵਰ ਪਾਏ ਜਾਂਦੇ ਹਨ।ਇਸ ਦੀ ਉਦਾਹਰਨ ਉਨ੍ਹਾਂ ਨੇ “ਜੀਅ” ਪਦ ਨਾਲ ਪੇਸ਼ ਕੀਤੀ ਹੈ। 


3.1.2 ਵਿਅੰਜਨ ਵਰਗੀਕਰਨ 

ਵਰਦਰਾਜ (2015:16-17) ਪਾਣਿਨੀ ਦੇ ਸੂਤਰਾਂ ਦੀ ਵਿਅਖਿਆ ਕਰਦਾ ਹੋਇਆ ਵਿਅੰਜਨ 
ਵਰਗੀਕਰਨ ਦਾ ਆਧਾਰ ਉਚਾਰਨ ਸਥਾਨ ਨੂੰ ਬਣਾਉਦਾ ਹੈ। ਇਹੋ ਵਰਗਵੰਡ ਅਜੋਕੀ ਪੰਜਾਬੀ ਵਿਚ 
ਵਿਅੰਜਨਾਂ ਦੇ ਵਰਗੀਕਰਨ ਵਾਸਤੇ ਪੁਖ਼ਤਾ ਤੇ ਵਿਗਿਆਨਕ ਮੰਨੀ ਜਾਂਦੀ ਹੈ। ਇਸ ਨੂੰ ਹੇਠਾਂ ਲਿਖੇ ਅਨੁਸਾਰ 
ਪੇਸ਼ ਕੀਤਾ ਗਿਆ ਹੈ: 


੭5 


3.1.2.1 ਉਚਾਰਨ ਸਥਾਨ 

ਕੰਠੀ: %ਕੁਹਾ #ਵਸ਼ਰਜੀੰਯਾਨਾ ਕੱਠਹ- ਅਰਥਾਤ ਅਜਿਹੀਆਂ ਵਿਅੰਜਨ ਧੁਨੀਆਂ ਜਿੰਨ੍ਹਾਂ ਦਾ 
ਉਚਾਰਨ ਕੰਠ ਜਾਂ ਕੋਮਲ ਤਾਲੂ ਤੋਂ ਕੀਤਾ ਜਾਂਦਾ ਹੈ।ਪੰਜਾਬੀ ਵਿਚ -ਕ, ਖ, ਗ, ਘ ਤੇ ਕ ਵਿਅੰਜਨ ਇਸ 
ਵਰਗ ਵਿਚ ਆਉਂਦੇ ਹਨ । 


ਤਾਲਵੀ: /ਏਦੁਲਸ਼ਾਨਾ ਤਾਲ਼- ਅਰਥਾਤ ਅਜਿਹੀਆਂ ਧੁਨੀਆਂ ਜਿੰਨ੍ਹਾਂ ਦਾ ਉਚਾਰਨ ਤਾਲੂ ਤੋਂ ਕੀਤਾ 
ਜਾਂਦਾ ਹੈ।ਪੰਜਾਬੀ ਵਿਚ- ਚ, ਛ, ਜ, ਝ, ਵ, ਯ ਅਤੇ ਸ਼ ਇਸ ਵਰਗ ਦੀਆਂ ਧੁਨੀਆਂ ਹਨ। 


ਮੂਰਧਨੀ: /ਟੁਰਵਾਣਾ ਨਰਧਾ-ਅਰਥਾਤ ਜਿਹੜੀਆਂ ਧੁਨੀਆਂ ਦੇ ਉਚਾਰ ਸਮੇਂ ਜੀਭ ਨੂੰ 
ਉਲਟਾਇਆ ਜਾਂਦਾ ਹੈ। ਪੰਜਾਬੀ ਵਿਚ- ਟ, ਠ, ਡ, ਢ, ਣ, ੜ ਅਤੇ ਲ ਇਸ ਵਰਗ ਦੀਆਂ ਧੁਨੀਆਂ 


ਹਨ। 


ਦੰਤੀ: ਲਰਤਲਸਾਨਾਂ ਦੰਤਾਹ- ਜਿਹੜੀਆਂ ਧੁਨੀਆਂ ਦੇ ਉਚਾਰਨ ਕਰਨ ਸਮੇ ਜੀਭ ਦੰਦ-ਪਠਾਰ 
ਨਾਲ ਸਪਰਸ਼ ਕਰਦੀ ਹੈ, ਐਸੀਆਂ ਧੁਨੀਆਂ ਨੂੰ ਇਸ ਵਰਗ ਵਿਚ ਰੱਖਿਆ ਜਾਂਦਾ ਹੈ। ਪੰਜਾਬੀ ਵਿਚ- ਤ, 
ਥ, ਦ, ਧ, ਨ, ਅਤੇ ਸ ਆਦਿ ਧੁਨੀਆਂ ਇਸ ਸ਼੍ਰੇਣੀ ਵਿਚ ਆਉਂਦੀਆਂ ਹਨ। 


ਹੋਠੀ: ਇਨਮਯਆਨੀਜਾਨ= ਓਲਠੰ- ਅਰਥਾਤ ਉਹ ਵਿਅੰਜਨ ਧੁਨੀਆਂ ਜਿੰਨ੍ਹਾਂ ਨੂੰ ਬੁੱਲਾਂ ਤੋਂ 
ਉਚਾਰਿਆ ਜਾਂਦਾ ਹੈ। ਪੰਜਾਬੀ ਵਿਚ- ਪ, ਫ, ਬ, ਭ, ਮ ਅਤੇ ਵ ਇਸ ਵਰਗ ਦੀਆਂ ਧੁਨੀਆਂ ਹਨ। 


ਨਾਸਕੀ: #ਸ ਨਾਨਕਾ ਵਦਨੇ ਆਨਨਾਨਕਾ- ਅਰਥਾਤ ਉਹ ਵਿਅੰਜਨ ਜਿੰਨ੍ਹਾਂ ਦਾ ਉਚਾਰਨ ਨੱਕ 
ਅਤੇ ਮੂੰਹ ਦੋਵਾਂ ਰਾਹੀ' ਹੁੰਦਾ ਹੈ। ਪੰਜਾਬੀ ਵਿਚ- ਕ, ਵ, ਣ, ਨ ਅਤੇ ਮ ਇਸ ਵਰਗ ਦੀਆਂ ਧੁਨੀਆਂ 


ਹਨ। 

ਸੁਰਯੰਤਰੀ: #ਦੰਤੌਹ ਕੰਨੱਸ਼੭- ਅਰਥਾਤ ਉਹ ਵਿਅੰਜਨ ਜਿੰਨ੍ਹਾਂ ਦਾ ਉਚਾਰਨ ਕੰਠ ਤੋਂ ਕੀਤਾ 
ਜਾਂਦਾ ਹੈ। ਪੰਜਾਬੀ ਵਿਚ -#/ਹ/ ਧੁਨੀ ਇਸ ਵਰਗ ਵਿਚ ਆਉਂਦੀ ਹੈ। 
3.1.2.2 ਉਚਾਰਨ ਪ੍ਰਯਤਨ 


ਦੂਸਰੀ ਕਿਸਮ ਦੀ ਵੰਡ “ਉਚਾਰਨ ਪ੍ਰਯਤਨ” ਅਨੁਸਾਰ ਕੀਤੀ ਗਈ ਹੈ। ਉਚਾਰਨ ਪ੍ਰਯਤਨ ਤੋਂ 
ਭਾਵ ਹੈ ਕਿ ਉਚਾਰਨੀ ਅੰਗਾਂ ਵੱਲੋਂ ਸੁਆਸ ਕਿਰਿਆ ਵਿਚ ਰੋਕ ਪਾਉਣ ਵਾਸਤੇ ਕੀਤੇ ਯਤਨ। ਵਰਦਰਾਜ 


(ਉਹੀ:18) ਇਸ ਸੰਦਰਭ ਵਿਚ ਲਿਖਦਾ ਹੈ:“ਯਤਨੋਦਿਧਾ ਅਭਿਯੰਤਰੋ ਬਾਹਰ ਚ” ਅਰਥਾਤ ਪ੍ਰਯਤਨ ਦੇ 
ਦੋ ਭਾਗ ਹੁੰਦੇ ਹਨ: 

1. ਅੰਦਰੂਨੀ ਪ੍ਰਯਤਨ 

2. ਬਾਹਰੀ ਪ੍ਰਯਤਨ 
1 ਅੰਦਰੂਨੀ ਪ੍ਰਯਤਨ 
ਵਿਵ੍ਰਿਤ, ਈਸਤ ਵਿਵ੍ਰਿਤ ਅਤੇ ਸੰਵ੍ਰਿਤ ਵਿਚ ਵੰਡਿਆ ਗਿਆ ਹੈ। ਇਸ ਕਿਸਮ ਦੀ ਵੰਡ ਸੰਸਕ੍ਰਿਤ ਵਿਚ ਹੀ 
ਨਹੀਂ ਬਲਕਿ ਪੰਜਾਬੀ ਵਿਚ ਵੀ ਲਾਗੂ ਹੁੰਦੀ ਹੈ।ਪੰਜਾਬੀ ਭਾਸ਼ਾ ਵਿਚ ਇਹ ਪ੍ਰਯਤਨ ਮੂੰਹ ਪੋਲ ਦੀ ਸਥਿਤੀ 
ਤੇ ਨਿਰਭਰ ਕਰਦਾ ਹੈ।ਪਾਣਿਨੀ ਦੀ ਇਸ ਵਰਗਵੰਡ ਦੇ ਉਪਰ ਆਧਾਰਿਤ ਮੂੰਹ ਪੋਲ, ਉਚਾਰਕ ਅਤੇ 
ਉਚਾਰਨੀ ਅੰਗਾਂ/ ਸਥਾਨਾਂ ਨੂੰ ਮੁੱਖ ਰੱਖ ਕੇ ਪੰਜਾਬੀ ਵਿਚ ਵਿਅੰਜਨਾਂ ਨੂੰ ਨਿਮਨਲਿਖਤ ਅਨੁਸਾਰ ਵੰਡਿਆ 
ਗਿਆ ਹੈ: 
(ਉ) ਡੱਕਵੇ' ਵਿਅੰਜਨ:ਇਨ੍ਹਾਂ ਵਿਅੰਜਨਾਂ ਦੇ ਉਚਾਰਨ ਕਰਨ ਸਮੇਂ ਫੇਫੜਿਆਂ ਤੋਂ ਆਉਂਦੀ ਪੌਣ-ਧਾਰਾ ਨੂੰ 
ਉਚਾਰਨ ਸਥਾਨ ਉਤੇ ਪੂਰੀ ਤਰ੍ਹਾਂ ਨਾਲ ਰੋਕ ਕੇ ਛੱਡਿਆ ਜਾਂਦਾ ਹੈ।ਪੰਜਾਬੀ ਭਾਸ਼ਾ ਵਿਚ- ਕ, ਖ, ਗ, ਪ, 
ਫ, ਬ, ਤ, ਥ, ਦ, ਟ, ਨ, ਡ, ਅਤੇ ਚ, ਛ, ਜ ਵਿਅੰਜਨ ਇਸ ਵਰਗ ਵਿਚ ਗਿਣੇ ਜਾਂਦੇ ਹਨ। 
(ਅ) ਰੋਲਦਾਰ ਵਿਅੰਜਨ: ਇਨ੍ਹਾਂ ਵਿਅੰਜਨਾਂ ਦੇ ਉਚਾਰਨ ਸਮੇਂ ਉਚਾਰਕ ਉਚਾਰਨ ਸਥਾਨ ਨਾਲ ਵਾਰ-ਵਾਰ 
ਟੱਕਰ ਖਾਂਦਾ ਹੈ। ਪੰਜਾਬੀ ਵਿਚ- /ਰ/ ਵਿਅੰਜਨ ਨੂੰ ਇਸ ਵਰਗ ਵਿਚ ਰੱਖਿਆ ਜਾਂਦਾ ਹੈ। 
(ਏ) ਪਾਸੇਦਾਰ ਵਿਅੰਜਨ: ਇਸ ਵਿਅੰਜਨ ਦੇ ਉਚਾਰਨ ਸਮੇਂ ਸੁਆਸ ਕਿਰਿਆ ਨੂੰ ਪੂਰਨ ਰੋਕ ਤਾਂ ਪੈਂਦੀ ਹੈ 
ਪਰ ਉਚਾਰਕ ਦੇ ਦੋਵਾਂ ਪਾਸਿਆਂ ਤੋਂ ਹਵਾ ਬਾਹਰ ਨਿਕਲਦੀ ਰਹਿੰਦੀ ਹੈ। ਮਸਲਨ ਪੰਜਾਬੀ ਵਿਚ #ਲ/ 
ਵਿਅੰਜਨ ਨੂੰ ਇਸ ਵਰਗ ਵਿਚ ਰੱਖਿਆ ਜਾਂਦਾ ਹੈ। 
(ਸ) ਠੋਕਦਾਰ ਵਿਅੰਜਨ:ਇਸ ਵਿਅੰਜਨ ਦੇ ਉਚਾਰਨ ਸਮੇ ਉਚਾਰਕ, ਉਚਾਰਨ ਸਥਾਨ ਨਾਲ ਝਟਕਾ ਦੇ ਕੇ 
ਇਕੋ ਵਾਰ ਵਿਚ ਸਪਰਸ਼ ਕਰਦਾ ਹੈ। ਮਸਲਨ ਪੰਜਾਬੀ ਵਿਚ /ੜ/ ਵਿਅੰਜਨ ਇਸ ਵਰਗ ਵਿਚ ਆਉਂਦਾ 
ਹੈ। 
(ਹ) ਸੰਘਰਸ਼ੀ ਵਿਅੰਜਨ ਇਨ੍ਹਾਂ ਵਿਅੰਜਨਾਂ ਨੂੰ ਉਚਾਰਨ ਸਮੇਂ ਉਚਾਰਕ ਉਚਾਰਨ ਸਥਾਨ ਦੇ ਬਹੁਤ ਨਜਦੀਕ 
ਆ ਜਾਂਦਾ ਹੈ, ਪਰ ਸਪਰਸ਼ ਨਹੀਂ ਕਰਦਾ। ਪਾਣਿਨੀ ਨੇ ਈਸਤ ਵਿਵ੍ਰਿਤ /ਸ/ ਅਤੇ #ਸ਼/ ਮੰਨੇ ਹਨ, ਇਹੋ 
ਪੰਜਾਬੀ ਵਿਚ ਉਸ਼ਮ ਅਤੇ ਅਣ-ਊਸ਼ਮ ਬਣ ਗਏ ਹਨ। 
(ਕ) ਰਗੜਵੇਂ' ਵਿਅੰਜਨ: ਇਸ ਸ਼੍ਰੇਣੀ ਵਿਚ ਉਹ ਵਿਅੰਜਨ ਆਉਂਦੇ ਹਨ, ਜਿਨ੍ਹਾਂ ਵਿਚ ਸਪਰਸ਼ ਅਤੇ 
ਸੰਘਰਸ਼ ਦੋਵਾਂ ਦਾ ਗੁਣ ਧਰਮ ਸ਼ਾਮਲ ਹੁੰਦਾ ਹੈ। ਇਨ੍ਹਾਂ ਵਿਚ ਉਚਾਰਕ ਉਚਾਰਨ ਸਥਾਨ ਨਾਲ ਸਪਰਸ਼ ਤਾਂ 
ਹੈ ਪਰ ਇਹ ਸਪਰਸ਼ ਛੇਤੀ ਖ਼ਤਮ ਹੋਣ ਦੀ ਬਜਾਇ, ਧੀਮੀ ਗਤੀ ਵਿਚ ਹੋ ਜਾਂਦਾ ਹੈ।ਪੰਜਾਬੀ ਵਿਚ -ਚ, 


ਛ, ਜ, ਅਤੇ ਝ ਇਸ ਸ਼੍ਰੇਣੀ ਵਿਚ ਰੱਖੇ ਜਾਂਦੇ ਹਨ। 


2 ਬਾਹਰੀ ਪ੍ਰਯਤਨ 

ਬਾਹਰੀ ਪ੍ਰਯਤਨ ਦਾ ਭਾਵ ਉਚਾਰਨ ਸਮੇਂ ਭਾਸ਼ਾਈ ਧੁਨੀਆਂ ਸਮੇਤ ਸਾਹ ਦੀ ਹਵਾ ਬਾਹਰ ਕੱਢਣ 
ਦੀ ਵਿਧੀ ਹੈ। ਮਨੁੱਖੀ ਕੰਠ ਵਿਚ ਸਥਿਤ ਸੁਰ-ਤੰਤਰੀਆਂ ਭਾਸ਼ਾ ਦੀਆਂ ਧੁਨੀਆਂ ਨੂੰ ਉਚਾਰਨ ਕਰਨ ਸਮੇ' 
ਜੋ ਯਤਨ ਕਰਦੀਆਂ ਹਨ, ਉਨ੍ਹਾਂ ਨੂੰ ਬਾਹਰੀ ਪ੍ਰਯਤਨ ਕਹਿੰਦੇ ਹਨ। ਵਰਦਰਾਜ (ਉਹੀ:19) ਦਾ ਕਥਨ ਹੈ: 
੭ਹਾਣ ਓਦਾਤੰ ਅਨਟਾਤੰ ਸਫਾਰਤ ਲਤਾ? 
ਮਹਾਂਪ੍ਰਾਣ, ਉਦਾਤ, ਅਨੁਦਾਤ ਅਤੇ ਸਵਰਿਤ ਗਿਆਰਾਂ ਕਿਸਮਾਂ ਦਾ ਹੁੰਦਾ ਹੈ। ਇਸ ਪ੍ਰਯਤਨ ਨੂੰ ਅੱਗਿਓਂ 
ਤਿੰਨ ਭਾਗਾਂ ਵਿਚ ਵੰਡ ਕੇ ਦਰਸਾਇਆ ਗਿਆ ਹੈ: 


(ਉ) ਸੁਰਤੰਦਾਂ ਦੀ ਨਜਦੀਕੀ: ਸੁਰਤੰਦਾਂ ਦੀ ਆਪਸੀ ਨਜਦੀਕੀ ਜਾਂ ਦੂਰੀ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ 


ਕੀਤਾ ਜਾਂਦਾ ਹੈ- ਵਿਵਾਰ, ਸੁਆਸ ਅਤੇ ਸੰਵਾਰ। 


(ਅ) ਸੁਆਸ ਦੀ ਮਾਤਰਾ: ਸਾਹ ਵੱਧ ਜਾਂ ਘੱਟ ਮਾਤਰਾ ਵਿਚ ਲਿਆ ਜਾ ਸਕਦਾ ਹੈ।ਇਸ ਕਰਕੇ ਇਹ 


ਪ੍ਰਯਤਨ ਅਲਪਪ੍ਰਾਣ ਅਤੇ ਮਹਾਂਪ੍ਰਾਣ ਦੋ ਕਿਸਮਾਂ ਦਾ ਹੁੰਦਾ ਹੈ। 


(ਏ) ਸੁਰਤੰਤਰੀਆਂ ਵਿਚ ਕੰਪਨ: ਨਾਦ ਤੰਤਰੀਆਂ ਵਿਚ ਪੈਦਾ ਹੋਈ ਗੂੰਜ ਦੀ ਮਾਤਰਾ ਨਾਲ ਸੰਬੰਧਿਤ 


ਪ੍ਰਯਤਨ ਦੋ ਕਿਸਮ ਦਾ-ਸੰਘੋਸ਼ ਅਤੇ ਅਘੋਸ਼ ਹੁੰਦਾ ਹੈ। 


ਪਾਣਿਨੀ ਦੁਆਰਾ ਨਿਯਮਿਤ ਕੀਤੇ ਇਸ ਮਾਡਲ ਦੇ ਆਧਾਰ ਉਤੇ ਅਸੀ ਪੰਜਾਬੀ ਦੇ ਵਿਅੰਜਨਾਂ 


ਦੀ ਵੰਡ ਨਿਮਨ ਸਾਰਨੀ ਅਨੁਸਾਰ ਕਰ ਸਕਦੇ ਹਾਂ: 


ਅਘੋਸ਼ ਘੋਸ਼ 

ਕਖਸ਼ ਗਘ ਕਗਬ ਖਘਸ਼ ਇਥੇ ਸਾਰੇ ਸਵਰ 
ਚਛਸ ਜ ਝ ਚਜਵ ਛਝਸ ਆਉਂਦੇ ਹਨ। 
ਟਠ ਡਢ ਟਡਣ ਠਢਹ 

ਤਥ ਦਧ ਤਦਨ ਥਧ 


ਪਫ ਬਭ ਪਬਮ ਫਭ 


78 


3.2 ਪੰਜਾਬੀ ਦਾ ਸੰਧੀ ਵਿਧਾਨ 

ਸੰਧੀ ਸ਼ਬਦਾਂ ਵਿਚ ਅੱਖਰਾਂ ਦੇ ਪਰਸਪਰ ਮੇਲ ਨੂੰ ਆਖਿਆ ਜਾਂਦਾ ਹੈ।ਚਕਰਧਰ ਸ਼ਾਸਤਰੀ 
(2016:13) ਅਨੁਸਾਰ, “ਹਰੇਕ ਸ਼ਬਦ ਦੇ ਅਖੀਰ ਵਿਚ ਕੋਈ ਸਵਰ, ਵਿਅੰਜਨ, ਅਨੁਸਵਰ ਜਾਂ ਵਿਸਰਗ 
ਜ਼ਰੂਰ ਰਹਿੰਦਾ ਹੈ, ਉਸ ਸ਼ਬਦ ਦੇ ਅੱਗੇ ਕਿਸੇ ਦੂਜੇ ਸ਼ਬਦ ਦੇ ਹੋਣ ਉਪਰ ਉਨ੍ਹਾਂ ਦਾ ਮੇਲ ਹੁੰਦਾ ਹੈ, ਤਾਂ 
ਪਹਿਲੇ ਸ਼ਬਦ ਦੇ ਅੰਤ ਵਾਲੇ ਸਵਰ/ ਵਿਅੰਜਨ ਵਿਚ ਕੁਝ ਪਰਿਵਰਤਨ ਹੋ ਜਾਂਦਾ ਹੈ। ਅਜਿਹੇ ਮੇਲ ਉਪਰੰਤ 
ਹੁੰਦੇ ਪਰਿਵਰਤਨ ਨੂੰ ਸੰਧੀ ਆਖਿਆ ਜਾਂਦਾ ਹੈ”।“ਅਸ਼ਟਾਧਿਆਈ” ਦਾ ਸੂਤਰ ਹੈ: 


ਘਰਹ ਸਨੋਹਕਰਸ਼ ਹੋਤਾ? 


ਸੰਧੀ ਵਾਸਤੇ ਇਹ ਜ਼ਰੂਰੀ ਸ਼ਰਤ ਨਹੀਂ ਕਿ ਦੋ ਸਵਰ ਜਾਂ ਫਿਰ ਦੋ ਵਿਅੰਜਨ ਹੀ ਹੋਣੇ ਚਾਹੀਦੇ 
ਹਨ।ਜਦ ਕੋਈ ਵੀ ਦੋ ਧੁਨੀਆਂ ਆਪਸ ਵਿਚ ਜੁੜ ਜਾਂਦੀਆਂ ਹਨ ਤਾਂ ਸੰਧੀ ਹੋ ਜਾਂਦੀ ਹੈ। ਸੰਧੀ ਕਿਵੇਂ ਅਤੇ 
ਕਿਥੇ-ਕਿਥੇ ਹੋ ਸਕਦੀ ਹੈ। ਇਸ ਸੰਬੰਧ ਵਿਚ ਭੱਟ ਦੀਕਸ਼ਿਤ ਲਿਖਦਾ ਹੈ: 


7/ਹਤਕਪਦੇ #/5ਆ ਨਤਆ ਧਾਦੂ ਖਰਸ਼ਗਲਹਾ/ 
/ਨੱਤਆ ਗਨਾਨੇ ਵਾਕੋਆ” ਤਾ ਨਾ /ਵਵਕਸ਼ਾ %ਕਸ਼ਤੇ# 


ਅਰਥਾਤ ਕਿਸੇ ਸ਼ਬਦ ਦੀ ਅੰਦਰੂਨੀ ਬਣਤਰ ਵਿਚ ਕਿਸੇ ਧਾਤੂ ਨਾਲ ਅਗੇਤਰ ਲਗਾਉਣ ਸਮੇਂ 
ਸਮਾਸੀ ਸ਼ਬਦਾਂ ਵਿਚ ਸੰਧੀ ਹੁੰਦੀ ਹੈ। ਪਰ ਜੇਕਰ ਵਾਕ ਵਿਚ ਵੀ ਕਈ ਸ਼ਬਦ ਸੰਧੀ ਦੇ ਵਿਧਾਨ ਅਨੁਸਾਰ 
ਜੁੜ ਜਾਣ ਉਥੇ ਲੇਖਕ ਦੀ ਮਰਜੀ ਤੇ ਨਿਰਭਰ ਕਰਦਾ ਹੈ ਕਿ ਉਹ ਸੰਧੀ ਕਰੇ ਜਾਂ ਨਾ ਕਰੇ। ਪ੍ਰੋ. ਸਾਹਿਬ 
ਸਿੰਘ(1939:41) ਅਨੁਸਾਰ “ਪੰਜਾਬੀ ਵਿਚ ਸੰਧੀ ਨੂੰ ਵਰਤੇਂ ਵਿਚ ਲਿਆਉਣ ਵਾਲਾ ਆਖਰੀ ਨਿਯਮ ਹਟ 


ਵਰਤੇ ਜਾਂਦੇ ਹਨ”। 


3.2.1 ਸੰਧੀ ਨਿਯਮ 

“ਅਸਟਾਧਿਆਈ” ਵਿਚ ਸੰਧੀ ਦੇ ਪ੍ਰਮੁੱਖ ਤੌਰ ਤੇ ਤਿੰਨ ਭੇਦ-(ਉ) ਸਵਰ ਸੰਧੀ, (ਅ) ਵਿਅੰਜਨ 
ਸੰਧੀ ਅਤੇ(ਏ) ਵਿਸਰਗ ਸੰਧੀ ਦੱਸੇ ਗਏ ਹਨ।ਪੰਜਾਬੀ ਭਾਸ਼ਾ ਵਿਚ ਵਿਸਰਗ ਸੰਧੀ ਨਹੀਂ ਹੁੰਦੀ ਤੇ 
ਪਹਿਲੀਆਂ ਦੋ ਕਿਸਮ ਦੀਆਂ ਸੰਧੀਆਂ ਮਿਲਦੀਆਂ ਹਨ। 


3.2.1.1 ਸਵਰ ਸੰਧੀ 

ਸੂਤਰ ਨੰ. (6-1-101) ਅਨੁਸਾਰ ਜਦੋਂ ਇੱਕ ਲੱਛਣ ਵਾਲੇ ਦੋ ਸਵਰ ਜੁੜ ਜਾਂਦੇ ਹਨ ਤਾਂ ਉਨ੍ਹਾਂ 
ਵਿਚੋਂ ਇੱਕ ਦੀਰਘ ਹੋ ਜਾਂਦਾ ਹੈ। / ਅ, ਇ, ਉ/ ਤੋਂ ਬਾਅਦ ਇਹੋ ਸਵਰ ਹ੍ਰਸਵ ਜਾਂ ਦੀਰਘ ਰੂਪ ਵਿਚ 
ਹੋਣ ਤਾਂ ਦੋਵਾਂ ਦੇ ਸਥਾਨ ਉਪਰ ਦੀਰਘ ਸਵਰ ਤਬਦੀਲ ਹੋ ਜਾਂਦਾ ਹੈ: 
ਸਤੀ- ਈਸ਼= ਸਤੀਸ਼ 


ਗੁਰੂ- ਉਪਦੇਸ਼= ਗੁਰੂਪਦੇਸ਼ 


//, /ਐੰ/ ਦੁਆਰਾ ਸੰਸਕ੍ਰਿਤ ਵਿਚ “ਗੁਣ” ਸੰਧੀ ਹੁੰਦੀ ਹੈ। #/ਅ/, /ਆ/ ਤੋਂ /ਈ/ ਜਾਂ /ਇ/ 
ਹੋਵੇ ਤਾਂ ਅਤੇ /ਉ/ ਜਾਂ /ਊ/ ਹੋਵੇ ਤਾਂ /ਓ/ ਤਬਦੀਲ ਹੋ ਜਾਂਦਾ ਹੈ।ਸੂਤਰ ਨੰ.(6-1-87) ਅਨੁਸਾਰ ਇਸ 
ਦਾ ਵਿਧਾਨ ਪੇਸ਼ ਕੀਤਾ ਗਿਆ ਹੈ। ਪੰਜਾਬੀ ਵਿਚ ਇਸ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ: 
ਗਣ-ਈਸ਼=ਗਣੇਸ਼ 
ਸਰਵ-ਉਤਮ= ਸਰਵੋਤੱਮ 
ਉਪ”ਇੰਦਰ=ਉਪੇਂਦਰ 
ਮਹਾਂ-“ਇੰਦਰ= ਮਹਿੰਦਰ 
ਰਾਜਇੰਦਰ= ਰਾਜਿੰਦਰ 
ਦਿਨ-ਈਸ਼= ਦਿਨੇਸ਼ 


ਸ਼ੂਤਰ ਨੰ. (1-1-1) ਅਨੁਸਾਰ ਜੇਕਰ ਪਹਿਲੇ ਸ਼ਬਦ ਦੇ ਅੰਤ ਵਿਚ /ਅ/ ਜਾਂ /ਆ/ ਅਤੇ ਪਿਛਲੇ 
ਸ਼ਬਦ ਦੇ ਪਹਿਲੇ ਆੱਖਰ /ਏ/, /ਐ/? /ਓ/ ਅਤੇ /ਐ/ ਹੋਣ ਤਾਂ /ਏ/, /ਐ/ ਵਿਚੋਂ /ਐ/ ਅਤੇ /ਓ/ ਤੇ /ਐ/ 
ਵਿਚ “ਅੰ” ਬਣ ਜਾਂਦਾ ਹੈ। ਸਵਰਾਂ ਦੀ ਇਸ ਕਿਸਮ ਦੀ ਸੰਧੀ ਨੂੰ “ਵ੍ਰਿਧ” ਸੰਧੀ ਆਖਿਆ ਗਿਆ 
ਹੈ।ਪੰਜਾਬੀ ਭਾਸ਼ਾ ਵਿਚ ਇਸ ਪ੍ਰਕਾਰ ਸ਼ਬਦ ਬਣਤਰ ਵੇਖੀ ਜਾ ਸਕਦੀ ਹੈ: 
ਪੰਚ“ ਇਤ= ਪੰਚੈਤ 
ਜਨ ਏਕਤਾ= ਜਨੈਕਤਾ 
ਮਹਾਂ-ਏਣ= ਮਹੈਣ 
ਇੰਦਰ-ਓਰਾਵਤ= ਇੰਦਰਾਵਤ 


/ਉ/, /ਉ£/ ਤੋਂ ਪਿਛੇ ਵੱਖਰੇ ਸਵਰ ਵਰਨ ਆਉਣ ਤੇ ਇਨ੍ਹਾਂ ਦੀ ਥਾਂ ਤੇ /ਵ/ ਤਬਦੀਲ ਹੋ ਜਾਂਦਾ 


ਹੈ। /ਵ/ ਪਹਿਲੀ ਧੁਨੀ ਨਾਲ ਜੁੜਦਾ ਹੈ ਅਤੇ ਪਹਿਲਾ ਸਵਰ /ਵ/ ਨਾਲ ਜੁੜ ਜਾਂਦਾ ਹੈ,ਜਿਵੇਂ: 


ਅਨੁ-ਏਖਣ= ਅਨੁਵੇਖਣ 


80 


ਪੰਜਾਬੀ ਵਿਚ ਸਵਰ ਅੱਖਰ ਦੇ ਪਿਛੇ ਅੰਕਿਤ ਹੋਣ ਤੇ /ਏ/ ਦੀ ਥਾਂ /ਈ/ ਬਣ ਜਾਂਦਾ ਹੈ ਅਤੇ 
// ਦੀ ਥਾਂ /ਇ/ ਬਣ ਜਾਂਦਾ ਹੈ ਅਤੇ /ਐ/ ਦੀ ਥਾਂ /ਆਯ/, /ਉ/ ਦੀ ਥਾਂ /ਅਣ/ ਅਤੇ /ਐ/ ਦੀ ਥਾਂ 
ਉਤੇ /ਆਵ/ ਤਬਦੀਲ ਹੋ ਜਾਂਦਾ ਹੈ: 
ਸੇ- ਅਨ= ਸੈਨ 
ਵਿਨੈ- ਅਕ= ਵਿਨਾਇਕ 
ਪੋ- ਅਨ= ਪਵਨ 


ਪੌ- ਅਕ= ਪਾਵਕ 


ਗੁਰਬਾਣੀ ਦੀ ਭਾਸ਼ਾ ਵਿਚ ਵੀ ਸਵਰ ਸੰਧੀ ਆਮ ਮਿਲਦੀ ਹੈ, ਸੂਤਰ ਨੰ. (6-1-101) 
ਅਨੁਸਾਰ ਜਦੋਂ ਇਕੋ ਗੁਣ ਧਰਮ ਵਾਲੇ ਸਵਰ ਜੁੜਦੇ ਹਨ ਤਾਂ ਉਸੇ ਗੁਣ ਧਰਮ ਦਾ ਸਵਰ ਦੀਰਘ ਹੋ ਜਾਂਦਾ 
ਹੈ: 
ਮੁਖਾ= ਅਰਬਿੰਦ= ਮੁਖਾਰਬਿੰਦ 
ਸੁਧ ਅਆੱਖਰ= ਸੁਧਾਖਰ 


ਪ੍ਰਭ ਅਕਰ= ਪ੍ਰਭਾਕਰ 


3.2.1.2 ਵਿਅੰਜਨ ਸੰਧੀ 

ਅਸ਼ਟਾਧਿਆਈ ਵਿਚ ਜਿਸ ਪ੍ਰਕਾਰ ਸਵਰ ਸੰਧੀ ਦੀ ਵਿਆਖਿਆ ਕਰਦੇ ਸੂਤਰ ਮਿਲਦੇ ਹਨ, 
ਉਸ ਤਰ੍ਹਾਂ ਹੀ ਵਿਅੰਜਨ ਸੰਧੀ ਦੇ ਵਿਧਾਨ ਨੂੰ ਪ੍ਰਸਤੁਤ ਕਰਦੇ ਸੂਤਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਸੂਤਰ 
ਨੰ.(8-4-40) ਅਨੁਸਾਰ ਜੇਕਰ “ਤਵਰਗਨ” ਤੋਂ ਪਹਿਲਾਂ ਜਾਂ ਬਾਅਦ ਵਿਚ /ਸ਼/ ਤੇ “ਚਵਰਗ” ਆਵੇ ਤਾਂ 
/ਸ/ ਤੋਂ #ਸ਼/ ਅਤੇ “ਤਵਰਗ” ਤੋਂ “ਚਵਰਗ” ਬਦਲ ਜਾਂਦਾ ਹੈ: 

ਸਤ ਚਰਿਤ= ਸਚਰਿਤ 

ਸਤ ਚਿਤ= ਸਚਿਤ 

ਉਤ“ ਚਾਰਣ= ਉਚਾਰਣ 

ਸਦ-ਜਨ=ਸੱਜਣ 

ਸੂਤਰ ਨੰ. (8-4-43) ਵਿਚ ਲਿਖਿਆ ਹੈ ਕਿ/ਸ਼/ ਤੋਂ ਬਾਅਦ ਕੋਈ ਵਿਅੰਜਨ “ਤਵਰਗ” ਵਿਚ 
ਤਬਦੀਲ ਨਹੀਂ' ਹੁੰਦਾ ਜਿਵੇਂ: 

ਪ੍ਰਸ਼=ਨ= ਪ੍ਰਸ਼ਨ 

ਬਿਸ਼“ਨ= ਬਿਸ਼ਨ 

ਕ੍ਰਿਸ਼- ਨ= ਕ੍ਰਿਸ਼ਨ 


81 


ਸੂਤਰ ਨੰ. (8-4-40) ਅਨੁਸਾਰ /ਸ਼/ ਜਾਂ “ਤਵਰਗ” ਦੇ ਪਹਿਲੇ ਜਾਂ “ਤਵਰਗ” ਵਿਚੋਂ ਕੋਈ ਵੀ 
ਵਿਅੰਜਨ ਹੋਵੇ ਤਾਂ #ਸ/ ਤੋਂ/ਸ਼/ ਅਤੇ “ਤਵਰਗਨ” ਤੋ “ਟਵਰਗ” ਬਣ ਜਾਂਦਾ ਹੈ। ਜਿਵੇਂ: 

ਚੇਸ਼“ਤਾ= ਚੇਸ਼ਟਾ 

ਇਸ਼-ਤ= ਇਸ਼ਟ 

ਦੁਸ਼“ ਤ=ਦੁਸਟ 

ਵਿਸ਼% ਨੁ=ਵਿਸ਼ਣੂ 

ਕ੍ਰਿਸ਼- ਨ= ਕ੍ਰਿਸਣ 

ਸੂਤਰ ਨੰ. (8-2-39) ਅਨੁਸਾਰ ਵਰਗਾਂ ਦੇ ਪਹਿਲੇ,ਦੂਜੇ, ਤੀਜੇ ਅਤੇ ਚੌਥੇ ਤੇ /ਸ਼/, /ਸ਼/, #ਸ/ 
ਅਤੇ /ਹ/, ਵਰਗਾਂ ਦੇ ਤੀਜੇ, ਚੌਥੇ, ਪੰਜਵੇਂ “ਹਕਾਰ” ਸਵਰ ਅੱਖਰ ਦੇ ਪਿਛੇ ਰਹਿਣ ਉਪਰੰਤ ਇਹ #ਜ/, 
/ਬ/, #ਗ/, /ਡ/, #ਦ/ ਵਿਚ ਤਬਦੀਲ ਹੋ ਜਾਂਦੇ ਹਨ। ਪੰਜਾਬੀ ਵਿਚ ਇਸ ਦੀਆਂ ਨਿਮਨਲਿਖਤ 
ਉਦਾਹਰਨਾਂ ਹਨ: 
ਵਾਕ-ਈਸ਼= ਵਾਗਈਸ਼= ਵਾਗੀਸ਼ 
ਅਚ- ਅੰਤ= ਅਜੰਤ 
ਚਿੱਤ“ ਅਨੰਦ= ਚਿਦਾਨੰਦ 
ਉਤ-ਦੇਸ਼= ਉਦੇਸ਼ 
ਜਗਤ-ਈਸ਼= ਜਗਦੀਸ਼ 
ਵਰਗਾਂ ਦੇ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਊਸ਼ਮ ਵਰਨ ਆਪਣੇ ਵਰਗ ਦੇ ਤੀਜੇ ਵਰਨ ਵਿਚ ਬਦਲ ਜਾਂਦੇ 
ਹਨ: 
ਬੁੱਧ ਦੀ= ਬੁੱਧੀ 
ਵ੍ਰਿਧ ਦੀ =ਵ੍ਰਿਧੀ 
ਸਿੱਧ ਦੀ =ਸਿੱਧੀ 
ਦੁਧਆਦ =ਦੁੱਧ 

ਸੂਤਰ ਨੰ. (8-4-54 ਤੇ55) ਅਨਸਾਰ ਅਨੁਨਾਸਿਕ ਵਿਅੰਜਨਾਂ ਨੂੰ ਛੱਡ ਕੇ ਹੋਰ ਕਿਸੇ ਵਿਅੰਜਨ 
ਦੇ ਬਾਅਦ /ਕ, ਖ, ਚ, ਛ, ਟ, ਠ, ਤ, ਥ, ਅਤੇ ਪ, ਫ / ਆਦਿ ਵਿਅੰਜਨਾਂ ਵਿਚੋਂ ਕੋਈ ਵਰਨ ਆਵੇ 
ਤਾਂ ਪਹਿਲੇ ਵਿਅੰਜਨ ਦੇ ਸਥਾਨ ਉਤੇ ਉਸੇ ਵਰਗ ਦਾ ਪਹਿਲਾ ਅੱਖਰ ਹੋ ਜਾਂਦਾ ਹੈ: 
ਸਦ“ਕਾਰ= ਸਤਿਕਾਰ 
ਤਜ- ਸ਼ਿਵ= ਤੱਛਿਵ 


82 


ਸੂਤਰ ਨੰ. (8-3-25) ਅਨੁਸਾਰ ਜੇਕਰ “ਸਮ” ਦੇ ਵਿਚਕਾਰ “ਰਾਜ” ਸ਼ਬਦ ਹੋਵੇ ਤਾਂ ਇਸ 
ਵਿਚਲਾ /ਮ/ ਆਪਣੀ ਸਥਿਤੀ ਵਿਚ ਕਾਇਮ ਰਹਿੰਦਾ ਹੈ, ਇਹ ਅਨੁਸਵਰ ਨਹੀਂ ਬਣਦਾ। ਜਿਵੇਂ: 
ਸਮ-ਰਾਟ= ਸਮਰਾਟ 


ਸਮਰਾਜ= ਸਮਰਾਜ 


ਸੂਤਰ ਨੰ. (8-4-58) ਅਨੁਸਾਰ ਇਹ ਵਿਧਾਨ ਕੀਤਾ ਗਿਆ ਹੈ ਕਿ ਅਨੁਸਵਰ ਦੇ ਵਿਚਕਾਰ /ਸ਼/, /ਸ਼ਾ/, 
/ਸ/ ਅਤੇ /ਹ/ ਆਦਿ ਵਿਅੰਜਨਾਂ ਨੂੰ ਛੱਡ ਕੇ ਅਨੁਸਵਰ “ਪਰਸਵਰਨ” ਬਣ ਜਾਂਦਾ ਹੈ: 

ਅੰਕ =ਅੰਗ 

ਸੰ-ਕਾ= ਸ਼ੰਕਾ 

ਅੰ- ਚਿੱਤ= ਅੰਸ਼ਿਤ 

ਸ਼ਾਂ=“ ਤ= ਸ਼ਾਂਤ 

ਪੰਜਾਬੀ ਭਾਸ਼ਾ ਵਿਚ #ਚ/ ਜਾਂ /ਛ/ ਦੇ ਸ਼ਬਦ ਵਿਚ ਪਿਛਲੇ ਹਿੱਸੇ ਵਿਚ ਹੋਣ ਤੇ ਪਿਛੇਤਰੀ ਵਰਨ ਦੀ ਥਾਂ 
ਉਤੇ /ਸ/ ਤਬਦੀਲ ਹੋ ਜਾਂਦਾ ਹੈ: 

ਨਿਹ-ਚਿਤ= ਨਿਸਚਿਤ 


/ਸ਼/, /ਖ/ ਅਤੇ #/ਸ/ ਆਦਿ ਵਿਅੰਜਨਾਂ ਤੋਂ ਪਿਛੇ ਜਦੋਂ ਇਨ੍ਹਾਂ ਵਿਚੋਂ ਕੋਈ ਆੱਖਰ ਆ ਜਾਵੇ ਤਾਂ 
ਪਿਛੇਤਰੀ ਵਰਨ ਦੀ ਥਾਂ ਤੇ ਉਕਤ ਅੱਖਰ ਹੀ ਆਪਣੀ ਹੋਂਦ ਕਾਇਮ ਰੱਖਦਾ ਹੈ: 


ਮਨ-ਸੰਯਮ= ਮਨਸੰਯਮ 
ਪੁੰਨ“ਖ਼ਸ਼ਟੀ= ਪੁੰਨਖਸ਼ਟੀ 


ਪੰਜਾਬੀ ਭਾਸ਼ਾ ਵਿਚ ਜੇਕਰ _/ਅ/ ਦੇ ਪਿਛੇਤਰ ਵਰਨ ਹੋਵੇ ਤਾਂ ਪਿਛਲੀ /ਅ/ ਵਿਅੰਜਨ ਧੁਨੀ ਅਤੇ 
ਪੂਰਬਲੀ /ਅ/ ਵਿਅੰਜਨ ਧੁਨੀ ਦੋਵਾਂ ਥਾਂਵਾਂ ਤੇ /ਓ/ ਤਬਦੀਲ ਹੋ ਜਾਂਦਾ ਹੈ। /ਓ/ ਜਦੋਂ ਪਹਿਲੇ ਆੱਖਰ ਨਾਲ 
ਆਪਣੀ ਹੋਂਦ ਸਥਾਪਿਤ ਕਰਦਾ ਹੈ ਤਾਂ ਪਿਛਲੇ /ਅ/ ਵਿਅੰਜਨ ਦਾ ਲੋਪ ਹੋ ਜਾਂਦਾ ਹੈ। 
ਮਨ ਅਰਥ= ਮਨੋਰਥ 


੮ 


ਮਨ” ਹਰਹ= ਮਨਹਰ 


ਸ਼ਬਦ ਵਰਗ ਦਾ ਤੀਜਾ, ਚੌਥਾ ਜਾਂ ਪੰਜਵਾਂ ਅੱਖਰ ਜਾਂ /ਯ, ਰ, ਲ, ਵ, ਹ/ ਸ਼ਬਦ ਵਿਚ ਪਿਛਲੇ 
ਹਿੱਸੇ ਵਿਚ ਹੋਣ ਅਤੇ /ਅ/ ਤੋ' ਪਹਿਲੇ ਪਿਛੇਤਰੀ ਵਰਨ, ਦੋਵਾਂ ਦੀ ਥਾਂ ਤੇ /ਓ/ ਤਬਦੀਲ ਹੋ ਕੇ ਪਹਿਲੇ 


ਅੱਖਰ ਨਾਲ ਜੁੜ ਜਾਂਦਾ ਹੈ: 


83 


੮ 


ਮਨ-ਮੋਹਨ= ਮਨੋਮੋਹਨ 
ਅਧ ਗਤੀ= ਅਧੋਗਤੀ 


ਸ਼ਬਦ ਵਿਚ #ਰ/ ਧੁਨੀ ਦੇ ਪਿਛਲੇ ਹਿੱਸੇ ਵਿਚ ਹੋਣ ਤੇ ਵਿਸਰਗ ਦਾ ਲੋਪ ਹੋ ਜਾਂਦਾ ਹੈ ਅਤੇ 
ਪਹਿਲਾ ਸਵਰ ਦੀਰਘ ਬਣ ਜਾਦਾ ਹੈ: 
ਨਿ% ਰਸ= ਨੀਰਸ 
ਨਿ “ ਰੋਗ= ਨੀਰੋਗ 


ਪੰਜਾਬੀ ਵਿਚ ਸ਼ਬਦ ਦੇ ਮੁੱਢ ਵਿਚ /ਤ/ ਤੇ ਪਿਛੇ /ਨ/ ਆਉਣ ਤੇ /ਤ/, #/ਨ/ ਵਿਚ ਤਬਦੀਲ 
ਹੋਕੇ ਅਗਲੇ /ਨ/ ਨਾਲ ਆਪਣੀ ਸਾਰਥਿਕਤਾ ਕਾਇਮ ਕਰਦਾ ਹੈ। 
ਕਿਤ ਨਾ= ਕਿੰਨਾ 
ਉਤ“ ਨਾ= ਉਨਾ 


ਸ਼ਬਦ ਵਿਚ ਪਹਿਲਾਂ /ਸ/ ਅਤੇ ਪਿਛਲੇ ਭਾਗ ਵਿਚ /ਥ/ ਹੋਣ ਤੇ ਸਬਦ ਵਿਚਲਾ /ਤ/ ਹਮੇਸ਼ਾ /ਥ/ 
ਨਾਲ ਰਲ਼ ਕੇ ਆਪਣੀ ਹੋਂਦ ਸਥਾਪਿਤ ਕਰਦਾ ਹੈ: 
ਇਸ- ਥੇ= ਇਤ“ ਥੇ= ਇਥੇ 
ਕਿਸ ਥੇ= ਕਿਤ<ਕੇ ਕਿਥੇ 


ਸ਼ਬਦਾਂ ਦੇ ਮੁੱਢ ਵਿਚ /ਸ/ ਅਤੇ ਪਿਛੇ /ਧ/ ਵਿਅੰਜਨ ਧੁਨੀ ਹੋਣ ਤੇ ਹਮੇਸ਼ਾ /ਧ/ ਤੋਂ /ਦ/ ਬਦਲ 
ਜਾਂਦਾ ਹੈ। 
ਜਿਸ ਧਰ= ਜਿਦ ਧਰ= ਜਿਧਰ 
ਕਿਸ ਧਰ= ਕਿਦ- ਧਰ= ਕਿੱਧਰ 


ਪੰਜਾਬੀ ਧੁਨੀ ਵਿਉਂਤ ਦੀ ਇਹ ਰੂਪ-ਰੇਖਾ “ਅਸ਼ਟਾਧਿਆਈ” ਦੀ ਸਿਧਾਂਤਕ ਸੇਧ ਆਧਾਰਿਤ ਹੈ। 
ਕਿਸੇ ਵੀ ਭਾਸ਼ਾ ਦੀ ਸੰਰਚਨਾ ਦਾ ਆਧਾਰ ਉਸ ਦੀਆਂ ਧੁਨੀਆਂ ਹੁੰਦੀਆਂ ਹਨ। ਧੁਨੀਆਂ ਤੋਂ ਭਾਸ਼ਾ ਦੀ 
ਬੁਨਿਆਦ ਸ਼ੁਰੂ ਹੋ ਕੇ ਵਾਕ ਤੱਕ ਪਰਵਾਨ ਚੜ੍ਹਦੀ ਹੈ। ਵਿਆਕਾਰਨਕਾਰ ਨੇ ਆਪਣੇ ਅਧਿਐਨ ਦਾ ਵਿਸ਼ਾ 
ਹੀ ਸਭ ਤੋ ਪਹਿਲਾਂ ਧੁਨੀ ਨੂੰ ਬਣਾਇਆ ਹੈ। ਪੱਛਮੀ ਭਾਸ਼ਾ ਵਿਗਿਆਨ ਵਿਚ ਵਿਕਸਿਤ ਧੁਨੀ ਵਿਗਿਆਨ 
ਦੀ ਸ਼ਾਖਾ ਅੱਜ ਪੂਰੇ ਸੰਸਾਰ ਦੀਆਂ ਭਾਸ਼ਾਵਾਂ ਦੀਆਂ ਧੁਨੀਆਂ ਦਾ ਅਧਿਐਨ ਵਿਸ਼ਲੇਸ਼ਣ ਕਰਨ ਵਾਸਤੇ 
ਸਮੱਗਰ ਅਤੇ ਵਿਗਿਆਨਕ ਮੰਨੀ ਜਾਂਦੀ ਹੈ। ਪਰ ਜਦੋਂ ਇਸ ਦੇ ਸਮਵਿੱਥ ਪਾਣਿਨੀ ਵਿਆਕਰਨ ਵਿਚ ਉਸ 


ਹੈ ਕਿ ਭਾਸ਼ਾ ਵਿਗਿਆਨੀਆਂ ਨੇ ਧੁਨੀਆਂ ਦੀ ਵਰਗਵੰਡ ਦਾ ਕੋਈ ਆਪਣਾ ਨਵਾਂ ਸਿਧਾਂਤ ਨਹੀ' ਘੜਿਆ 
ਸੀ। ਉਨ੍ਹਾਂ ਪਾਣਿਨੀ ਵਿਆਕਰਨ ਦੀ ਅੰਤਰ-ਦ੍ਰਿਸ਼ਟੀ ਤੋਂ ਸੇਧ ਲੈ ਕੇ “ਅਸ਼ਟਾਧਿਆਈ” ਵਿਚ ਪੇਸ਼ ਉਕਤ 
ਸਿਧਾਂਤ ਨੂੰ ਹੀ ਵਿਗਿਆਨਕ ਉਪਕਰਨਾਂ ਦੀ ਸਹਾਇਤਾ ਨਾਲ ਸੋਧ- ਸੰਵਾਰ ਕੰ. ਆਧੁਨਿਕ ਭਾਸ਼ਾ 
ਵਿਗਿਆਨ ਵਿਚ ਪੇਸ਼ ਕੀਤਾ ਹੈ। ਬੇਸ਼ੱਕ “ਅਸ਼ਟਾਧਿਆਈ” ਦਾ ਸਿਧਾਂਤਕ ਚੌਖਟਾ ਉਚਾਰਨ ਧੁਨੀ 
ਵਿਗਿਆਨ ਦੇ ਪੱਧਰ ਦਾ ਹੈ ਜਦਕਿ ਅਜੋਕੇ ਧੁਨੀ ਵਿਗਿਆਨ ਵਿਚ ਇਸ ਦੇ ਨਾਲ ਸੰਚਾਰਨ ਅਤੇ ਸ਼੍ਵਨ 
ਧੁਨੀ ਵਿਗਿਆਨ ਦੀਆਂ ਸ਼ਾਖਾਵਾਂ ਵੀ ਵਿਕਸਿਤ ਹੋ ਚੁੱਕੀਆਂ ਹਨ। ਫਿਰ ਵੀ ਇਸ ਧੁਨੀ-ਸਿਧਾਂਤ ਚਿੰਤਨ ਦੇ 
ਇਤਿਹਾਸਕ ਮਹੱਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 


ਅਧਿਆਇ: 4 


ਪੰਜਾਬੀ ਸਬਦਾਂ ਦੀ ਰੂਪ ਰਚਨਾ 

4.0 ਪਿਛੋਕੜ 

ਸ਼ਬਦ ਬੋਧ ਦਾ ਅਧਿਐਨ ਜਾਂ ਇਤਿਹਾਸ ਬੜਾ ਪੁਰਾਤਨ ਹੈ।ਪਾਣਿਨੀ ਵਿਆਕਰਨ ਤੋਂ` ਲੈ ਕੇ 
ਪੱਛਮ ਦੀ ਪਰੰਪਰਾਈ ਅਤੇ ਆਧੁਨਿਕ ਭਾਸ਼ਾ ਵਿਗਿਆਨ ਤੱਕ ਸ਼ਬਦ ਚਿੰਤਨ ਦਾ ਲੰਮਾ ਇਤਿਹਾਸ ਹੈ। 
ਮਾਰਟਿਨ (1976:01) ਅਨੁਸਾਰ,ਯੂਨਾਨੀ, ਰੋਮੀ ਤੇ ਪਾਣਿਨੀ ਵਿਆਕਰਨ ਪਰੰਪਰਾ ਮੁੱਖ ਤੌਰ ਤੇ ਸ਼ਬਦਾਂ 
ਦੇ ਹੀ ਵਿਆਕਰਨ ਹਨ। ਇਸ ਲਈ 20ਵੀਂ ਸਦੀ ਤੱਕ ਵਿਆਕਰਨ ਦੇ ਅੰਤਰਗਤ ਸ਼ਬਦ ਰਚਨਾ ਤੇ 
ਸੰਰਚਨਾ ਦਾ ਅਧਿਐਨ ਹੀ ਹੁੰਦਾ ਰਿਹਾ ਹੈ। ਉੱਤਰ-ਸੋਸਿਊਰ ਕਾਲ ਵਿਚ ਸ਼ਬਦ ਚਿੰਤਨ ਦੀ ਪਰੰਪਰਾ ਧੁਨੀ 
ਤੇ ਰੂਪੀਮ ਕੇਂਦਰਿਤ ਹੋ ਗਈ। ਬਲੂਮਫੀਲਡ(1933), ਚੌਮਸਕੀ (1957-65) ਅਤੇ ਉਸ ਤੋ ਪਿਛਲੇ ਭਾਸ਼ਾ 
ਵਿਗਿਆਨੀਆਂ ਦਾ ਮਤ ਹੈ ਕਿ ਸ਼ਬਦ ਦੀ ਅੰਤ੍ਰੀਵੀ ਬਣਤਰ ਦੇ ਨਿਯਮਾਂ ਦਾ ਸੁਤੰਤਰ ਅਧਿਐਨ ਸੰਭਵ ਹੈ। 
ਇਸ ਲਈ ਇਹਨਾਂ ਨਿਯਮਾਂ ਨੂੰ ਵਾਕ ਬਣਤਰ ਦੇ ਨਿਯਮਾਂ ਨਾਲੋਂ ਵੱਖਰੇ ਤੌਰ ਤੇ ਵਿਚਾਰਿਆ ਜਾ ਸਕਦਾ 
ਹੈ। ਇਉਂ ਸਬਦ ਅਧਿਐਨ ਨੂੰ ਦੋ ਪੱਖਾਂ ਨਾਲ ਵਿਚਾਰਿਆ ਜਾਂਦਾ ਹੈ-ਸ਼ਬਦ ਰਚਨਾ ਤੇ ਬਣਤਰ। 

ਪਾਣਿਨੀ ਵਿਆਕਰਨ ਅਸ਼ਟਾਧਿਆਈ ਦੀ ਅੰਤਰ-ਦ੍ਰਿਸ਼ਟੀ ਵਿਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ 
ਰੂਪ-ਰਚਨਾ ਤੇ ਸੰਰਚਨਾ ਦੀ ਸਿਧਾਂਤਕ ਰੂਪ-ਰੇਖਾ ਬਣਾਉਣ ਤੋ' ਪਹਿਲਾਂ ਪੰਜਾਬੀ ਵਿਚ ਲਿਖੇ ਹੁਣ ਤੱਕ ਦੇ 
ਵਿਆਕਰਨਾਂ ਵਿਚ ਸ਼ਬਦ ਨਿਰਮਾਣ ਦੀ ਸਥਿਤੀ ਦਾ ਜਾਇਜ਼ਾ ਲੈਣਾ ਜ਼ਰੂਰੀ ਜਾਪਦਾ ਹੈ। ਪੰਜਾਬੀ 
ਵਿਆਕਰਨ ਦੇ ਖੇਤਰ ਵਿਚ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੀਆਂ ਵਿਆਕਰਨ ਪੁਸਤਕਾਂ ਮਿਲਦੀਆਂ ਹਨ;1. 
ਵਿਆਕਰਨ ਦੀਆਂ ਪਾਠ ਪੁਸਤਕਾਂ, 2. ਹਵਾਲਾ ਵਿਆਕਰਨਾਂ ਤੇ 3. ਵਿਆਕਰਨ ਬਾਰੇ ਖੋਜ-ਪੱਤਰ ਤੇ 
ਪੁਸਤਕਾਂ ।ਪੰਜਾਬੀ ਸਬਦਾਂ ਦੀ ਰੂਪ-ਰਚਨਾ ਦੇ ਇਸ ਪ੍ਰਾਪਤ ਅਧਿਐਨ ਵਿਚ ਸ਼ਬਦਾਂ ਦੀ ਪਰਿਭਾਸ਼ਾ, 
ਰਚਨਾ-ਸੰਰਚਨਾ ਅਤੇ ਵਰਗੀਕਰਨ ਬਾਰੇ ਕੁਝ ਸੰਕਲਪੀ ਵਿਆਖਿਆਵਾਂ ਸਾਂਝੀਆਂ ਹਨ। ਮੂਲ ਰੂਪ ਵਿਚ 
ਆਧੁਨਿਕ ਭਾਸ਼ਾ ਵਿਗਿਆਨਕ ਅੰਤਰ-ਦ੍ਰਿਸ਼ਟੀ ਆਧਾਰਿਤ ਸਮਝ ਨੂੰ ਮਿਸ਼ਰਤ ਰੂਪ ਵਿਚ ਅਪਣਾਇਆ 
ਗਿਆ ਹੈ। ਇਥੇ ਅਸੀਂ ਪੰਜਾਬੀ ਦੀਆਂ ਬਹੁ-ਚਰਚਿਤ ਵਿਆਕਰਨਾਂ- ਬਿਹਾਰੀ ਲਾਲ ਪੁਰੀ (1867), ਰਾਮ 
ਸਿੰਘ (1930), ਕਰਮ ਸਿੰਘ ਗੰਗਾਵਾਲਾ (1930) ਅਤੇ ਦੁਨੀ ਚੰਦਰ (1959 ਤੇ 1964) ਨੂੰ ਹਵਾਲਾ ਬਿੰਦੂ 
ਬਣਾ ਕੇ ਪੰਜਾਬੀ ਸਬਦਾਂ ਦਾ ਅਧਿਐਨ ਅਤੇ ਪਾਣਿਨੀ ਵਿਆਕਰਨ ਦੇ ਸੰਦਰਭ ਵਿਚ ਪੰਜਾਬੀ ਦੇ ਸ਼ਬਦਾਂ 
ਦੀ ਰੂਪ-ਰਚਨਾ ਦੀ ਰੂਪ ਰੇਖਾ ਉਲੀਕਣ ਦਾ ਯਤਨ ਕਰਾਂਗੇ । 

ਬਿਹਾਰੀ ਲਾਲ ਪੁਰੀ ਨੇ ਸ਼ਬਦਾਂ ਦੀਆਂ ਦੋ ਕਿਸਮਾਂ -“ਵਾਚਕ ਸ਼ਬਦ” ਤੇ “ਅਪਸ਼ਬਦ” ਦੱਸੀਆਂ 
ਹਨ। “ਵਾਚਕ ਸ਼ਬਦ” ਉਹ ਹੁੰਦੇ ਹਨ ਜੋ ਵਸਤੂ, ਕਰਮ ਤੇ ਗੁਣ ਦੀ ਸੂਚਨਾ ਦਿੰਦੇ ਹਨ ਅਤੇ ਇਹ ਦੋ 


ਪ੍ਰਕਾਰ ਦੇ ਹੁੰਦੇ ਹਨ- “ਰੂੜ੍ਹ” ਤੇ “ਯੌਗਿਕ”।“ਅਪਸ਼ਬਦ” ਉਨ੍ਹਾਂ ਨੂੰ ਆਖਿਆ ਜਾਂਦਾ ਹੈ ਜਿੰਨ੍ਹਾਂ ਦਾ ਕੋਈ 


ਕਿਰਿਆ ਵਿਸੇਸ਼ਣ, ਗੁਣ ਵਾਚਕ, ਅਵਯਵ, ਯੌਗਿਕ ਤੇ ਸੰਬੋਧਨ ਆਦਿ ਦੱਸੀਆਂ ਹਨ। 

ਰਾਮ ਸਿੰਘ ਤੇ ਕਰਮ ਸਿੰਘ ਗੰਗਾਵਾਲੇ ਨੇ “ਸ਼ਬਦ ਬੋਧ” ਸਿਰਲੇਖ ਤਹਿਤ ਸ਼ਬਦ ਨੂੰ ਤਿੰਨ ਪੱਖਾਂ ਤੋਂ 
ਵਿਚਾਰਿਆ ਹੈ-ਵੰਡ/ਵਰਗੀਕਰਨ, ਰੂਪਾਂਤਰ ਤੇ ਸਬਦ _ਉਸਾਰੀ। ਇਹਨਾਂ ਦੋਵਾਂ ਵਿਆਕਰਨਾਂ ਵਿਚ 
ਵਰਗੀਕਰਨ ਦੇ ਅੰਤਰਗਤ ਸ਼ਬਦਾਂ ਨੂੰ ਅਰਥ ਦੇ ਆਧਾਰ ਉਤੇ ਅੱਠ ਸ਼੍ਰੇਣੀਆਂ ਵਿਚ ਵੰਡਿਆ ਗਿਆ 
ਹੈ।ਪਰ ਰਾਮ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਬਣਤਰ ਦੇ ਪੱਖ ਤੋਂ ਸ਼ਬਦ 'ਰੂੜ੍ਹ” ਤੇ “ਯੌਗਿਕ” ਹੁੰਦੇ 
ਹਨ। ਇਸੇ ਤਰ੍ਹਾਂ ਰਾਮ ਸਿੰਘ ਨੇ ਰੂਪਾਂਤਰਨ ਅਨੁਸਾਰ ਸ਼ਬਦਾਂ ਨੂੰ “ਵਿਕਾਰੀ” ਤੇ “ਅਵਿਕਾਰੀ” ਵਿਚ 
ਵੰਡਿਆ ਹੈ।ਜਦਕਿ ਕਰਮ ਸਿੰਘ ਸ਼ਬਦਾਂ ਨੂੰ ਸੰਗਿਆ, ਕਿਰਿਆ ਤੇ ਅੱਵੈ ਵਿਚ ਵੰਡਦਾ ਹੈ। ਦੋਹਾਂ ਹੀ 
ਵਿਆਕਰਨਕਾਰਾਂ ਨੇ ਸ਼ਬਦ ਰਚਨਾ ਤੇ ਉਸਾਰੀ ਬਾਰੇ ਵੀ ਵਿਚਾਰ ਕੀਤਾ ਹੈ। ਰਾਮ ਸਿੰਘ ਅਨੁਸਾਰ ਸ਼ਬਦ 
ਰਚਨਾ ਦੀਆਂ ਤਿੰਨ ਵਿਧੀਆਂ ਹਨ-1. “ਆਦਿ ਮਾਤ੍ਰਿਕ ਸ਼ਬਦ”, 2. “ਅੰਤ ਮਾਤ੍ਰਿਕ ਸ਼ਬਦ” ਤੇ 3. 
“ਸਮਾਸੀ ਸ਼ਬਦ?। ਅੰਤ ਮਾਤ੍ਰਿਕ ਸ਼ਬਦਾਂ ਦੇ ਦੋ ਭੇਦ “ਕਾਰਦੰਤਕ” ਅਤੇ “ਤਧਿੱਤ” ਦੱਸੇ ਹਨ। ਕਰਮ ਸਿੰਘ 
ਨੇ ਸ਼ਬਦ ਰਚਨਾ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਬਣਾਈਆਂ ਹਨ-'ਮੂਲ ਸ਼ਬਦ”, “ਉਤਪੰਨ ਸ਼ਬਦ” ਤੇ 
“ਸਮਾਸੀ ਸ਼ਬਦ?। ਇਨ੍ਹਾਂ ਤਿੰਨਾਂ ਹੀ ਵਿਆਕਰਨਕਾਰਾਂ ਨੇ ਸ਼ਬਦ ਬੋਧ ਦੇ ਅੰਤਰਗਤ ਸ਼ਬਦਾਂ ਦਾ 
ਵਰਗੀਕਰਨ ਅੱਠ ਸ਼੍ਰੇਣੀਆਂ ਵਿਚ ਕੀਤਾ ਹੈ।ਸੰਕਲਪੀ ਪਦਾਵਲੀ ਦੇ ਅੰਤਰ ਨਾਲ ਇਹਨਾਂ ਨੂੰ ਇੱਕੋ ਹੀ ਤਰ੍ਹਾਂ 
ਪਰਿਭਾਸਿਤ ਕੀਤਾ ਹੈ। 

ਦੂਨੀ ਚੰਦਰ (ਉਹੀ:44) ਨੇ ਉਤਪਤੀ ਦੇ ਆਧਾਰ ਤੇ ਸ਼ਬਦਾਂ ਦੀਆਂ ਦੋ ਕਿਸਮਾਂ ਦੱਸੀਆਂ ਹਨ - 
ਰੂੜ੍ਹੀ ਤੇ ਯੋਗਿਕ ਅਤੇ ਉਸਨੇ ਸ਼ਬਦਾਂ ਨੂੰ ਰੂਪ ਦੇ ਆਧਾਰ ਉਪਰ -'ਵਿਕਾਰੀ” ਤੇ “ਅਵਿਕਾਰੀ” ਵਿਚ 
ਵੰਡਿਆ ਹੈ। ਉਸ ਦੇ ਵਿਚਾਰ ਅਨੁਸਾਰ ਪ੍ਰਾਤਿਪਦਿਕ (ਮੂਲਾਂਸ਼) ਅਤੇ ਧਾਤੂ, ਵਿਕਾਰੀ ਸ਼ਬਦਾਂ ਦੇ ਦੋ ਰੂਪ 
ਹਨ ਅਤੇ ਇਨ੍ਹਾਂ ਵਿਕਾਰੀ ਸ਼ਬਦਾਂ (ਪ੍ਰਾਤਿਪਦਿਕ ਤੇ ਧਾਤੂ ) ਨਾਲ ਪ੍ਰਤਿਐ ਜੋੜਕੇ ਸੈਂਕੜੇ ਨਵੇਂ ਸ਼ਬਦਾਂ ਦੀ 
ਸਿੱਧੀ ਕੀਤੀ ਜਾ ਸਕਦੀ ਹੈ। ਇਹਨਾਂ ਨਾਲ ਜੁੜਨ ਵਾਲੇ ਪਿਛੇਤਰਾਂ ਦੇ ਦੋ ਭੇਦ ਹਨ- (੪) ਵਿਭਕਤੀ- 
ਜਿਵੇਂ “ਰੰਬੇ` ਸ਼ਬਦ ਵਿਚ /ਏ/ ਵਿਭਕਤੀ ਰੂਪ ਹੈ।(ਅ) ਵਿਉਤਪਤੀ ਮੂਲਕ ਪਿਛੇਤਰ- ਜਿਵੇਂ “ਸਰੀਰਕ” 
ਵਿਚ /ਕ/ ਵਿਉਤਪਦ ਹੈ। 


ਸੰਸਕ੍ਰਿਤ ਵਿਆਕਰਨ ਅਨੁਸਾਰ ਕੀਤੀ ਸ਼ਬਦ ਵੰਡ ਨੂੰ ਮਿਸਰਤ ਰੂਪ ਵਿਚ ਹੀ ਅਪਣਾਇਆ ਹੈ। ਇਥੋਂ 
ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਨ੍ਹਾਂ ਲੇਖਕਾਂ ਨੇ ਸ਼ਬਦ ਨਿਰਮਾਣ ਦੇ ਅਧਿਐਨ ਨੂੰ ਗੰਭੀਰਤਾ ਨਾਲ 
ਵਾਚਿਆ ਹੈ। ਭਾਰਤੀ ਪਰੰਪਰਾ ਵਿਚ ਕਿਰਿਆ ਨੂੰ ਕੇਂਦਰੀ ਧੁਰਾ ਮੰਨਿਆ ਗਿਆ ਹੈ। ਇਨ੍ਹਾਂ ਵਿਚ 


ਕਿਰਿਆ ਨੂੰ ਪਰਿਭਾਸ਼ਿਤ ਕਰਨ ਦੇ ਨਾਲ-ਨਾਲ ਧਾਤੂ, ਪਦ, ਸਕਰਮਕ, ਅਕਰਮਕ ਪ੍ਰੇਰਨਾਰਥਕ, ਕਾਲ ਤੇ 
ਲਕਾਰ ਦੇ ਸਿਰਲੇਖਾਂ ਤਹਿਤ ਬਿਆਨ ਕੀਤਾ ਗਿਆ ਹੈ। 


87 


ਪਾਣਿਨੀ ਵਿਆਕਰਨ ਦੇ ਮਾਡਲ ਅਨੁਸਾਰ ਪੰਜਾਬੀ ਸ਼ਬਦ ਦੀ ਰੂਪ ਰਚਨਾ ਤੇ ਸੰਰਚਨਾ ਨੂੰ ਹੇਠਲੀ 
ਸਾਰਨੀ ਅਨੁਸਾਰ ਉਲੀਕਿਆ ਗਿਆ ਹੈ: 


ਸ਼ਬਦ ਰੂਪ 
ਵਿਕਾਰੀ ਅਵਿਕਾਰੀ 
ਹ ਹ 
ਧਾਤੂ 


ਤੱਧਿਤ _ਇ.ਪੁ ਸਮਾਸ ਕਿਰਦੰਤ ਕ੍ਰਿ 
ਣਾਮੁਲ ਤਮੁਨ 


ਉਕਤ ਸਾਰਨੀ ਤੋ ਸਪੱਸ਼ਟ ਹੈ ਕਿ “ਅਸ਼ਟਾਧਿਆਈ” ਵਿਚ ਸ਼ਬਦਾਂ ਦੀ ਰੂਪ ਰਚਨਾ ਦਾ ਆਧਾਰ 
ਵਿਕਾਰ ਹੈ। 


4.1 ਵਿਕਾਰੀ ਰੂਪ 


ਅਸ਼ਟਾਧਿਆਈ ਵਿਚ ਵਿਕਾਰੀ ਸ਼ਬਦ ਰੂਪਾਂ ਨੂੰ “ਸੁਬੰਤ” (ਪ੍ਰਾਤਿਪਦਿਕ) ਤੇ “ਤਿਭੰਤ੍” (ਧਾਤੂ) 
ਵਿਚ ਰੱਖਿਆ ਹੈ।ਵਿਭਕਤੀ ਦੀਆਂ ਦੋ ਕਿਸਮਾਂ- ਨਾਂਵੀ ਵਿਭਕਤੀ (14੦॥1॥੧੩! ॥੬0੦0) ਅਤੇ 
ਕਿਰਿਆਵੀ ਵਿਭਕਤੀ (੪੬0 ॥01੬੮0੦) ਹਨ। ਇਨ੍ਹਾਂ ਵਿਚੋਂ ਪਹਿਲੀ ਕਿਸਮ ਪ੍ਰਾਤਿਪਦਿਕਾਂ ਨਾਲ ਜੁੜਕੇ 


ਸ਼ਬਦ ਰੂਪਾਂ ਦੀ ਸਿੱਧੀ ਕਰਦੀ ਹੈ,ਜਿਨ੍ਹਾਂ ਨੂੰ “ਸੁਬੰਤ” ਰੂਪ ਆਖਿਆ ਗਿਆ ਹੈ ਅਤੇ ਦੂਜੀ ਕਿਸਮ ਦੇ 


ਵਿਭਕਤੀ ਰੂਪ ਧਾਤੂ ਨਾਲ ਜੁੜਕੇ 'ਤਿਬੰਤ੍' ਸ਼ਬਦਾਂ ਦਾ ਨਿਰਮਾਣ ਕਰਦੇ ਹਨ। 


4.1.1 (ਸੁਬੰਤ੍‌ ਰੂਪ) ਪ੍ਰਾਤਿਪਦਿਕ 


ਅਸ਼ਟਾਧਿਆਈ ਦੇ ਸੂਤਰ #ਆਰਥਵਦ ਧਾਦੂ ਪੁ/ਤਆਹ ਪਾ/ਤਆਟਕਨ# _(/-2-੪੭) ਵਿਚ 
ਪ੍ਰਾਤਿਪਦਿਕ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ- ਕਿ ਧਾਤੂ ਅਤੇ ਪਿਛੇਤਰ ਨੂੰ ਛੱਡਕੇ ਜੋ ਵੀ 
ਦਾ ਪਰਿਆਇ ਹੈ। ਪੰਜਾਬੀ ਦੇ ਨਾਂਵ ਅਤੇ ਵਿਸ਼ੇਸ਼ਣ ਪ੍ਰਾਤਿਪਦਿਕ ਸ਼੍ਰੇਣੀ ਵਿਚ ਆਉਂਦੇ ਸ਼ਬਦ ਰੂਪ 
ਹਨ।ਪਾਣਿਨੀ ਨੇ ਇਹਨਾਂ ਦੋਵਾਂ ਨੂੰ ਪ੍ਰਾਤਿਪਦਿਕ ਅਧੀਨ ਵਿਚਾਰਦਿਆਂ ਹੋਇਆਂ ਨਾਂਵ ਵਰਗ ਵਿਚ ਰੱਖਕੇ 
ਵਿਸ਼ਲੇਸ਼ਿਤ ਕੀਤਾ ਹੈ।ਪੰਜਾਬੀ ਵਿਚ ਵਿਸ਼ੇਸ਼ਣ ਦਾ ਰੂਪ ਨਾਂਵ ਦਾ ਅਨੁਸਾਰੀ ਹੁੰਦਾ ਹੈ। ਪ੍ਰਾਤਿਪਦਿਕ ਨਾਲ 


ਹਨ। ਪ੍ਰਾਤਿਪਦਿਕਾਂ ਤੋਂ ਬਣੇ ਸ਼ਬਦ ਰੂਪ ਲਿੰਗ ਅਤੇ ਵਚਨ ਦਾ ਬੋਧ ਕਰਾਉਂਦੇ ਹਨ: 
ਸੋਹਣਾ ਮੁੰਡਾ - ਸੋਹਣੇ ਮੁੰਡੇ 


ਸੋਹਣੀ ਕੁੜੀ - ਸੋਹਣੀਆਂ ਕੁੜੀਆਂ 


4.1.1.1 ਨਾਂਵ ਸ਼ਬਦ 


ਵਿਕਾਰੀ ਸ਼ਬਦ ਸ਼੍ਰੇਣੀ ਵਿਚ ਨਾਂਵ (ਸੰਗਿਆ) ਨੂੰ ਪਾਣਿਨੀ ਪ੍ਰਾਤਿਪਦਿਕ ਤੋਂ ਨਿਰਮਤ ਸ਼ਬਦ ਦਸਦਾ 
ਵਿਸ਼ੇਸ਼ਣਾਂ ਦੀ ਸਿਰਜਣਾ ਹੁੰਦੀ ਹੈ।ਪੰਜਾਬੀ ਵਿਚ ਨਾਂਵ ਦਾ ਰੂਪਾਂਤਰਣ ਲਿੰਗ, ਵਚਨ ਅਤੇ ਕਾਰਕ ਦੇ ਪੱਧਰ 
ਉਪਰ ਹੁੰਦਾ ਹੈ। ਇਹ ਰੂਪਾਂਤਰਣ ਵਿਭਕਤੀ ਰੂਪਾਂ ਦੁਅਰਾ ਕੀਤਾ ਜਾਂਦਾ ਹੈ। ਜਿਵੇਂ :- 
ਮੁੰਡਾ- ਮੁੰਡੇ /ਏ/ ਵਿਭਕਤੀ ਬਹੁਵਚਨੀ ਰੂਪ 


ਘਰ - ਘਰਾਂ /ਆਂ/ ਬਹੁਵਚਨੀ ਰੂਪ 


ਘਰ - ਘਰੋਂ /ਓਂ/ ਵਿਭਕਤੀ ਅਪਦਾਨ ਕਾਰਕੀ ਰੂਪ 


4.1.1.2 ਪੜਨਾਂਵ 


ਸੂਤਰ ਨੰ. (1-1-26) ਅਨੁਸਾਰ “ਸਰਵ” ਸ਼ਬਦ ਨਾਲ ਆਰੰਭ ਹੋਣ ਵਾਲੇ ਪਦ ਨੂੰ “ਸਰਵਨਾਮ” 
(ਪੜਨਾਂਵ) ਆਖਿਆ ਜਾਂਦਾ ਹੈ। ਸੰਸਕ੍ਰਿਤ ਦੇ ਇਦਮ, ਅਦਸ, ਅਸਮਦ, ਅਤੇ ਭਵਾਨ; ਪੰਜਾਬੀ ਵਿਚ 
ਇਹ/ਉਹ, ਤੂੰ/ਤੁਸੀਂ', ਮੈਂ/ਅਸੀਂ ਅਤੇ ਆਪ ਪੜਨਾਂਵੀ ਰੂਪ ਹਨ। 

ਇਦਮ (ਇਹ): ਅਸ਼ਟਾਧਿਆਈ ਅਨੁਸਾਰ “ਇਦਮ? ਪੁਰਖ਼ਵਾਚੀ ਪੜਨਾਂਵ ਦੀ ਸ਼੍ਰੇਣੀ ਹੈ। ਨੇੜ ਦੀ 
ਵਸਤੂ ਜਾਂ ਵਿਅਕਤੀ ਵਾਸਤੇ ਇਸ ਪੜਨਾਂਵ ਦੀ ਵਰਤੋਂ' ਹੁੰਦੀ ਹੈ। 

ਅਦਸ (ਉਹ): ਸਾਹਮੜ੍ਹੇ ਵਾਲੇ ਦੂਰਵਰਤੀ ਪਦਾਰਥ ਜਾਂ ਵਿਅਕਤੀ ਵਾਸਤੇ “ਅਦਸ” ਪੜਨਾਂਵੀ 
ਰੂਪ ਵਰਤਿਆ ਜਾਂਦਾ ਹੈ।ਚਕਰਧਰ ਸ਼ਾਸਤਰੀ (2016:80) ਨੇ ਇਸ ਸੰਦਰਭ ਵਿਚ ਲਿਖਿਆ ਹੈ, “ਨੇੜ 
ਦੀ ਵਸਤੂ ਵਾਸਤੇ “ਇਦਮ” ਜ਼ਿਆਦਾ ਨੇੜੇ ਵਾਸਤੇ “ਇਤਦ” ਦੂਰ ਵਾਸਤੇ “ਅਦਸ” ਅਤੇ ਅੱਖਾਂ ਤੋਂ ਪਾਸੇ 
ਵਿਅਕਤੀ ਵਾਸਤੇ “ਤਤ” ਸ਼ਬਦ ਵਰਤਿਆ ਜਾਂਦਾ ਹੈ”। 

ਯੁਸ਼ਮਦ (ਤੂੰ/ਤੁਸੀਂ): ਇਹ ਮਧਯ ਪੁਰਸ਼ ਪੜਨਾਂਵ ਦੇ ਰੂਪ ਵਿਚ ਵਿਚਰਦਾ ਹੈ। ਇਸਦਾ ਇੱਕ 
ਵਚਨ “ਅਵਿਕਾਰੀ” ਰੂਪ “ਤੂੰ” ਜਾਂ “ਤੈਂ” ਹੈ ਅਤੇ ਬਹੁ-ਵਚਨੀ ਰੂਪ “ਤੁਸੀਂ” ਜਾਂ “ਤੁਸਾਂ” ਹੈ। ਸੰਬੰਧਕੀ 
ਕਾਰਕ ਰੂਪ ਵਿਚ ਇੱਕ ਵਚਨ “ਤੇਰਾ” ਅਤੇ ਬਹੁ- ਵਚਨੀ ਰੂਪ “ਤੁਹਾਡਾ” ਹੈ। ਇਸਦਾ ਵਿਕਾਰੀ ਰੂਪ ਇੱਕ 


੪ ੩੩੬੭ -੩ 


ਵਚਨ “ਤੈਂ? ਤੇ ਬਹੁ ਵਚਨ “ਤੁਹਾਂ? ਹੈ। 


“ਤੂੰ” ਦਾ ਸੰਬੰਧ ਸੰਸਕ੍ਰਿਤ ਦੇ “ਯੁਸ਼ਮਦ” ਨਾਲ ਹੈ। “ਤੈਂ” ਦੀ ਨਿਸ਼ਪਤੀ ਇਸੇ ਸ਼ਬਦ ਦੀ ਤੀਜੀ 


ਵਿਭਕਤੀ ਦੇ ਇੱਕ ਵਚਨ ਰੂਪ “ਤਵਯਾ” ਨਾਲ ਸੰਬੰਧ ਰੱਖਦੀ ਹੈ: 
7ਨਕਰਤ-ਤੁੰ-ਪਾੈਤ-ਤਵੰ,ਤੰ-ੰਜਾਲੀ ਰਘ-ਤੂੰ 
7ਨਰਿਤ-ਤਵਯਾ-ਪੂਾਸਹਾਤ-ਤਲੈ- ਘੰਜਾਲੀ ਰੂਘ- ਤੈੱ 


ਹਾਰਨਲੇ” ਲਿਖਦਾ ਹੈ ਕਿ ਸੰਸਕ੍ਰਿਤ ਦੇ ਕਰਤਾ ਇੱਕ ਵਚਨੀ ਰੂਪ “ਤੂੰ” ਦਾ ਆਧੁਨਿਕ ਬੋਲੀਆਂ 
ਵਿਚ ਕੋਈ ਖੁਰਾ-ਖੋਜ ਬਾਕੀ ਨਹੀਂ ਰਿਹਾ, ਕਿਉਂਕਿ ਅਜੋਕੀਆਂ ਸਾਰੀਆਂ ਬੋਲੀਆਂ ਤੇ ਅਪਟ੍ਰੰਸ਼ਾਂ ਵਿਚ 
ਪ੍ਰਾਚੀਨ ਕਾਰਕੀ ਇੱਕ ਵਚਨੀ ਰੂਪ ਨੇ ਕਰਤਾ ਕਾਰਕੀ ਰੂਪ ਦਾ ਸਥਾਨ ਅਖ਼ਤਿਆਰ ਕਰ ਲਿਆ 


? ਹਾਰਨਲੇ, ਪੂਰਬੀ ਹਿੰਦੀ ਵਿਆਕਰਨ,ਪੰਨਾ-276 


90 


ਸੀ।ਸਪੱਸ਼ਟ ਹੈ ਕਿ “ਤੈਂ” ਦੀ ਉਤਪਤੀ ਸੰਸਕ੍ਰਿਤ ਦੇ “ਤਵਯਾ” ਅਤੇ ਪ੍ਰਾਕ੍ਰਿਤ ਦੇ “ਤਏ” ਰੂਪ ਤੋਂ ਹੋਈ 
ਹੈ।ਉਸੇ ਤਰ੍ਹਾਂ ਪੰਜਾਬੀ ਦੇ “ਤੂੰ” ਦੀ ਨਿਸ਼ਪਤੀ ਸੰਸਕ੍ਰਿਤ ਦੇ “ਤੂੰ” ਅਤੇ ਪ੍ਰਾਕ੍ਰਿਤ ਵਿਚਲੇ “ਤਵੰ” ਤੋਂ ਹੋਈ 


੩੩ 


ਹ। 


“ਤੁਸੀਂ” ਕਰਤਾ ਕਾਰਕੀ ਬਹੁ ਵਚਨ ਰੂਪ ਦਾ ਸੰਬੰਧ ਵੀ ਸੰਸਕ੍ਰਿਤ ਵਿਚਲੇ “ਯੁਸ਼ਮਦ” ਨਾਲ ਹੈ। 
ਇਸਦਾ ਪ੍ਰਾਕ੍ਿਤ ਰੂਪ “ਤੁਸ਼ਮਦ-ਤੁਸਦ-ਤੁਸ” ਹੈ। ਸੰਸਕ੍ਰਿਤ ਵਿਚ 'ਯੁਸ਼ਮਦ-ਤੁਮਸ-ਤੁਮਹ” ਰੂਪਾਂ ਦੀ 
ਪੇਸ਼ਕਾਰੀ ਹੁੰਦੀ ਹੈ। ਜਿਸ ਪ੍ਰਾਕ੍ਰਿਤ ਤੋਂ ਪੰਜਾਬੀ ਦੇ “ਤੁਸੀਂ” ਦੀ ਉਤਪਤੀ ਹੋਈ ਹੈ, ਹੋ ਸਕਦਾ ਹੈ ਕਿ ਉਸ 
ਵਿਚ ਦੁੱਤ ਰੂਪ #/ਸ/ ਜੋ ਕਿ ਪਹਿਲਾਂ /ਮ/ ਤੋਂ ਤਬਦੀਲ ਹੋਇਆ, 'ਤੁੱਸ` ਬਣ ਗਿਆ ਹੋਵੇ। ਇਸ ਦੇ ਨਾਲ 
ਹੀ “ਹਿ” ਪਿਛੇਤਰ ਨੂੰ ਜੋੜ ਕੇ ਅਪਵ੍ਰੰਸ਼ੀ ਰੂਪ “ਤੁੱਸਹਿ” ਬਣਿਆ ਹੋਵੇ, ਜਿਹੜਾ ਕਿ ਅਜੋਕੀ ਪੰਜਾਬੀ ਵਿਚ 
“ਤੁਸੀਂ” ਰੂਪ ਵਰਤਿਆ ਜਾਂਦਾ ਹੈ, ਇਹ ਇਸ ਵਿਚੋਂ ਹੀ ਉਤਪਤ ਹੋਇਆ ਹੈ। 


ਅਸਮਦ ( ਮੈਂ/ਅਸੀਂ/ਆਪਾਂ): ਸੰਸਕ੍ਰਿਤ ਦਾ “ਅਸਮਸ” ਪੰਜਾਬੀ ਵਿਚ ਉੱਤਮ ਪੁਰਖ਼ ਦੇ ਰੂਪ 
ਵਿਚ ਵਰਤਿਆ ਜਾਂਦਾ ਹੈ। ਇਸ ਦਾ ਇੱਕ ਵਚਨੀ ਰੂਪ “ਮੈਂ” ਅਤੇ ਬਹੁ ਵਚਨੀ “ਅਸੀਂ”, “ਅਸਾਂ” ਤੇ 
“ਆਪਾਂ” ਹੈ।ਜਦੋਂ' ਇਸ ਨੂੰ ਸੰਬੰਧਕੀ ਕਾਰਕ ਦੇ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਤਾਂ ਇੱਕ ਵਚਨੀ ਰੂਪ 
“ਮੇਰਾ” ਅਤੇ ਬਹੁਵਚਨੀ ਰੂਪ “ਸਾਡਾ” ਹੈ। ਪੰਜਾਬੀ ਵਿਚਲੇ “ਮੈਂ” ਦੀ ਉਤਪਤੀ ਸੰਸਕ੍ਰਿਤ ਦੇ “ਅਸਮਦ” 
ਸ਼ਬਦ ਦੀ ਤੀਜੀ ਹੈ ਜਿਸ ਦਾ ਰੂਪ “ਮਯਾ” ਹੈ: 
ਸੰਸਕ੍ਰਿਤ-ਮਯਾ-ਪ੍ਰਾਕ੍ਿਤ-ਮਇ-ਅਪਕੁੰਸ-ਪਇ- ਪੰਜਾਬੀ-ਮੈਂ 
ਪੰਜਾਬੀ ਦੇ “ਅਸੀਂ” ਅਤੇ “ਅਸਾਂ” ਕਰਤਾ ਬਹੁ ਵਚਨੀ ਰੂਪ ਦਾ ਸੰਸਕ੍ਰਿਤ ਦੇ “ਅਸਮਦ” ਨਾਲ 
ਸਿੱਧਾ ਵਾਸਤਾ ਹੈ। ਪਰ ਪ੍ਰਾਕ੍ਰਿਤ ਵਿਚ ਇਸ “ਅਸਮਦ” ਵਿਚਲਾ /ਸ/ ਲੋਪ ਹੋ ਕੇ /ਹ/ ਵਿਚ ਬਦਲ ਗਿਆ 
ਹੈ। ਇਹ ਲਗਦਾ ਹੈ ਕਿ ਇਸ ਦਾ ਨਿਕਾਸ ਵੈਦਿਕ ਭਾਸ਼ਾ ਦੇ “ਅਸਮੈਂ? ਤੋਂ ਹੋਇਆ ਹੋਵੇਗਾ। 
ਵਿਆਕਰਨਿਕ ਨਜ਼ਰੀਏ ਤੋਂ ਪੰਜਾਬੀ ਦੇ “ਅਸੀਂ? ਤੇ “ਅਸਾਂ” ਸੰਸਕ੍ਰਿਤ ਦੀ ਤੀਜੀ ਵਿਭਕਤੀ “ਅਸਮਾਭਿਹ` 
ਨਾਲ ਸੰਬੰਧ ਰੱਖਦੇ ਹਨ: 
ਸੰਸਕ੍ਰਿਤ-ਅਸਮਾਭਿਹ-ਪ੍ਰਾਕ੍ਰਿਤ-ਅੱਸਾਹਿ- ਪੰਜਾਬੀ-ਅਸੀਂ/ਅਸਾਂ 
“ਮੈਂਡਾ` ਸ਼ਬਦ ਦਾ /ਡਾ/ (ਲਹਿੰਦੀ ਉਚਾਰਣ ਜੋ ਕਿ /ਦ/ ਨੂੰ /ਡ/ ਵਿਚ ਬਦਲ ਕੇ ਕੀਤਾ ਜਾਂਦਾ 
ਹੈ) ਆਪਣੀ ਵਿਸ਼ੇਸ਼ਤਾ ਰੱਖਦਾ ਹੈ। “ਮੇਰਾ” ਸ਼ਬਦ ਸੰਸਕ੍ਰਿਤ ਦੇ ਇੱਕ ਵਚਨੀ ਕਾਰਕੀ ਰੂਪ “ਮਯਾ”, ਜੋ 
ਕਿ ਤੀਜੀ ਵਿਭਕਤੀ ਰੂਪ ਹੈ, ਨਾਲ ਪ੍ਰਾਕ੍ਰਿਤ ਦੇ “ਕਰਕੋ” ਪਿਛੇਤਰ ਦੁਆਰਾ ਆਇਆ ਹੈ: 


ਸੰਸਕ੍ਰਿਤ-ਮਯਾ-ਪ੍ਰਾਕ੍ਰਿਤ-ਮਯਕਰਕੋ-ਮੇਅਰੋ- ਪੰਜਾਬੀ -ਮੇਰਾ 


91 


ਭਵਾਨ (ਆਪ): ਪੰਜਾਬੀ ਵਿਚ ਪੜਨਾਂਵ ਦਾ ਇਹ ਰੂਪ ਨਿੱਜਵਾਚਕ ਅਤੇ ਆਦਰਵਾਚਕ ਪੜਨਾਂਵਾਂ 

ਦਾ ਪਰਿਆਇ ਹੈ। ਪੰਜਾਬੀ ਵਿਚ “ਆਪ” ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਵਿਚਲੇ “ਆਤਮਨ?” ਤੋਂ ਹੋਈ 
ਹੈ। ਸੰਸਕ੍ਰਿਤ ਵਿਚ ਇਸ ਦਾ ਕਰਤਾ ਰੂਪ “ਆਤਮਾ” ਤੇ ਪ੍ਰਾਕ੍ਿਤ ਵਿਚ “ਆਪਾਂ” ਹੈ: 

ਸੰਸਕ੍ਰਿਤ-ਆਤਮਨ-ਪ੍ਰਾਕ੍ਰਿਤ- ਆਪਣੌ-ਅਪਕੁਰੰਸ਼-ਅੱਪਾਣੂ- ਪੰਜਾਬੀ-ਆਪਣਾ 
4.1.1.3 ਵਿਸ਼ੇਸਣ: ਅਵਿਕਾਰੀ ਵਿਸ਼ੇਸ਼ਣ ਆਪਣਾ ਰੂਪ ਵਿਸ਼ੇਸ਼ਯ ਦੇ ਮੁਤਾਬਿਕ ਨਹੀਂ ਬਦਲਦਾ ਪਰ 
ਵਿਕਾਰੀ ਆਪਣਾ ਰੂਪ ਵਿਸ਼ੇਸ਼ਯ ਦੇ ਲਿੰਗ ,ਵਚਨ ਮੁਤਾਬਿਕ ਵਟਾ ਲੈਂਦਾ ਹੈ; ਜਿਵੇਂ: 

ਵਿਕਾਰੀ ਰੂਪ:- ਤੱਤਾ ਦੁੱਧ, ਠੰਡੀ ਸਬਜੀ, ਮਿੱਠੀ ਲੱਸੀ ਆਦਿ। 

ਅਵਿਕਾਰੀ ਰੂਪ:- ਸਾਫ਼ ਕੱਪੜਾ, ਸਾਫ਼ ਥਾਂ, ਲਾਲ ਪਗੜੀ ਆਦਿ। 


ਇਕ ਵਚਨ ਬਹੁ-ਵਚਨ 
ਪੁਲਿੰਗ ਚਿੱਟਾ ਬਲਦ ਚਿੱਟੇ ਬਲਦ 
ਇਲਿੰਗ ਚਿੱਟੀ ਗਾਂ ਚਿੱਟੀਆਂ ਗਾਂਵਾਂ 


4:1.1.4 ਤਧਿੱਤ 
ਗਈ ਹੈ।ਤਧਿੱਤ ਪਿਛੇਤਰ ਦਾ ਵਿਧਾਨ ਪਾਣਿਨੀ ਪੂਰਵ ਹੈ। ਇਸ ਸੰਦਰਭ ਵਿਚ ਗੋਵਿੰਦ ਪ੍ਰਸ਼ਾਦ ਸ਼ਰਮਾ 
(2017:26) ਨੇ ਸ਼ੋਨਕ ਦੇ ਹਵਾਲੇ ਨਾਲ ਲਿਖਿਆ ਹੈ, “ਅਨੇਕ ਸ਼ਬਦਾਂ ਦੇ ਵਿਉਤਪਤ ਹੋਣ ਕਰਕੇ 
ਜਗਿਆਸੂਆਂ ਦੇ ਵਾਸਤੇ ਹਿੱਤ ਸਾਧਕ ਅਤੇ ਅਨੇਕ ਪ੍ਰਯੋਗ ਹਿੱਤ ਪ੍ਰਾਤਿਪਦਿਕਾਂ ਦੁਆਰਾ ਬਹੁ ਅਰਥਾਂ ਵਿਚ 
ਵਿਚ ਤਧਿੱਤ ਦੇ ਸੰਕਲਪ ਤਹਿਤ 250 ਸੂਤਰਾਂ ਦੀ ਰਚਨਾ ਕੀਤੀ ਗਈ ਹੈ। ਪਰ ਇਸ ਵਿਚੋਂ ਬਹੁਤ 
ਆਖਿਆ ਜਾਂਦਾ ਹੈ। ਆਧੁਨਿਕ ਪੰਜਾਬੀ ਭਾਸ਼ਾ ਵਿਚ ਤਧਿੱਤ ਦੀਆਂ ਮਿਸਾਲਾਂ ਇਸ ਪ੍ਰਕਾਰ ਹਨ: 

ਉਤ: ਇਹ ਜਦੋਂ ਪੰਜਾਬੀ ਸ਼ਬਦਾਂ ਵਿਚ ਜੁੜਦਾ ਹੈ ਤਾਂ “ਪੁੱਤਰ” ਸ਼ਬਦ ਦਾ ਬੋਧ ਕਰਵਾਉਂਦਾ ਹੈ। 
ਇਸ ਤਧਿੱਤ ਦੀ ਵਰਤੋ' ਦੁਆਰਾ ਇਨ੍ਹਾਂ ਸ਼ਬਦਾਂ ਦਾ ਨਿਰਮਾਣ ਹੁੰਦਾ ਹੈ: 
- ਜੇਠ ਦਾ ਪੁੱਤਰ। 
- ਨਾਲਾਇਕ ਪੁੱਤਰ । 

ਸਪੁੱਤ- ਆਗਿਆਕਾਰੀ ਪੁੱਤਰ। 

ਉ: ਇਹ ਤਧਿੱਤ ਪਿਆਰ ਅਤੇ ਛੋਟੇਪਣ ਦੇ ਬੋਧ ਵਾਸਤੇ ਵਰਤਿਆ ਜਾਂਦਾ ਹੈ, ਜਿਵੇਂ; ਬਾਪੂ, ਕਾਲੂ, ਭਾਊ, 


੮੭ 
ਦੋ 


92 


ਅਕ: ਇਹ ਤਧਿੱਤ ਨਾਂਵ ਸ਼ਬਦਾਂ ਨੂੰ ਵਿਸ਼ੇਸ਼ਣ ਵਿਚ ਤਬਦੀਲ ਕਰ ਦਿੰਦਾ ਹੈ: 
ਦਿਨ ਤੋ ਦੈਨਿਕ 
ਸਰੀਰ ਤੋਂ ਸਰੀਰਕ 
ਅਰਥ ਤੋਂ ਆਰਥਿਕ 
ਮਰ ਤੋਂ ਮਾਰਮਿਕ 
ਧਰਮ ਤੋਂ ਧਾਰਮਿਕ 
ਅਲ: ਇਸ ਤਧਿੱਤ ਦਾ ਕਾਰਜ ਵੀ ਨਾਂਵ ਅੰਗੇ ਜੁੜ ਕੇ ਵਿਸ਼ੇਸ਼ਣ ਦਾ ਬੋਧ ਕਰਾਉਣਾ ਹੈ। 


ਨੱਕ- ਨੱਕਲ 
ਅਣ: ਇਸ ਤਧਿੱਤ ਦੁਆਰਾ ਪੰਜਾਬੀ ਵਿਚ ਇਸਤਰੀ ਲਿੰਗ ਦਾ ਨਿਰਮਾਣ ਕੀਤਾ ਜਾਂਦਾ ਹੈ: 
ਘੁਮਿਆਰ- ਘੁਮਿਆਰਣ 
ਮੋਚੀ- ਮੋਚਣ 
ਤੇਲੀ- ਤੇਲਣ 
ਦਰਜੀ- ਦਰਜਣ 
ਜੋਗੀ- ਜੋਗਣ 
ਆਣੀ: ਇਸ ਤਧਿੱਤ ਦੁਆਰਾ ਵੀ ਜਾਤੀਵਾਚਕ ਇਸਤਰੀ ਲਿੰਗ ਬਣਾਇਆ ਜਾੰਦਾ ਹੈ: 
ਚੌਧਰੀ- ਚੌਧਰਾਣੀ 
ਪੰਡਤ- ਪੰਡਤਾਣੀ 
ਪਰੋਹਿਤ- ਪਰੋਹਿਤਾਣੀ 
ਆਈ: ਇਹ ਤਧਿੱਤ ਵਿਸ਼ੇਸ਼ਣੀ ਸ਼ਬਦਾਂ ਦੇ ਮਗਰ ਜੁੜ ਕੇ ਭਾਵ ਵਾਚਕ ਨਾਂਵ ਦਾ ਨਿਰਮਾਣ ਕਰਦੇ ਹਨ: 
ਮਿੱਠ- ਮਠਿਆਈ 
ਚੰਗਾ- ਚੰਗਿਆਈ 
ਬੁਰਾ- ਬੁਰਿਆਈ 
ਪੱਕਾ- ਪਕਿਆਈ 
ਚਿੱਟਾ- ਚਟਿਆਈ 
ਈ: ਇਹ ਤਧਿੱਤ ਨਾਂਵ ਸ਼ਬਦਾਂ ਨਾਲ ਜੁੜਕੇ ਨਾਂਵ ਜਾਂ ਵਿਸ਼ੇਸ਼ਣ ਦਾ ਨਿਰਮਾਣ ਕਰਦਾ ਹੈ: 


ਬਾਦਾਮ- ਬਾਦਾਮੀ 
ਤੇਲ- ਤੇਲੀ 
ਹਲਵਾ- ਹਲਵਾਈ 
ਰੋਗ- ਰੋਗੀ 
ਜੋਗ- ਜੋਗੀ 
ਭੋਗ- ਭੋਗੀ 
ਲੋਭ-ਲੋਭੀ 
ਸੋਗ- ਸੋਗੀ 
ਈਆ: ਇਹ ਤਧਿੱਤ ਵੀ ਨਾਂਵ ਸ਼ਬਦਾਂ ਤੋਂ ਵਿਸ਼ੇਸ਼ਣਾਂ ਦਾ ਨਿਰਮਾਣ ਕਰਦਾ ਹੈ: 


ਮੁੱਖ- ਮੁਖੀਆ 
ਉਪਰੋਕਤ ਤਧਿੱਤਾਂ ਤੋਂ ਬਿਨਾ ਪੰਜਾਬੀ ਵਿਚ ਟਾ, ਟੀ (ਚੋਰਟਾ, ਚੋਰਟੀ, ਵਹੁਟੀ), “2” (ਨਿਵਾਣ, 
ਉਚਾਣ), “ਤ” (ਸੁੰਦਰਤਾ, ਮਿੱਤਰਤਾ, ਗੰਭੀਰਤਾ), “ਤਾਈ” (ਸੂਰਮਤਾਈ, ਮੂਰਖ਼ਤਾਈ), “ਲਾ” (ਉਰਲਾ, 
ਪਰਲਾ, ਉਪਰਲਾ, ਵਿਚਲਾ, ਹੇਠਲਾ) ਆਦਿ ਤਧਿੱਤ ਕਾਫ਼ੀ ਮਾਤਰਾ ਵਿਚ ਮਿਲਦੇ ਹਨ। 
ਪੰਜਾਬੀ ਵਿਚ ਵੈਦਿਕ ਭਾਸ਼ਾ ਦਾ ਤਧਿੱਤ: “ਤਵਨ” 
“ਤਵਨ” ਤਧਿੱਤ ਜੋੜਿਆ ਜਾਂਦਾ ਸੀ। ਜਿਵੇਂ: 
ਕਵਿਤਵਨ- ਕਵੀ ਦਾ ਭਾਵ 
ਜਨਿਤਵਨ- ਪਤਨੀ ਦਾ ਭਾਵ 
ਪਤਿਤਵਨ- ਪਤੀ ਦਾ ਭਾਵ 
ਮਹਿਤਵਨ- ਵਡੱਪਣ ਦਾ ਭਾਵ 
ਇਸ ਤਰ੍ਹਾਂ ਹੀ ਇਹ ਵੈਦਿਕ ਭਾਸ਼ਾ ਦੇ “ਤਵਨ” ਥੋੜ੍ਹਾ ਜਿਹਾ ਵਿਕਾਰੀ ਹੋ ਕੇ ਪੰਜਾਬੀ ਭਾਸ਼ਾ ਵਿਚ 
ਚੌੜੱਤਣ-ਚੌੜਾਪਣ, ਬਾਲਤਣ- ਬਾਲਪਣ, ਬਚਪਣ, ਕੌੜੱਤਣ- ਕੌੜਾਪਣ, ਨੀਲੱਤਣ-ਨੀਲਾਪਣ, ਪੀਲੱਤਣ- 
ਪੀਲਾਪਣ ਆਦਿ ਸ਼ਬਦਾਂ ਵਿਚ “ਤੱਣ” ਅਤੇ “ਤਣ” ਰੂਪਾਂ ਵਿਚ ਪ੍ਰਾਪਤ ਹੁੰਦਾ ਹੈ। ਜੋ ਵੈਦਿਕ ਭਾਸ਼ਾ ਦੇ 


ਪੰਜਾਬੀ ਭਾਸ਼ਾ ਨਾਲ ਸਿੱਧੇ ਤੇ ਸਪੱਸ਼ਟ ਸੰਬੰਧ ਦਾ ਪ੍ਰਤੀਕ ਹੈ। 


ਇਹੋ ਵੇਦਾਂ ਵਾਲਾ “ਤਵਨ” ਤਧਿੱਤ ਥੋੜ੍ਹਾ ਹੋਰ ਵਿਗੜ ਕੇ ਪੰਜਾਬੀ; ਬਾਲਪਣ, ਬਚਪਣ, ਵਡੱਪਣ 
ਆਦਿ ਸ਼ਬਦਾਂ ਦੇ ਕਈ ਰੂਪ ਧਾਰਨ ਕਰ ਗਿਆ ਹੈ।ਇਸ ਵੈਦਿਕ ਤਵਨ ਤਧਿੱਤ ਦੀ ਲੌਕਿਕ ਵਿਚ 
ਜ਼ਿਆਦਾ ਵਰਤੋਂ ਨਹੀਂ ਰਹੀ ਹੈ। ਲੌਕਿਕ ਵਿਚ “ਤਵਨ? ਤਧਿੱਤ ਦੇ ਥਾਂ “ਤਣ” ਅਤੇ “ਤਲ” ਆਦਿ ਤਧਿੱਤ 
ਪਿਛੇਤਰ ਦੀ ਵਰਤੋਂ ਹੋਣ ਲੱਗ ਪਈ ਸੀ। ਜਿਵੇਂ; 

ਪੁਰਸ਼ਤਣ- ਪੁਰਸ਼ਤਾ 
ਮੂਵੀ ਅਤੀ 

4.1.1.5 ਇਸਤਰੀ ਪਿਛੇਤਰ: 
ਇਸਤਰੀ ਲਿੰਗ ਅਤੇ ਪੁਲਿੰਗ ਸ਼ਬਦਾਂ ਦੇ ਜੋੜੇ ਬਣਦੇ ਹਨ। ਇਸ ਪ੍ਰਕਾਰ ਸ਼ਬਦਾਂ ਦੇ ਪੁਲਿੰਗ ਅਤੇ ਇਸਤਰੀ 
ਲਿੰਗ ਬਣਾਉਣ ਵਾਸਤੇ ਜੋ ਪਿਛੇਤਰ ਜੋੜੇ ਜਾਂਦੇ ਹਨ, “ਇਸਤਰੀ ਪ੍ਰਤਿਐ” ਅਖਵਾਉਂਦੇ ਹਨ। ਪੰਜਾਬੀ 
ਹੈ।ਅਸ਼ਟਾਧਿਆਈ ਵਿਚ ਜੋ, “ਟਾਪ(ਆ), “ਬੀਂਪ” (ਈ) ਅਤੇ “ਬੀਸ” (ਈ) ਆਦਿ ਇਸਤਰੀ 
ਪਿਛੇਤਰਾਂ ਦਾ ਵਿਧਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬੀ ਦੇ ਸੰਦਰਭ ਵਿਚ ਵੇਖਦੇ ਹਾਂ: 
ਟਾਪ (ਆ): 

ਸੂਤਰ ਨੰ. (4-1-14) ਅਨੁਸਾਰ /ਅ/ ਅੰਤਕ ਸ਼ਬਦਾਂ ਦੇ ਅੱਗੇ ਇਸਤਰੀ ਲਿੰਗ ਬਣਾਉਣ ਵਾਸਤੇ 
“ਟਾਪ” ਜੋੜ ਦਿੱਤਾ ਜਾਂਦਾ ਹੈ। ਪੰਜਾਬੀ ਵਿਚ ਇਹ ਵਿਧਾਨ ਸਪੱਸ਼ਟ ਰੂਪ ਵਿਚ ਦਿਖਾਈ ਦਿੰਦਾ ਹੈ: 

ਗੰਗ- ਗੰਗਾ 

ਅਜ- ਅਜਾ 

ਬਾਲ- ਬਾਲਾ 

ਮੂਸ਼ਕ= ਮੂਸਕਾ 

ਸੇਵਕ- ਸੇਵਕਾ 
ਬੀਂਪ (ਈ): ਸੂਤਰ ਨੰ. (4-1-5) ਅਨੁਸਾਰ #/ਰ/ ਅੰਤਕ ਅਤੇ /ਨ/ ਅੰਤਕ ਪੁਲਿੰਗ ਸ਼ਬਦਾਂ ਵਿਚ 
ਇਸਤਰੀ ਲਿੰਗ ਬਣਾਉਣ ਵਾਸਤੇ “ਬੀਂਪ”(ਈ) ਪਿਛੇਤਰ ਜੋੜਿਆ ਜਾਂਦਾ ਹੈ: 


ਕਰਤਰ- ਕਰਤਰੀ 
ਦਾਤ੍ਰ- _ਦਾਤਰੀ 
ਮਾਤਰ- _ ਮਾਤਰੀ 
ਇੰਦਰ- ਇੰਦਰੀ 
/ਨ/ ਅੰਤਕ ਸ਼ਬਦਾਂ ਵਿਚ: 
ਹਿਰਨ- ਹਿਰਨੀ 
ਕਾਮਨ- ਕਾਮਨੀ 


ਕਰਨ- ਕਰਨੀ 
ਸੂਤਰ ਨੰ. (4-1-20) ਅਨੁਸਾਰ ਪਹਿਲੇ “ਵਯਸ” ਗਿਆਨ ਕਰਵਾਉਣ ਵਾਲੇ ਸ਼ਬਦਾਂ ਨਾਲ “ਕੀਂਪ” 
ਪਿਛੇਤਰ ਜੋਵਿਆ ਜਾਵੇ। ਪੰਜਾਬੀ ਵਿਚ ਇਹ “ਮੁਕਤਾ” ਅੰਤਕ ਪੁਲਿੰਗ ਨਾਂਵਾਂ ਦਾ ਇਸਤਰੀ ਲਿੰਗ /ਈ/ 
ਨਾਲ ਬਣਾਇਆ ਜਾਂਦਾ ਹੈ: 
ਕੁਮਾਰ- ਕੁਮਾਰੀ 
ਕਿਸ਼ੋਰ- ਕਿਸ਼ੋਰੀ 
ਦਾਸ- ਦਾਸੀ 
ਦੇਵ- ਦੇਵੀ 
ਪੁੱਤਰ ਪੁੱਤਰੀ 
ਕਈਆਂ ਥਾਵਾਂ ਤੇ ਪੰਜਾਬੀ ਵਿਚ ਮੁਕਤਾ ਅੰਤ ਪੁਲਿੰਗ ਸ਼ਬਦਾਂ ਨੂੰ /ੜੀ/ ਪਿਛੇਤਰ ਜੋੜ ਕੇ 
ਇਸਤਰੀ ਲਿੰਹ ਬਣਾਇਆ ਜਾਂਦਾ ਹੈ: 
ਬਾਲ- ਬਾਲੜੀ 
ਲਾਲ- ਲਾਲੜੀ 
ਛੀਸ਼ (ਈ): ਸੂਤਰ ਨੰ. (4-1-41) ਸੂਤਰ ਨੰ. (4-1-41) ਅਨੁਸਾਰ 'ਸ਼ਿਤ” (ਨਚਾਰ, ਰਾਹੀ ਆਦਿ) 
ਸ਼ਬਦਾਂ ਤੇ “ਗੌਰਾਦਿ ਗਣ” (ਗੌਰ, ਮੱਛ, ਮਨੁੱਖ, ਹਿਰਣ, ਆਮਲਕ, ਵਦਰ, ਉਭੈ, ਨਟ, ਮੰਗਲ ਆਦਿ) 
ਨੂੰ ਇਸਤਰੀ ਲਿੰਗ ਬਣਾਉਣ ਵਾਸਤੇ ਇਸ ਪਿਛੇਤਰ ਦੀ ਵਰਤੋਂ' ਹੁੰਦੀ ਹੈ।ਪੰਜਾਬੀ ਭਾਸ਼ਾ ਵਿਚ ਇਸ ਦੀ 
ਵੰਨਗੀ ਇਸ ਪ੍ਰਕਾਰ ਹੈ: 
ਨਰਤਕ- ਨਰਤਕੀ 
ਮੱਛ- ਮੱਛੀ 
ਗੌਰ- ਗੌਰੀ 
ਮਨੁੱਖ- ਮਨੁੱਖੀ 
ਸੁੰਦਰ- ਸੁੰਦਰੀ 
ਨਟ- ਨਟਣੀ 
ਵੱਡਾ- ਵੱਡੀ 
ਸੂਤਰ ਨੰ. (4-1-48) ਅਨੁਸਾਰ ਪੁਲਿੰਗ ਤੋਂ ਇਸਤਰੀ ਲਿੰਗ ਵਿਚ ਬਦਲਾਅ ਕਰਨ ਵਾਸਤੇ 
ਪੰਜਾਬੀ ਵਿਚ ਇਹ ਸਿਧਾਂਤ ਬਿਲਕੁਲ ਸਾਰਥਿਕਤਾ ਸਹਿਤ ਕੰਮ ਕਰਦਾ ਹੈ: 
ਗੋਪ- ਗੋਪੀ 
ਗੁਰ- ਗੁਰੀ 


ਡਰੰਮ- ਡਰੰਮੀ 
ਤੋਂ “ਗੁਰਪਾਲੀ` ਇਸਤਰੀ ਲਿੰਗ ਨਹੀਂ ਬਣ ਸਕਦਾ। ਸੂਤਰ ਨੰ. (4-1-63) ਅਨੁਸਾਰ ਐਸੇ /ਅ/ ਅੰਤਕ 
ਜਾਤੀਵਾਚਕ ਸ਼ਬਦਾਂ ਦੇ, ਜਿੰਨ੍ਹਾਂ ਵਿਚ ਅੰਤਿਮ ਅੱਖਰ ਤੋਂ ਪਹਿਲਾ ਅੱਖਰ #ਯ/ ਨਾ ਹੋਵੇ, ਨੂੰ ਇਸਤਰੀ 


ਗੋਪ- ਗੋਪੀ 
ਸਿੰਘ- ਸਿੰਘਣੀ 
ਸੂਰ- ਸੂਰੀ 
ਸਪੱਸ਼ਟ ਹੈ ਕਿ ਪੰਜਾਬੀ ਦੇ ਲਿੰਗ ਵਿਧਾਨ ਦਾ ਪਿਛੋਕੜ “ਅਸ਼ਟਾਧਿਆਈ” ਵਿਚ ਦਿਖਾਈ ਦਿੰਦਾ 
ਹੈ।ਅਜੋਕੀ ਪੰਜਾਬੀ ਦੇ ਲਿੰਗ ਵਿਧਾਨ ਨੂੰ ਹੂ- ਬ-ਹੂ ਸੰਸਕ੍ਰਿਤ ਨਾਲ ਨਹੀਂ ਮਿਲਾ ਸਕਦੇ ਕਿਉਂਕਿ ਦੋਵਾਂ 
ਭਾਸ਼ਾਵਾਂ ਵਿਚ ਕਈਆਂ ਸਦੀਆਂ ਦਾ ਅੰਤਰ ਹੈ। 
4.1.1.6 ਸਮਾਸ ਵਿਧਾਨ 
ਪੰਜਾਬੀ ਵਿਚ “ਸਮਾਸ” ਸ਼ਬਦ ਸੰਸਕ੍ਰਿਤ ਦਾ ਤਤਸਮ ਸ਼ਬਦ ਹੈ। ਸੰਸਾਰ ਦੀਆਂ ਸਾਰੀਆਂ 
ਵਿਸ਼ੇਸ਼ਣ ਦੀ ਵਿਆਕਰਨਿਕ ਸ਼੍ਰੇਣੀ ਵਿਚ ਮਿਲਦੇ ਹਨ। ਵੈਦਿਕ ਵਿਚ ਬਹੁਤ ਛੋਟੇ ਸਮਾਸ ਮਿਲਦੇ ਹਨ। ਪਰ 
ਲੌਕਿਕ ਵਿਚ ਸਮਾਸ ਵਧੇਰੇ ਲੰਮੇਰੇ ਹਨ। 
ਪੰਜਾਬੀ ਵਿਆਕਰਨ ਵਿਚ “ਸਮਾਸੀਕਰਨ” ਦੀ ਪ੍ਰਕਿਰਿਆ ਦੇ ਬੀਜ਼ ਰੂਪ “ਅਸ਼ਟਾਧਿਆਈ” ਵਿਚ ਪਏ 
ਮਿਲਦੇ ਹਨ। ਵਰਦਰਾਜ (2015:816) ਨੇ ਪਾਣਿਨੀ ਦੁਆਰਾ ਸਤਾਪਿਤ ਸਮਾਸਾਂ ਦੀਆਂ ਕਿਸਮਾਂ ਬਾਰੇ 
ਵਿਚਾਰ ਕਰਕੇ ਲਿਖਿਆ ਹੈ: 
੭77ਨਾਹ ਘਚਲਾ/ ਤੱਤ ਗਮਆਨਨੰ ਗਨਹ/ 
ਨ ਦ #ਵੋਲੇ/ ਨਆ /ਵਨੈਰਨਕਤਹਾ ਕੇਵਲ ਨਆਲਸ਼ਹ ਕਆਹ/ 
ਪਾਜੇਣ ਅਰਵ ਘਦਾਰਥ ਪਰਧਾਨ ਆਵੈਲੀਡਾਵੇਂ ਏ/ਵਤੀੰਆ/ 
ਤੱਤਮਰਲ਼ਾ ਝੇਦਹ ਕਾਰ#ਸਾਰਲ਼ਗ ਕਾਰਮਨਾਰਯ਼ ਭੇਦ /ਇਨਿਹ/ 


ਨਾਐਣ ਭਯ' ਘਟਾਰਥਾ ਪੁਧਾਨੰ ਦੰਦਹ ਘਚਆਹਾ# 


97 


ਇਸ ਪ੍ਰਕਾਰ ਵਰਦਰਾਜ ਨੇ ਸਮਾਸ ਦੀਆਂ ਪੰਜ ਕਿਸਮਾਂ ਦਾ ਵਰਨਣ ਕੀਤਾ ਹੈ।ਪਾਣਿਨੀ ਅਨੁਸਾਰ 
ਸਮਾਸੀਕਰਨ ਦਾ ਕਾਰਜ ਦੋ ਮੁਖੀ ਹੁੰਦਾ ਹੈ। ਇਸ ਵਿਚ ਦੋ ਰਚਨਾਂਗ ਕਿਰਿਆ ਕਰਦੇ ਹਨ। ਇਨ੍ਹਾਂ ਵਿਚੋਂ 
ਇੱਕ ਮੁੱਖ ਅਤੇ ਦੂਸਰਾ ਪਰਾਧੀਨ ਹੁੰਦਾ ਹੈ। 

ਸੂਤਰ ਨੰ.(2-1-4) ਅਨੁਸਾਰ ਸੁਬੰਤ ਪਦ ਦਾ ਦੂਜੇ ਸੁਬੰਤ ਪਦ ਨਾਲ ਸਮਾਸ ਹੁੰਦਾ ਹੈ।ਭਾਵ ਦੋ 
ਸੰਯੁਕਤ ਸ਼ਬਦ ਆਪਸ ਵਿਚ ਜੁੜਕੇ ਨਵੇਂ ਸ਼ਬਦ ਦੀ ਸਿਰਜਣਾ ਕਰਦੇ ਹਨ ਤਾਂ ਉਹ ਨਵੀਨ ਸ਼ਬਦ 
“ਸਮਾਸ? ਹੁੰਦਾ ਹੈ। ਪੰਜਾਬੀ ਵਿਚ ਸਮਾਸਾਂ ਦਾ ਵਿਧਾਨ ਨਾਂਵ- ਨਾਂਵ, ਵਿਸ਼ੇਸ਼ਣ ਅਤੇ ਨਾਂਵ, ਵਾਂਵ ਅਤੇ 
ਵਿਸ਼ੇਸ਼ਣ, ਨਾਂਵ ਅਤੇ ਕਿਰਿਆ ਵਿਸ਼ੇਸ਼ਣ - ਵਿਸ਼ੇਸ਼ਣ ਅਨੁਸਾਰ ਹੁੰਦਾ ਹੈ। ਇਨ੍ਹਾਂ ਵਿਚੋ ਨਾਂਵ-ਨਾਂਵ ਮਾਡਲ 
ਦੇ ਸਮਾਸ ਵੱਡੀ ਮਾਤਰਾ ਵਿਚ ਮਿਲਦੇ ਹਨ। ਪਰ ਕਿਰਿਆ- ਨਾਂਵ ਦੇ ਸਮਾਸਾਂ ਦੀ ਗਿਣਤੀ ਘੱਟ ਮਿਲਦੀ 
ਹੈ। ਜਿਵੇਂ: 

1. ਨਾਂਵ ਨਾਂਵ 


ਪੇਟ ਦਰਦ= ਪੇਟਦਰਦ 


2. ਵਿਸ਼ੇਸ਼ਣ < ਨਾਂਵ 
ਨਿਰਮਲ% ਮਨ= ਨਿਰਮਲਮਨ 
3. ਨਾਂਵ - ਕਿਰਿਆ 
ਸੰਨ੍ਹ ਮਾਰ= ਸੰਨ੍ਹਮਾਰ 
ਸਮਾਸ ਦੀਆਂ ਕਿਸਮਾਂ 
1 ਤੱਤਪੁਰਸ਼ ਸਮਾਸ 


ਇਸ ਸਮਾਸ ਵਿਚ ਪਹਿਲਾ ਸ਼ਬਦ ਵਿਸ਼ੇਸ਼ਣ ਦਾ ਕਾਰਜ ਕਰਦਾ ਹੈ ਤੇ ਦੂਜਾ ਵਿਸ਼ੇਸ਼ਯ ਤੇ ਪ੍ਰਧਾਨ 


ਰਾਜ ਪੁਰਸ਼= ਰਾਜਪੁਰਸ਼ 


੭ 


ਕਾਲਾ% ਸੱਪ= ਕਾਲਾਸੱਪ 
“ਕਾਲਾ” ਸ਼ਬਦ “ਸੱਪ” ਦੀ ਵਿਸ਼ੇਸ਼ਤਾ ਨੂੰ ਪੇਸ਼ ਕਰਦਾ ਹੈ। ਤੱਤਪੁਰਸ਼ ਸਮਾਸ ਦੇ ਦੋ ਅਰਥ ਹਨ-“ ਤੱਸਿਆ 
ਵਿਚ ਸਮਾਨ ਵਿਭਕਤੀ ਰੂਪ ਹਨ। ਇਨ੍ਹਾਂ ਅਰਥਾਂ ਅਨੁਸਾਰ ਤੱਤਪੁਰਸ਼ ਦੇ ਦੋ ਭੇਦ ਹਨ-1.ਵਯਾਧਿਕਰਣ, 2. 
ਸਮਾਨਾਧਿਕਰਣ। ਉਪਰੋਕਤ ਪੇਸ਼ ਕੀਤੀਆਂ ਉਦਾਹਰਨਾਂ ਵਿਚੋਂ “ਰਾਜਪੁਰਸ਼” ਵਯਾਧਿਕਰਣ ਦੀ ਉਦਾਹਰਨ 
ਹੈ ਅਤੇ “ਕਾਲਾ ਸੱਪ” ਸਮਾਨਾਧਿਕਰਣ ਸਮਾਸ ਦੀ ਮਿਸਾਲ ਹੈ। ਇਸ ਸਮਾਸ ਵਿਚ ਸੰਬੰਧੀ ਅਤੇ 
ਸੰਬੰਧਮਾਨ ਵਿਚੋਂ ਸੰਬੰਧੀ ਦਾ ਲੋਪ ਹੋ ਜਾਂਦਾ ਹੈ। ਜਿਵੇਂ: 


ਹਰਿ ਦਾ ਭਗਤ= ਹਰਿਭਗਤ, ਖੱਤਰੀ ਦੀ ਧੀ= ਖ਼ਤਰੇਟੀ 


98 


“ਵਿਚ? ਸੰਬੰਧਕਾਂ ਦਾ ਲੋਪ ਹੋ ਜਾਂਦਾ ਹੈ: 
ਨੂੰ- ਗ੍ੰਥਕਾਰ, ਚਿੜੀ-ਮਾਰ, ਹੱਥ-ਬੰਨ, ਜਗਤਾਰ 
ਨਾਲ- ਰਸ-ਭਿੰਨੀ, ਮਾਣ-ਮੱਤੀ, ਭਾਗ-ਭਰੀ 
ਤੋਂ- ਦੇਸ਼ਨਿਕਾਲਾ, ਜਨਮ-ਭੋਗੀ, ਕੰਮ-ਚੋਰ 
ਦਾ- ਰਾਜਪੂਤ, ਮੂੰਗਫਲੀ, ਰਾਜ“ਦਰਬਾਰ, ਕਿਰਪਾ“ਸਾਗਰ 
ਵਿਚ- ਬਨਵਾਸ, ਰਣਵੀਰ, ਸੁਰਗ-ਵਾਸ 
ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਇਸ ਸਮਾਸ ਵਿਚ ਪਹਿਲਾ ਸ਼ਬਦ ਨਾਂਵ ਸ਼੍ਰੇਣੀ ਦਾ ਹੁੰਦਾ ਹੈ। 
ਉਕਤ ਅਨੁਸਾਰ ਜਿੰਨੇ ਕਿਸਮ ਦੇ ਸੰਬੰਧਕਾਂ ਦਾ ਲੋਪ ਹੋਇਆ ਹੈ,ਉਨੇ ਪ੍ਰਕਾਰ ਦਾ ਹੀ ਸਮਾਸ ਹੁੰਦਾ ਹੈ। 
ਸਮਾਨਧਿਕਰਣ (ਕਰਮਧਾਰਯ ਸਮਾਸ) 
ਇਹ ਤੱਤਪੁਰਸ਼ ਸਮਾਸ ਦਾ ਹੀ ਇੱਕ ਭੇਦ ਹੈ। ਸੂਤਰ ਨੰ. (2-1-42) ਅਨੁਸਾਰ ਇਸ ਨੂੰ 
ਕਰਮਧਾਰਯ ਜਾਂ ਸਮਾਨਾਧਿਕਰਣ ਤੱਤ ਪੁਰਸ਼ ਸਮਾਸ ਆਖਿਆ ਗਿਆ ਹੈ।ਇਸ ਸੰਦਰਭ ਵਿਚ ਬ੍ਰਹਮਾਨੰਦ 
ਤ੍ਰਿਪਾਠੀ (2006:300) ਨੇ ਲਿਖਿਆ ਹੈ ਕਿ “ ਜਿਥੇ ਦੋਵਾਂ ਪਦਾਂ ਵਿਚ ਸਮਾਨ ਵਿਭਕਤੀ ਦੀ ਵਰਤੋਂ ਹੋਵੇ, 
ਉਸ ਨੂੰ ਸਮਾਨ ਅਧਿਕਰਣ ਕਿਹਾ ਜਾਂਦਾ ਹੈ,ਜਿਥੇ ਵਿਭਕਤੀਆਂ ਹੀ ਸ਼ਬਦਾਂ ਦੀ ਆਧਾਰਸ਼ਿਲਾ ਹਨ”। 
ਕਰਮਧਾਰਯ ਸਮਾਸ ਦੇ ਸੰਬੰਧ ਵਿਚ ਪਹਿਲਾ ਸ਼ਬਦ ਵਿਸ਼ੇਸ਼ਣ ਅਤੇ ਦੂਜਾ ਨਾਂਵ ਹੁੰਦਾ ਹੈ, ਜਾਂ ਦੋਵੇਂ ਨਾਂਵ ਜਾ 
ਫਿਰ ਦੋਵੇਂ ਵਿਸ਼ੇਸ਼ਣ ਜੁੜ ਕੇ ਤੀਜਾ ਸਮਾਸੀ ਸ਼ਬਦ ਘੜਦੇ ਹਨ: 
ਅੰਤਰ ਆਤਮਾ= ਅੰਤਰਾਤਮਾ 
ਪਰਮ ਆਤਮਾ= ਪ੍ਰਮਾਤਮਾ 
ਨੀਲਾ ਕਮਲ= ਨੀਲਕਮਲ 
ਮਹਾਂ“ਸਾਗਰ= ਮਹਾਂਸਾਗਰ 
ਉ. _ਉਪਮਾਵਾਚਕ ਕਰਮਧਾਰਯ 
ਉਪਮਾਨ ਪੂਰਵਪਦ ਕਰਮਧਾਰਯ ਸਮਾਸ: ਇਸ ਸਮਾਸ ਵਿਚ ਪ੍ਰਥਮ ਪਦ ਉਪਮਾਨ ਹੁੰਦਾ ਹੈ: 


1. ਉਪਮਾਨ ਉਪਮੇਯ 

ਕੰਵਲ ੭ ਨੈਨ = _ਕੰਵਲਨੈਨ 

ਉਪਮਾਨ ਉੱਤਰਪਦ ਕਰਮਧਾਰਯ: ਇਸ ਸਮਾਸ ਵਿਚ ਦੂਜਾ ਸ਼ਬਦ ਉਪਮਾਨ ਹੈ: 
2. ਉਪਮੇਯ ਉਪਮਾਨ 

ਚਰਨ ੭ ਕੰਵਲ = _ਚਰਨਕੰਵਲ 


ਅ. ਵਿਸ਼ੇਸ਼ਤਾ ਵਾਚਕ ਕਰਮਧਾਰਯ 
ਦੂਸਰਾ ਜਾਂ ਉੱਤਰਪਦ ਵਿਸ਼ੇਸ਼। ਜਿਵੇਂ: 


99 


ਲਾਲ 4 ਕਮਲ = _ਲਾਲਕਮਲ 
ਹਰੀ 4 ਮਿਰਚ = _ਹਰੀਮਿਰਚ 
ਪਹਿਲਾ ਸ਼ਬਦ ਵਿਸ਼ੇਸ਼ਯ ਹੁੰਦਾ ਹੈ: 
4. ਵਿਸ਼ੇਸ਼ਯ ਵਿਸ਼ੇਸ਼ਣ 
ਮੂੰਹ ੭ ਕਾਲਾ = ਮੂੰਹਕਾਲਾ 
ਸੁੱਖ ੭ ਦਿਆਲ = ਸੁਖਦਿਆਲ 
ਵਿਸ਼ੇਸ਼ਣੀ ਪਦ ਕਰਮਧਾਰਯ: ਸਮਾਸ ਦੀ ਇਸ ਕਿਸਮ ਵਿਚ ਪੂਰਵ ਪਦ ਅਤੇ ਉੱਤਰ ਪਦ ਦੋਵੇਂ 
ਹੀ ਵਿਸ਼ੇਸ਼ਣ ਹੁੰਦੇ ਹਨ: 
5. ਵਿਸ਼ੇਸ਼ਯ ਵਿਸ਼ੇਸ਼ਣ 
ਚੰਗਾ 4 ਮੰਦਾ = ਚੰਗਾਮੰਦਾ 
ਲਾਲ ੨ ਸੁਰਖ਼ = ਲਾਲ ਸੁਰਖ਼ 
ਇਸ ਤੋਂ ਬਿਨਾ ਪੰਜਾਬੀ ਵਿਚ ਮੋਟਾ-ਤਾਜ਼ਾ, ਉੱਚਾ-ਨੀਵਾਂ, ਕਾਲਾ-ਸ਼ਾਹ ਅਤੇ ਚਿੱਟਾ- ਸਫ਼ੈਦ ਆਦਿ ਸ਼ਬਦ 
ਵੀ ਇਸ ਸ਼੍ਰੇਣੀ ਵਿਚ ਆਉਂਦੇ ਹਨ। 


ਏ. ਅੱਵੈ ਪੂਰਬਪਦ ਕਰਮਧਾਰਯ ਸਮਾਸ 
ਮਿਲਦਾ ਹੈ,ਪੰਜਾਬੀ ਵਿਆਕਰਨਕਾਰ ਇਸ ਨੂੰ ਸਮਾਸ ਨਹੀਂ ਮੰਨਦੇ, ਕਿਉਂਕਿ ਇਨ੍ਹਾਂ ਵਿਚ ਅਗੇਤਰ /ਦੁਰ/, 
/ਨਿਰ/ ਅਤੇ #/ਕ/ ਅਜਿਹੇ ਹਨ ਜੋ ਸੁਤੰਤਰ ਤੌਰ ਤੇ ਨਹੀ' ਵਿਚਰ ਸਕਦੇ,ਪਰ ਪਾਣਿਨੀ ਨੇ ਇਨ੍ਹਾਂ ਨੂੰ ਸਮਾਸ 
ਦੀ ਸ਼੍ਰੇਣੀ ਵਿਚ ਹੀ ਗਿਣਿਆ ਹੈ। 
ਸ. ਦਿਗੁ ਸਮਾਸ 

ਸੂਤਰ ਨੰ. (2-1-52 ਅਤੇ 2-4-1) ਅਨੁਸਾਰ ਜਿਸ ਸਮਾਸ ਵਿਚ ਪ੍ਰਥਮ ਸ਼ਬਦ ਗਿਣਤੀ ਵਾਚਕ 
ਅਤੇ ਇਹ ਵੀ ਕਰਮਧਾਰਯ ਸਮਾਸ ਦਾ ਹੀ ਇੱਕ ਭੇਦ ਹੈ। ਬ੍ਰਹਮਾ ਨੰਦ ਤ੍ਰਿਪਾਠੀ (ਉਹੀ:301) ਅਨੁਸਾਰ 
“ਇਹ ਕਰਮਧਾਰਯ ਸਮਾਸ ਦਾ ਐਸਾ ਭੇਦ ਹੈ, ਜਿਸ ਵਿਚ ਕਦੇ ਤਧਿੱਤ ਪਿਛੇਤਰ ਵੀ ਜੋੜਿਆ ਜਾਂਦਾ ਹੈ 
ਅਤੇ ਕਈ ਵਾਰ ਦੂਜੇ ਸ਼ਬਦ ਨਾਲ ਵੀ ਸਮਾਸ ਬਣਾਇਆ ਜਾਂਦਾ ਹੈ”।ਪੰਜਾਬੀ ਵਿਚ ਇਸ ਦੀਆਂ 
ਮਿਸਾਲਾਂ, ਪੰਜਸੇਰੀ, ਚੌਮੁਖੀ, ਸਤਨਾਜਾ ਤੇ ਚੌਮਾਸਾ ਹਨ। 

ਪਾਣਿਨੀ ਦੇ ਵਿਆਖਿਆਕਾਰਾਂ ਨੇ ਉਪਰੋਕਤ ਸਾਰੀਆਂ ਸਮਾਸ ਦੀਆਂ ਕਿਸਮਾਂ ਨੂੰ 'ਤੱਤਪੁਰਸ਼” 
ਸਮਾਸ ਦਾ ਹੀ ਇੱਕ ਭੇਦ ਮੰਨਿਆ ਹੈ। ਪਰ ਪੰਜਾਬੀ ਵਿਆਕਰਨਕਾਰ ਇਨ੍ਹਾਂ ਨੂੰ ਵੱਖ-ਵੱਖ ਸਵੀਕਾਰ 


100 


ਕਰਦੇ ਹਨ। ਅਸੀਂ ਇਨ੍ਹਾਂ ਦੋਵਾਂ ਦੇ ਅਧਿਐਨ ਕਰਨ ਸਮੇਂ ਪਾਣਿਨੀ ਦਾ ਹਵਾਲਾ ਜ਼ਰੂਰ ਪੇਸ਼ ਕੀਤਾ ਹੈ। 
ਪਰ ਇਨ੍ਹਾਂ ਦੋਵਾਂ ਸਮਾਸਾਂ ਦੀ ਪੇਸ਼ਕਾਰੀ ਵੱਖ-ਵੱਖ ਤੌਰ ਤੇ ਪੰਜਾਬੀ ਚਿੰਤਕਾਂ ਦੇ ਦ੍ਰਿਸ਼ਟੀਕੋਣ ਤੋਂ ਕਰਨ ਦਾ 
ਯਤਨ ਕੀਤਾ ਹੈ। 
2 ਦਵੰਦ ਸਮਾਸ 
ਸੂਤਰ ਨੰ. (2-2-21) ਅਨੁਸਾਰ ਦਵੰਦ ਸਮਾਸ ਵਿਚ ਦੋ ਨਾਂਵ ਸ਼ਬਦਾਂ ਨੂੰ ਮਿਲਾ ਕੇ ਨਵਾਂ ਨਾਂਵ 
ਸ਼ਬਦ ਸਿਰਜਿਆ ਜਾਂਦਾ ਹੈ। ਇਨ੍ਹਾਂ ਨਾਂਵ ਸ਼ਬਦਾਂ ਵਿਚੋਂ ਕੋਈ ਵੀ ਇੱਕ ਦੂਜੇ ਦੇ ਅਧੀਨ ਨਹੀਂ' ਹੁੰਦਾ। ਇਸ 
ਦੀਆਂ ਤਿੰਨ ਕਿਸਮਾਂ-ਉ. ਇਤਰੇਤਰ ਦੁਵੰਦ, ਅ. ਸਮਾਹਾਰ ਦੁਵੰਦ, ਏ. ਏਕਾਸ਼ੇਸ਼ ਦੁਵੰਦ ਹਨ। ਇਨ੍ਹਾਂ ਵਿਚੋਂ 
ਪੰਜਾਬੀ ਵਿਚ “ਇਤਰੇਤਰ” ਅਤੇ “ਸਮਾਹਾਰ” ਮਿਲਦੇ ਹਨ। ਇਤਰੇਤਰ ਬਹੁਵਚਨੀ ਹੁੰਦਾ ਹੈ ਅਤੇ ਸਮਾਹਾਰ 
ਇਕਵਚਨੀ ਰੂਪ ਵਾਲਾ ਹੁੰਦਾ ਹੈ।ਪੰਜਾਬੀ ਵਿਚ ਇਨ੍ਹਾਂ ਨੂੰ ਨਿਮਨਲਿਖਤ ਅਨੁਸਾਰ ਦੇਖਿਆ ਜਾ ਸਕਦਾ ਹੈ: 
(ਉ) ਇਤਰੇਤਰ ਦੁਵੰਦ: ਇਸ ਸਮਾਸ ਵਿਚ ਪੰਜਾਬੀ ਦੇ ਸਾਰੇ ਨਾਂਵ ਸ਼ਬਦ ਇੱਕਵਚਨੀ ਰੂਪ ਵਿਚ ਹੀ 
ਵਿਚਰਦੇ ਹਨ।ਜੇਕਰ ਦੋਵੇਂ ਸ਼ਬਦ ਮਿਲਕੇ ਇੱਕ ਵਸਤੂ ਦਾ ਬੋਧ ਕਰਾਉਂਦੇ ਹਨ ਤਾਂ ਉਸਦਾ ਰੂਪ ਵੀ 
ਇੱਕਵਚਨੀ ਹੀ ਰਹਿੰਦਾ ਹੈ, ਜਿਵੇਂ: 
“ਖ਼ੁਸ਼ੀ-ਗ਼ਮੀਂ” ਸਾਰਿਆ ਤੇ ਆਉਂਦੀ ਹੈ। 
ਬੱਚੇ “ਗੁੱਲੀ-ਡੰਡਾ” ਖੇਡਦੇ ਹਨ। 
ਇਥੇ “ਰੋਟੀ-ਸਬਜ਼ੀ” ਸਾਰਿਆ ਨੂੰ ਮਿਲਦੀ ਹੈ। 
ਇਸਤੋ' ਇਲਾਵਾ ਪੰਜਾਬੀ ਵਿਚ; ਮਾਂ-ਪਿਓ, ਧੀ- ਪੁੱਤ, ਨੈਣ-ਪ੍ਰਾਣ, ਦਾਲ-ਰੋਟੀ, ਦੁੱਧ-ਦਹੀ', 
ਭੈਣ-ਭਰਾ ਆਦਿ ਇਸ ਸਮਾਸ ਦੀਆਂ ਉਦਾਹਰਨਾਂ ਹਨ। 
(ਅ) ਸਮਾਹਾਰ ਦੁਵੰਦ: ਸੂਤਰ ਨੰ.(2-4-3) ਅਨੁਸਾਰ ਇਸ ਸਮਾਸ ਵਿਚ ਦੋਵੇਂ ਸ਼ਬਦਾਂ ਦੇ ਅਰਥਾਂ ਤੋਂ 
ਬਿਨਾ ਉਸੇ ਹੀ ਪ੍ਰਕਾਰ ਦਾ ਹੋਰ ਵੀ ਅਰਥ ਪੇਸ਼ ਹੁੰਦਾ ਹੈ। ਜਿਵੇਂ: “ਦਾਲ-ਰੋਟੀ” ਕੇਵਲ ਭੋਜਨ ਦੇ ਅਰਥਾਂ 
ਦੀ ਸੂਚਕ ਨਹੀਂ ਇਸ ਦੇ ਦੂਜੇ ਅਰਥ ਰੁਪੱਈਆ,ਪੈਸਾ ਅਤੇ ਜੀਵਨ ਨਿਰਬਾਹ ਦੀਆਂ ਹੋਰ ਵਸਤਾਂ ਵੀ 
ਹਨ।ਪੰਜਾਬੀ ਵਿਚ ਸਮਾਹਾਰ ਦਵੰਦ ਬਹੁਤ ਜ਼ਿਆਦਾ ਮਿਲਦਾ ਹੈ: 
ਇੱਕ ਅਰਥ ਦੇ ਸੰਬੰਧ ਵਿਚ: ਕੱਪੜਾ-ਲੀੜਾ, ਲੁੱਟ-ਮਾਰ, ਕੀਤੀ-ਕਤਰੀ, ਚਾਲ-ਚੱਲਣ, ਰੋਜ਼ੀ- 
ਰੋਟੀ, ਕੰਮ-ਕਾਰ, ਭਜਨ-ਪਾਠ, ਦਾਨ-ਪੁੰਨ ਆਦਿ। 
ਮਿਲਦੇ ਜੁਲਦੇ ਅਰਥਾਂ ਦੇ ਸੰਬੰਧ ਵਿਚ: ਅੰਨ-ਜਲ, ਦਾਤਣ-ਕੁਰਲਾ, ਦਾਰੂ-ਸਿੱਕਾ, ਨੰਗ-ਮਲੰਗ, 
ਸੁੱਖ-ਸ਼ਾਂਤੀ ਅਤੇ ਨਾਮ-ਨਿਸ਼ਾਨ ਆਦਿ। 
ਵਿਰੋਧੀ ਅਰਥਾਂ ਦੇ ਸੰਬੰਧ ਵਿਚ: ਵੱਡਾ-ਛੋਟਾ, ਚੰਗਾ-ਮੰਦਾ, ਉੱਨੀ-ਇੱਕੀ, ਖੁਸੀ-ਗ਼ਮੀਂ, ਅੰਦਰ- 
ਬਾਹਰ, ਅੱਗਾ-ਪਿੱਛਾ, ਉੱਚਾ- ਨੀਵਾਂ ਆਦਿ। 


ਇੱਕ ਸ਼ਬਦ ਅਰਥ ਰੱਖਦਾ ਹੈ ਅਤੇ ਦੂਸਰਾ ਅਰਥਹੀਣ ਹੁੰਦਾ ਹੈ, ਜਿਵੇਂ; ਭੁੱਖਾਂ-ਭਾਣਾ, ਨਵਾਂ- ਨਕੋਰ, 


101 


ਭਾਂਡਾ- ਟੀਡਾ, ਮੈਲ- ਕੁਚੈਲ, ਧੱਕੇ-ਧੋੜੇ ਆਦਿ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ।“ਅਸ਼ਟਾਧਿਆਈ” ਦੇ 
ਅੱਠਾਂ ਸੂਤਰਾਂ ਵਿਚ ਇਸ ਸਮਾਸ ਦੇ ਵਿਧਾਨ ਨੂੰ ਪੇਸ਼ ਕੀਤਾ ਗਿਆ ਹੈ। 
3 ਬਹੁਵੀਹਿ ਸਮਾਸ 

ਸੂਤਰ ਨੰ. (2-3-23 ਅਤੇ 24) ਅਨੁਸਾਰ ਜਦੋਂ ਦੋ ਜਾਂ ਇਸਤੋ' ਜ਼ਿਆਦਾ ਸ਼ਬਦ ਕਿਸੇ ਦੂਸਰੇ 
ਸ਼ਬਦ ਦੇ ਵਿਸ਼ੇਸ਼ਣ ਬਣਦੇ ਹਨ ਤਾਂ ਉਸ ਨੂੰ “ਬਹੁਵੀਹਿ ਸਮਾਸ” ਕਹਿੰਦੇ ਹਨ।ਇਸ ਸਮਾਸ ਵਿਚ ਕੋਈ ਵੀ 
ਸ਼ਬਦ ਪ੍ਰਧਾਨਤਾ ਨਹੀਂ ਰੱਖਦਾ। ਇਸ ਸਮਾਸ ਵਿਚ ਸ਼ਬਦ ਕਿਸੇ ਹੋਰ ਅਰਥ ਦਾ ਵਰਨਣ ਪੇਸ਼ ਕਰਦੇ ਹਨ। 


ਸ਼ਬਦ ਰੂਪ ਦਾ ਵਿਸ਼ੇਸ਼ਣ ਬਣਦਾ ਹੈ: 


ਸ਼ੂਲਪਾਣੀ- ਸ਼ਿਵਜੀ (ਜਿਸਨੇ ਤ੍ਰਿਸ਼ੂਲ ਰੱਖੀ ਹੈ) 
ਪੀਤਾਂਬਰ- ਸ੍ਰੀ ਕ੍ਰਿਸ਼ਨ (ਜਿਸਨੇ ਪੀਲੇ ਵਸਤਰ ਪਹਿਨੇ ਹਨ। ) 
ਅਨੰਤ- ਪ੍ਰਭੂ ( ਜਿਸਦਾ ਕੋਈ ਅੰਤ ਨਹੀਂ। ) 
ਇਸ ਸਮਾਸ ਦੇ ਸੰਦਰਭ ਵਿਚ ਸੰਬੰਧਵਾਚੀ ਪੜਨਾਂਵ ਨਾਲ ਜਿਸ ਸੰਬੰਧਕ ਦਾ ਲੋਪ ਹੁੰਦਾ ਹੈ, 


ਪੜਨਾਂਵ ਦੇ ਨਾਲ ਹੀ “ਦਾ” ਸੰਬੰਧਕ ਦਾ ਲੋਪ ਹੋਇਆ ਹੈ। 


4 ਅੰਵੈਈਭਾਵ ਸਮਾਸ 

ਸੂਤਰ ਨੰ. (2-1-6) ਅਨੁਸਾਰ ਆੱਵੈਈਭਾਵ ਸਮਾਸ ਵਿਚ ਵਿਭਕਤੀ, ਨੇੜਤਾ, ਸਮ੍ਰਿਧੀ ਦਾ ਨਾਸ਼, 
ਹੈ,ਉਸ ਨੂੰ “ਆੱਵੈਈਭਾਵ” ਸਮਾਸ ਕਹਿੰਦੇ ਹਨ। 

ਦੂਨੀ ਚੰਦਰ (ਉਹੀ:190) ਨੇ ਇਸ ਸੰਦਰਭ ਵਿਚ ਲਿਖਿਆ ਹੈ ਕਿ ਜਿਹੜੇ ਸਮਾਸੀ ਸ਼ਬਦ 
ਜਾਂਦਾ ਹੈ। ਬਿਹਾਰੀ ਲਾਲ ਪੁਰੀ (ਉਹੀ:68) ਨੇ ਦੋ ਅੱਵੈ ਸ਼ਬਦਾਂ ਦੇ ਜੋੜ ਨੂੰ ਹੀ ਅੱਵੈਈਭਾਵ ਸਮਾਸ 
ਦੱਸਿਆ ਹੈ। ਅਸਲ ਵਿਚ ਇਸ ਸਮਾਸ ਵਿਚ ਦੋਵੇਂ ਸ਼ਬਦ ਅੱਵੈ ਹੀ ਹੁੰਦੇ ਹਨ। ਪਰ ਇਹ ਸਮੁੱਚਾ ਸਮਾਸ 
ਕਿਰਿਆ ਵਿਸ਼ੇਸ਼ਣ ਹੁੰਦਾ ਹੈ ਤੇ ਇਸ ਵਿਚ ਪ੍ਰਥਮ ਸ਼ਬਦ ਦੀ ਪ੍ਰਧਾਨਤਾ ਹੁੰਦੀ ਹੈ। ਸੂਤਰ ਨੰ. (2-4-18) 


ਅਨੁਸਾਰ ਇਸ ਦਾ ਰੂਪ ਨਿਪੁੰਸਕ ਲਿੰਗ ਵਰਗਾ ਹੁੰਦਾ ਹੈ। 
ਪ੍ਰਥਮ ਸ਼ਬਦ ਅੱਵੈ ਹੀ ਹੋਵੇ। ਬਹੁਤੀ ਵਾਰੀ ਸ਼ਬਦਾਂ ਦਾ ਦੁਹਰਾਓ ਕਰਨ ਉਪਰ ਅਤੇ ਉਸ ਵਿਚਕਾਰ 
ਮਾਤਰਾ ਲਗਾਕੇ ਵੀ ਅੰਵੈਏਭਾਵੀ ਸਮਾਸ ਬਣਾਏ ਜਾਂਦੇ ਹਨ: 


102 


ਚਲਾ- ਚਲ 
ਰਾਤੋ- ਰਾਤ 
ਅੰਦਰੋ- ਅੰਦਰੀ 
ਪੰਜਾਬੀ ਵਿਚ ਕਈ ਵਾਰ ਇੱਕ ਅੱਵੈ ਨੂੰ ਦੁਹਰਾਅ ਕੇ ਹੀ ਉਸ ਵਿਚਕਾਰ ਮਾਤਰਾ ਲਗਾਕੇ ਸਮਾਸ 
ਘੜ ਲਿਆ ਜਾਂਦਾ ਹੈ: 
ਪਹਿਲਾਂ- ਪਹਿਲ 
ਧੜਾ- ਧੜ 


5 ਕੇਵਲ ਸਮਾਸ 
ਸੂਤਰ ਨੰ. (2-4-40) ਅਨੁਸਾਰ ਇਸ ਸਮਾਸ ਵਿਚ ਸੁਬੰਤ ਪਦਾਂ ਦਾ ਆਪੇ ਵਿਚ ਮੇਲ ਹੁੰਦਾ ਹੈ 

ਅਤੇ ਇਥੇ ਵੱਖ-ਵੱਖ ਪਦਾਰਥਾਂ ਦੀ ਇੱਕ ਸਾਥ ਸ਼ਮੂਲੀਅਤ ਹੁੰਦੀ ਹੈ: 

ਰਾਜ” ਪੁਰਸ਼= ਰਾਜਪੁਰਸ਼ 

ਦੀ 
4.1.2 ਧਾਤੂ (ਤਿਭੰਤ੍‌ ਰੂਪ) 
ਕੀਤੀ ਗਈ ਹੈ।ਪੰਜਾਬੀ ਵਿਚ ਕੁਝ ਕਿਰਿਆ ਰੂਪ ਹਨ;ਪੜ੍ਹਨਾ, ਲਿਖਣਾ, ਖਾਣਾ, ਹੱਸਣਾ ਆਦਿ। ਸੰਸਕ੍ਰਿਤ 
ਵਿਚ ਇਨ੍ਹਾਂ ਦਾ ਮੂਲ ਰੂਪ; ਪਠ, ਲਿਖ, ਖਾਦ, ਹਸ ਆਦਿ ਹੈ।ਪਾਣਿਨੀ ਨੇ ਇਨ੍ਹਾਂ ਨੂੰ “ਤਿਭੰਤ੍” ਰੂਪ ਵਿਚ 
ਵਿਚਾਰਿਆ ਹੈ।ਕਾਲ ਅਤੇ ਵਿਸ਼ੇ ਦੇ ਭੇਦ ਅਨੁਸਾਰ ਸਾਰੇ ਧਾਤੂ ਦਸ “ਲਕਾਰਾਂ” ਅਨੁਸਾਰ ਪਰਿਵਰਤਿਤ 
ਹੁੰਦੇ ਹਨ। ਇਨ੍ਹਾਂ ਦੇ ਤਿੰਨ ਮੌਲਿਕ ਭੇਦ- “ਆਤਮਨੇਪਦੀ”, “ਪਰਸਮੈਪਦੀ” ਅਤੇ “ਉਭੈਪਦੀ” ਬਿਆਨ ਕੀਤੇ 
ਗਏ ਹਨ। ਕਰਮ ਦੇ ਪੱਧਰ ਤੇ ਇਨ੍ਹਾਂ ਧਾਤੂਆਂ ਨੂੰ “ਅਕਰਮਕ', “ਸਕਰਮਕ” ਅਤੇ “ ਦੁ-ਕਰਮਕ” ਦੀ 
ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਹ ਸਗਲੇ ਧਾਤੂ ਰੂਪ ਦਸ ਗਣਾਂ; 1.ਭੂਆਦਿ ਗਣ, 2. ਅਦਾਦਿ ਗਣ, 3. 
ਜੁਹੋਦਯਾਦਿ ਗਣ, 4. ਦਿਵਾਦਿ ਗਣ, 5. ਸਵਾਦਿ ਗਣ, 6. ਤੁਦਾਦਿ ਗਣ, 7. ਰੂਧਾਦਿ ਗਣ, 8. ਤਨਾਦਿ 
ਗਣ, 9. ਕ੍ਰਿਚਾਦਿ ਗਣ ਅਤੇ 10.ਚੁਰਾਦਿ ਗਣ ਵਿਚ ਵਿਭਾਜਿਤ ਕੀਤੇ ਗਏ ਹਨ। 
ਧਾਤੂਆਂ ਦੀ ਸੰਖਿਆ 1035 ਦੇ ਕਰੀਬ ਹੈ। ਦਸਾਂ ਗਣਾਂ ਵਿਚ ਕੁੱਲ ਧਾਤੂਆਂ ਦੀ ਗਿਣਤੀ 1870 ਹੈ। 
ਸੰਸਕ੍ਰਿਤ ਵਿਚ ਦਸ ਗਣ, ਤਿੰਨ ਵਚਨ, ਤਿੰਨੇ ਧਾਤੂ ਭੇਦ, ਕਿਰਿਆ ਦੇ ਦਸ ਲਕਾਰ(ਲਟ, ਲਿਟ, ਲੁਟ, 
ਸੀ।ਮੱਧਕਾਲ ਸਮੇਂ ਭਾਰਤੀ ਆਰਿਆਈ ਭਾਸ਼ਾਵਾਂ ਵਿਚ ਇਹ ਰੂਪ ਬਹੁਲਤਾ, ਬਹੁਤੇ ਰੂਪਾਂ ਦੇ ਪਰਸਪਰ 
ਸਮਾਨ ਹੋਣ ਕਰਕੇ ਘਟਦੀ ਨਜ਼ਰ ਆਉਂਦੀ ਹੈ।ਪਾਲੀ ਭਾਸ਼ਾ ਵਿਚ ਦਸਾਂ ਗਣਾਂ ਵਿਚੋਂ ਪੰਜਾਂ ਦੇ ਰੂਪ ਆਪਸ 


ਵਿਚ ਮਿਲਣੇ ਸ਼ੁਰੂ ਹੋ ਗਏ ਹਨ। ਦੂਸਰੇ ਗਣਾਂ ਉਤੇ “ਭੁਆਦਿ ਗਣ, ਦਾ ਪ੍ਰਭਾਵ ਪੈਣ ਕਰਕੇ, ਉਨ੍ਹਾਂ ਦੇ ਰੂਪ 


103 


ਇਸ ਦੇ ਅਤਿ ਨਜ਼ਦੀਕ ਹੋ ਗਏ।ਪਾਲੀ ਭਾਸ਼ਾ ਵਿਚ ਸੰਸਕ੍ਰਿਤ ਦਾ ਦੋ ਵਚਨੀ ਰੂਪ ਵੀ ਲੁਪਤ ਹੋ ਗਿਆ ਤੇ 
ਹੈ।ਇਸ ਵਿਚ ਆਤਮਨੇਪਦੀ ਰੂਪਾਂ ਦੀ ਵਰਤੋਂ ਵੀ ਘਟ ਗਈ ਅਤੇ 'ਪ੍ਰਾਕ੍ਰਿਤ` ਤੱਕ ਆਉਂਦਿਆਂ ਇਹ 
ਬਿਲਕੁਲ ਲੁਪਤ ਹੋ ਚੁੱਕੀ ਸੀ। ਦਸ ਲਕਾਰਾਂ ਵਿਚੋਂ ਪਾਲੀ ਵਿਚ ਸਿਰਫ਼ ਅੱਠ ਲਕਾਰ ਬਚੇ ਸਨ। 

ਪ੍ਰਾਕ੍ਰਿਤਾਂ` ਵਿਚ ਇਹ ਬਹੁ-ਰੂਪਤਾ ਦਾ ਨੁਕਸਾਨ ਵੱਡੇ ਪੱਧਰ ਤੇ ਹੋਇਆ। ਬਹੁਤ ਸਾਰੇ ਗਣ 
ਲੁਪਤ ਹੋਕੇ “ਭੁਆਦਿ ਗਣ” ਵਿਚ ਸਮਾਅ ਗਏ ਅਤੇ ਆਤਮਨੇਪਦੀ ਰੂਪ ਬਿਲਕੁਲ ਖਤਮ ਹੋ 
ਗਿਆ।ਲਕਾਰਾਂ ਦੀ ਗਿਣਤੀ ਘਟ ਕੇ ਛੇ ਰਹਿ ਗਈ ਅਤੇ ਕਿਰਦੰਤ ਰੂਪਾਂ ਦੀ ਵਰਤੋਂ ਦਾ ਬੋਲਬਾਲਾ 
ਪ੍ਰਾਕ੍ਰਿਤਾਂ ਵਿਚ ਜ਼ਿਆਦਾ ਮਿਲਦਾ ਹੈ।ਜੇਕਰ ਆਧੁਨਿਕ ਸੰਦਰਭ ਵਿਚ ਵੇਖਿਆ ਜਾਵੇ ਤਾਂ ਭਾਰਤੀ 
ਆਰੀਆਈ ਭਾਸ਼ਾਵਾਂ ਵਿਯੋਗਾਤਮਕ ਹੋ ਚੁੱਕੀਆਂ ਹਨ। ਲਹਿੰਦੀ ਵਿਚ ਪੰਜਾਬੀ ਦੇ ਮੁਕਾਬਲਤਨ ਥੋੜ੍ਹੀ 
ਸੰਯੋਗਾਤਮਕਤਾ ਵਾਲੀ ਬਿਰਤੀ ਜ਼ਿਆਦਾ ਮਿਲਦੀ ਹੈ। 

ਪਾਣਿਨੀ ਦਸ ਵਰਗਾਂ ਜਾਂ ਗਣਾਂ ਵਿਚ ਧਾਤੂਆਂ ਦੀ ਸੰਖਿਆ 1870 ਦੇ ਆਸ ਪਾਸ ਦੱਸੀ 
ਹੈ।ਵੈਦਿਕ ਅਤੇ ਲੌਕਿਕ ਵਿਚ ਇਨ੍ਹਾਂ ਧਾਤੂ ਰੂਪਾਂ ਦੀ ਗਿਣਤੀ ਸਮਾਨ ਨਹੀਂ ਹੈ। 500 ਧਾਤੂਆਂ ਦੀ ਐਸੀ 
ਗਿਣਤੀ ਹੈ ਜੋ “ਛੰਦਿਸ” ਅਤੇ ਲੌਕਿਕ ਦੋਵਾਂ ਵਿਚ ਪਾਈਆਂ ਜਾਂਦੀਆਂ ਹਨ।200 ਧਾਤੂ ਰੂਪ ਕੇਵਲ ਇਕੱਲੇ 
ਵੈਦਿਕ ਸਾਹਿਤ ਵਿਚ ਮਿਲਦੇ ਹਨ ਅਤੇ 100 ਦੇ ਕਰੀਬ ਲੌਕਿਕ ਵਿਚ ਮਿਲਦੇ ਹਨ। ਇਸ ਤੋਂ ਸਪੱਸ਼ਟ ਹੋ 
ਜਾਂਦਾ ਹੈ ਕਿ ਲੌਕਿਕ ਵਿਚ ਵੈਦਿਕ ਦੇ ਮੁਕਾਬਲੇ ਧਾਤੂਆਂ ਦੀ ਸੰਖਿਆ ਵਿਚ ਗਿਰਾਵਟ ਆਈ ਹੈ। 
ਵਿਦਿਆ ਭਾਸਕਰ ਅਰੁਣ (1996:222) ਅਨੁਸਾਰ, “ਪ੍ਰਾਕ੍ਿਤਾਂ ਵਿਚ ਕੁਲ ਕਿੰਨੀਆਂ ਧਾਤੂਆਂ ਹਨ, ਇਨ੍ਹਾਂ 
ਦੀ ਗਿਣਤੀ ਅਜੇ ਨਹੀਂ ਕੀਤੀ ਜਾ ਸਕੀ। ਪਰ ਪ੍ਰਾਕ੍ਰਿਤਾਂ ਦੀਆਂ ਕਈ ਧਾਤੂਆਂ ਵੀ ਸੰਸਕ੍ਰਿਤ ਵਿਚ 
ਪ੍ਰਚਿੱਲਤ ਹੋ ਗਈਆਂ ਹਨ, ਇਹ ਬਿਨਾ ਸ਼ੱਕ ਹੈ”। 

ਪੰਜਾਬੀ ਵਿਆਕਰਨਕਾਰਾਂ ਨੇ ਧਾਤੂਆਂ ਨੂੰ “ਮੂਲ ਧਾਤੂ” ਤੇ “ਯੋਗਿਕ ਧਾਤੂ” ਦੋ ਮੁੱਖ ਵਰਗਾਂ ਵਿਚ 
ਤਕਸੀਮ ਕੀਤਾ ਹੈ। ਮੂਲ ਧਾਤੂਆਂ ਦੀ ਸ਼੍ਰੇਣੀ ,ਉਨ੍ਹਾਂ ਧਾਤੂਆਂ ਦੀ ਹੈ ਜੋ ਸੰਸਕ੍ਰਿਤ ਤੋਂ ਪੰਜਾਬੀ ਵਿਚ 
ਆਈਆਂ ਹਨ। ਕਈ ਮੂਲ਼ ਧਾਤੂਆਂ ਸੰਸਕ੍ਰਿਤ ਦੇ ਤਦਭਵ ਰੂਪ ਵਿਚ ਵੀ ਮਿਲਦੀਆਂ ਹਨ: 

ਸੰਸਕ੍ਰਿਤ- ਪੰਜਾਬੀ 


ਭੈ ਤੈਂ ਤੋ $ 8 5 
ਨ ਹ੍ਹਿਦ. ਦ 


104 


ਪੰਜਾਬੀ ਵਿਚ ਮੂਲ ਧਾਤੂਆਂ ਐਸੀਆਂ ਵੀ ਹਨ ਜੋ ਸੰਸਕ੍ਰਿਤ ਤੋਂ ਪੰਜਾਬੀ ਵਿਚ ਨਹੀਂ ਆਈਆਂ ਜਾਂ 
ਜਿਨ੍ਹਾਂ ਦਾ ਸੰਬੰਧ ਸੰਸਕ੍ਰਿਤ ਧਾਤੂ ਰੂਪਾਂ ਨਾਲ ਨਹੀ ਜੋੜਿਆ ਜਾ ਸਕਦਾ। ਪੰਜਾਬੀ ਦੀਆਂ ਐਸੀਆਂ ਧਾਤੂਆਂ 
ਨੂੰ ਵਿਦਿਆ ਭਾਸਕਰ ਨੇ(ਉਹੀ) ਨੇ “ਦੇਸੀ” ਧਾਤੂਆਂ ਕਿਹਾ ਹੈ। 


ਦੂਜੀ ਕਿਸਮ ਦੀਆਂ ਧਾਤੂਆਂ “ਸਾਧਿਤ ਜਾਂ ਯੰਗਿਕ” ਧਾਤੂਆਂ ਹੁੰਦੀਆਂ ਹਨ। ਦੁਨੀ ਚੰਦਰ (ਉਹੀ 
:106) ਅਨੁਸਾਰ ਇਸ ਧਾਤੂ ਹੋਰ ਸ਼ਬਦਾਂ ਤੋਂ ਬਣੇ ਹੁੰਦੇ ਹਨ। ਇਸਦੀ ਪ੍ਰੋੜਤਾ ਕਰਦਿਆਂ ਹੋਇਆਂ ਵਿਦਿਆ 
ਭਾਸਕਰ (ਉਹੀ) ਨੇ ਲਿਖਿਆ ਹੈ, “ਇਹ ਧਾਤੂਆਂ ਸੰਸਕ੍ਰਿਤ ਧਾਤੂਆਂ ਤੋਂ ਨਹੀਂ ਉਪਜੀਆਂ,ਪਰ ਇਨ੍ਹਾਂ ਦਾ 
ਸੰਬੰਧ ਜ਼ਰੂਰ ਸੰਸਕ੍ਰਿਤ ਨਾਲ ਹੈ ਜਾਂ ਜੋ ਆਧੁਨਿਕ ਕਾਲ ਵਿਚ ਘੜੀਆਂ ਗਈਆਂ ਹਨ”। ਇਸ ਸਾਧਿਤ 


€੨੪ ੪੬ ੪ 


ਧਾਤੂ ਰੂਪਾਂ ਤੋਂ ਅੱਗੇ “ਨਾਂਵ ਧਾਤੂ” ਅਤੇ “ਪ੍ਰੇਰਨਾਰਥਕ” ਧਾਤੂ ਵਰਗ ਬਣਦੇ ਹਨ। 


- 


4.1.2.1 
ਸੂਤਰ ਨੰ. (3-1-8) ਅਨੁਸਾਰ ਨਾਂਵ ਰੂਪਾਂ ਤੋਂ ਬਣੇ ਕਿਰਿਆ ਰੂਪਾਂ ਨੂੰ “ਨਾਂਵ ਧਾਤੂ” ਆਖਿਆ ਜਾਂਦਾ 
ਹੈ।ਸੰਸਕ੍ਰਿਤ ਵਿਚ ਨਾਂਵ ਸ਼ਬਦਾਂ ਦੇ ਪਿਛੇ “ਆਯ” ਪਿਛੇਤਰ ਜੋੜ ਕੇ ਨਾਂਵ ਧਾਤੂਆਂ ਦੀ ਸਿਰਜਣਾ ਕੀਤੀ 
ਜਾਂਦੀ ਹੈ: ਲਾਲਾ- ਲਾਲਯਤੇ, ਮਿੱਤਰ- ਮਿੱਤਰਯਤੇ, ਜਲ-ਜਲਯਤੇ । ਜਿਥੇ ਸੰਕ੍ਰਿਤ ਵਿਚ “ਆਯ” ਪਿਛੇਤਰ 
ਸੀ,ਉਥੇ ਪ੍ਰਾਕ੍ਰਿਤ ਵਿਚ “ਆਅ” ਪਿਛੇਤਰ ਦੁਆਰਾ ਬਣਾਏ ਜਾਂਦੇ ਸਨ: 

ਸੰਸਕ੍ਰਿਤ- ਪਾਕ 

ਸੰਧਿਆਯਤੇ ਸੰਦਿਯਾਆਦਿ 

ਸ਼ੀਤਲਾਯਤੇ ਸੀਦਲਾਆਦਿ 

ਪੰਜਾਬੀ ਵਿਚ ਨਾਂਵ ਧਾਤੂ ਪ੍ਰਾਕ੍ਰਿਤ ਵਾਂਗ ਹੀ ਬਣਦੇ ਹਨ। ਪ੍ਰਥਮ ਵਿਧੀ ਅਨੁਸਾਰ /ਆ/ ਲਗਾਕੇ 

ਨਿਰਮਾਣ ਕੀਤਾ ਜਾਂਦਾ ਹੈ, ਜਿਵੇਂ? ਹੰਢ- ਹੰਢਾਅ, ਠੰਡ- ਠੰਡਾ, ਕੰਮ- ਕਮਾਅ, ਸੁੱਖ- ਸੁਖਾਅ, ਲੁਕ- 
ਲੁਕਾਅ ਆਦਿ। ਦੂਜੀ ਕਿਸਮ ਦੇ ਨਾਂਵ ਧਾਤੂ (ਜੋ ਨਾਂਵ ਨੂੰ ਬਿਨਾ ਬਦਲਿਆਂ ਬਣਦੇ ਹਨ) ਇਸ ਪ੍ਰਕਾਰ 
ਹਨ:ਦੁੱਖ-ਦੁੱਖ, ਭੋਗ-ਭੋਗ, ਪਿਆਰ-ਪਿਆਰ ਆਦਿ। ਗੁਰਬਾਣੀ ਵਿਚ ਨਾਂਵ ਧਾਤੂ ਦੀਆਂ ਮਿਸਾਲਾਂ ਆਮ 
ਵੇਖੀਆਂ ਜਾ ਸਕਦੀਆਂ ਹਨ: 


ਏਸ ਸਬਦ ਕਉ ਜੋ #ਰਥਾਵ਼ੈ ਤਿਸੁ ਗੁਰ ਤਿਲੁ ਨ ਤਮਾਈ। 
(ਸਿੱਧ ਗੋਸ਼ਟਿ, ਪੰ. 940) 
ਇਸੁ ਪਦ ਜੋ #ਰਥਾ/ਏਲੇ ਸੋ ਗੁਰੂ ਹਮਾਰਾ॥ 
(ਅਸ਼ਟ. ਪੰ. 229) 
ਸਾਹਿਬੁ ਅੰਕਟਫੈ ਸੇਵਕ ਭਜੈ॥ 


105 


(ਨਾਮਦੇਵ, ਪੰ. 1195) 
ਹਨ। ਅਸ਼ਟਾਧਿਆਈ ਵਿਚ ਨਾਂਵ ਧਾਤੂ ਦੇ ਵਿਧਾਨ, ਪਹਿਚਾਣ, ਪ੍ਰਾਕ੍ਰਿਤੀ ਅਤੇ ਵਰਤੋਂ ਸੰਬੰਧੀ ਵੇਰਵਾ ਸੂਤਰ 
ਨੰ. (3-1-8), (2-4-71), (7-4-33), (1-4-15), (6-4-50), (3-1-9), (3-1-10), (6- 
4-15), (3-1-14) ਅਤੇ (3-1-17) ਵਿਚ ਪੇਸ਼ ਕੀਤਾ ਗਿਆ ਹੈ। 
4.1.2.2 ਪ੍ਰੇਰਨਾਰਥਕ ਧਾਤੂ 
ਸੂਤਰ ਨੰ. (1-4-15, 2-4-71 ਅਤੇ 3-1-18) ਅਨੁਸਾਰ ਜਿਸ ਸਮੇਂ ਕਿਰਿਆ ਦਾ ਕਰਤਾ ਖੁਦ 


ਮਾਲਕ ਨੌਕਰ ਤੋ ਕੰਮ ਕਰਾਉਂਦਾ ਹੈ। 
ਪ੍ਰਨਾਰਥਕ ਧਾਤੂ ਦਾ ਨਿਰਮਾਣ ਕਰਨ ਵਾਸਤੇ ਮੂਲ ਧਾਤੂ ਨਾਲ /ਆ/ ਪਿਛੇਤਰ ਜੋੜਿਆ ਜਾਂਦਾ ਹੈ। 
ਇਸ ਪ੍ਰਕਾਰ ਧਾਤੂ ਦਾ ਦੁੱਤ ਇਕਹਿਰਾ ਹੋ ਜਾਂਦਾ ਹੈ। ਵਿਅੰਜਨ ਦੀ ਸ਼ਮੂਲੀਅਤ ਤੋ' ਪਹਿਲਾਂ “ਟਿੱਪੀ” ਗਿਰ 
ਜਾਂਦੀ ਹੈ। ਜੇਕਰ ਧਾਤੂ ਦਾ ਸਵਰ ਹ੍ਰਸਵ ਨਾ ਹੋਵੇ ਤਾਂ ਉਹ “ਹ੍ਰਸਵ” ਬਣ ਜਾਂਦਾ ਹੈ; ਦੁੱਖ- ਦੁਖਾ, ਕੁੱਟ- 
ਕੁਟਾ, ਲੱਟ-ਲਟਾ, ਪੀ- ਪਿਆ ਅਤੇ ਘੁੰਮ- ਘੁਮਾ ਆਦਿ ਸ਼ਬਦਾਂ ਨੂੰ ਇਸ ਸੰਦਰਭ ਵਿਚ ਵੇਖਿਆ ਜਾ 
ਸਕਦਾ ਹੈ। ਕਈਆਂ ਧਾਤੂ ਰੂਪਾਂ ਵਿਚ “ਟਿੱਪੀ” ਲੁਪਤ ਨਹੀਂ ਹੁੰਦੀ ਬਲਕਿ ਉਹ ਕਮਜ਼ੋਰ ਹੋ ਕੇ ਪਹਿਲੇ 
ਸਵਰ ਨੂੰ ਨਾਸਕੀ ਕਰ ਦਿੰਦੀ ਹੈ: 
ਰੰਗ- ਰੰਗਾ 
/ਆ/ ਦੀ ਉਤਪਤੀ ਦੇ ਸੰਦਰਭ ਵਿਚ ਦੁਨੀ ਚੰਦਰ (ਉਹੀ:364) ਦਾ ਵਿਚਾਰ ਹੈ ਕਿ ਇਸਦਾ 
ਅਤੇ ਗੁਰਬਾਣੀ ਤੇ ਅਜੋਕੀ ਪੰਜਾਬੀ ਵਿਚ /ਆ/ ਦਾ ਰੂਪ ਧਾਰਨ ਕਰ ਗਿਆ। ਸੰਸਕ੍ਰਿਤ ਵਿਚਲੇ ਕਈ 


ਪ੍ਰਰਨਾਰਥਕ ਧਾਤੂ ਪੰਜਾਬੀ ਵਿਚ ਪਹੁੰਚ ਕੇ ਮੂਲ ਧਾਤੂ ਦਾ ਰੂਪ ਅਖ਼ਤਿਆਰ ਕਰ ਗਏ ਹਨ: 
ਮਾਰਯਤਿ ਮਾਰ 
ਦਰਸ਼ਾਯਤਿ ਦੱਸ 


ਪੰਜਾਬੀ ਵਿਚ ਮੁਢਲੇ ਵਿਆਕਰਨਕਾਰਾਂ ਨੇ ਪੰਜਾਬੀ ਦੇ ਧਾਤੂਆਂ ਤੇ ਲਕਾਰਾਂ ਦਾ ਅਧਿਐਨ ਪਾਣਿਨੀ ਦੇ 
ਮਾਡਲ ਅਨੁਸਾਰ ਹੀ ਕਰਨ ਦਾ ਯਤਨ ਕੀਤਾ ਹੈ। 
4.1.2.3 ਕਿਰਦੰਤ 
ਪੰਜਾਬੀ ਵਿਚ ਕਿਰਦੰਤਾਂ ਦੀ ਗਿਣਤੀ ਚਾਰ ਹੈ; 1. ਵਰਤਮਾਨ ਕਾਲੀ ਕਿਰਦੰਤ, 2. ਭੂਤਕਾਲੀ 
ਕਿਰਦੰਤ, 3. ਵਿਧੀ ਅਰਥਕ ਕਿਰਦੰਤ, 4. ਪੂਰਬ ਪੂਰਨ ਕਿਰਦੰਤ। “ਅਸ਼ਟਾਧਿਆਈ” ਦੇ ਸੂਤਰ ਨੰ. 


106 


(1-2-26 ਅਤੇ 3-2-84) ਅਨੁਸਾਰ “ਕਤ” ਅਤੇ “ਕਤਵਤੁ” ਪਿਛੇਤਰ “ਨਿਸ਼ਠਾ” ਦੇ ਸੰਦਰਭ ਵਿਚ 
ਵਰਤੇ ਜਾਂਦੇ ਹਨ। ਨਿਸ਼ਠਾ ਦਾ ਭਾਵ ਸਮਾਪਤੀ ਹੈ।ਇਹ ਦੋਵੇਂ ਪਿਛੇਤਰ ਕਿਰਿਆ ਦੀ ਸਮਾਪਤੀ ਦੇ ਸੂਚਕਾਂ 
ਵਜੋਂ ਵਰਤੀਦੇ ਹਨ। ਪ੍ਰਥਮ ਵਿਚ /ਕ/ ਦਾ ਲੋਪ ਹੋ ਕੇ/ਤ/ ਰੂਪ ਬਾਕੀ ਰਹਿੰਦਾ ਹੈ ਅਤੇ ਦੂਜੇ ਵਿਚ /ਉ/ ਦਾ 
ਲੋਪ ਹੋ ਕੇ /ਤਵਤ/ ਬਾਕੀ ਬਚਦਾ ਹੈ। ਪੰਜਾਬੀ ਵਿਚ ਇਨ੍ਹਾਂ ਨੂੰ ਸੰਸਕ੍ਰਿਤ ਨਾਲ ਤੁਲਨਾਤਮਕ ਰੂਪ ਵਿਚ 
ਨਿਮਨ ਸਾਰਨੀ ਵਿਚ ਪੇਸ਼ ਕੀਤਾ ਗਿਆ ਹੈ: 


ਤੁ ਤਕਤ ਸਿਉਂਤਾ ਸਯੂਤਹ 
ਪੀਤਾ ਪੀਤਹ 
ਤੱਤਾ ਤਪਤ 
ਇਆ ਗੱਜਿਆ ਗਰਜਿਤਹ 
ਲੱਜਿਆ ਲਰਜਿਤਹ 
ਲਿਖਿਆ ਲਿਖਤਹ 
ਮੁਕਿਆ ਮੁਕਤਹ 
ਠਾ ਪੀਠਾ ਪਿਸ਼ਨਹ 
ਟ ਦ੍ਰਿਸ਼ਟ ਦ੍ਰਿਸ਼ਟਹ 
ਬੱਧਾ ਬੱਧਹ 
ਨ ਭੰਨ ਭੰਗਨਹ 
ਇਤ ਪਤਿਤ ਪਤਿਤ 
ਸਥਿਤ ਇਸਥਿਤ 
ਤਾ ਤੁ ਕਰਤਾ ਕਰਤਾ 
ਅਕ ਅਕ ਦਰਸ਼ਕ ਦਰਸ਼ਕ 
ਵਾਚਕ ਵਾਚਕ 


107 


ਏਰਾ ਤਹਪ ਉਚੇਰਾ ਉਚਤਰ 
ਘਨੇਰਾ ਘਣਤਰ 
ਕਿਰਪਾਲੂ ਕਿਰਪਾਲੂ 


ਪੰਜਾਬੀ ਭਾਸ਼ਾ ਵਿਚ “ਤਵਿਯਤ ਅਨੀਯਰ” ਦਾ ਪ੍ਰਭਾਵ ਵੀ ਪ੍ਰਤੱਖ ਰੂਪ ਵਿਚ ਮਿਲਦਾ ਹੈ। ਸੂਤਰ 
ਨੰ. (3-1-92 ਤੇ 95) ਅਨੁਸਾਰ ਜਿਸ ਸਮੇਂ ਧਾਤੂ ਨਾਲ “ਤਵੀਯਤ” ਅਤੇ “ਅਨੀਯਰ” ਪਿਛੇਤਰ ਜੁੜਦੇ 
ਇਸ ਪਿਛੇਤਰ ਨੂੰ ਜੋੜ ਕੇ “ਚਲਤਿਵਯੰ”ਅਤੇ “ਚਲਨੀਯੰ” ਸ਼ਬਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਪੰਜਾਬੀ 
ਵਿਚ ਜਿਸ ਦਾ ਅਰਥ ਹੈ; “ਚੱਲਣਾ ਚਾਹੀਦਾ ਹੈ” । ਇਨ੍ਹਾਂ ਪਿਛੇਤਰਾਂ ਦੀ ਵਰਤੋਂ ਨੂੰ ਇਸ ਪ੍ਰਕਾਰ ਵੇਖਿਆ 


ਜਾ ਸਕਦਾ ਹੈ: 


ਸੰਸਕ੍ਰਿਤ- ਪੰਜਾਬੀ 
ਯਾਤਵਯੰ ਜਾਵੀਂ 
ਯਾਨੀਯੰ ਜਾਈ 
ਖਾਦਿਵਯੰ ਖਾਵੀ' 
ਖਾਦਨੀਯਮ ਖਾਧੀ 
ਪਾਤਵਯੰ ਪੀਵੀੱ 
ਪਾਨੀਯੰ ਪੀਤੀ 
ਸਨਾਤਵਯੰ ਨਹਾਵੀੱ 
ਧਾਵਿਤਵਯੰ ਧੋਵੀੱ 
ਪ੍ਰਾਪਰੀਣੰ ਪਾਈ 
ਪ੍ਰਾਪਤਵਯੰ ਪਾਵੀੱ 
ਰੋਵਿਵਯੰ ਰੋਵੀ' 
ਰੋਦਨੀਯੰ ਰੋਈ 


ਫਿਰੀਂ, ਕਰੀਂ, ਦੇਖੀਂ, ਕਰਾਈ, ਅਤੇ ਦਿਖਾਈ' ਆਦਿ ਸ਼ਬਦ ਵੇਖੇ ਜਾ ਸਕਦੇ ਹਨ। 
4.1.2.4 “ਣਾਮੁਲ” ਅਤੇ “ਕਤਵਾ” ਪਿਛੇਤਰੀ ਪੰਜਾਬੀ ਸ਼ਬਦ ਰੂਪ 


108 


ਸੂਤਰ ਨੰ. (6-4-22 ਤੇ 8-1-4) ਅਨੁਸਾਰ ਜਿਥੇ ਕੋਈ ਕਿਰਿਆ ਵਾਰ- ਵਾਰ ਦੁਹਰਾਈ ਜਾਂਦੀ ਹੈ 
ਤਾਂ, ਉਸ ਥਾਂ ਉਤੇ “ਣਾਮੁਲ” ਜਾਂ “ਕਤਵਾ” ਪਿਛੇਤਰ ਨੂੰ ਜੋੜਿਆ ਜਾਂਦਾ ਹੈ। ਪੰਜਾਬੀ ਭਾਸ਼ਾ ਵਿਚ ਇਸ 


ਪ੍ਰਕਾਰ ਦੇ ਪਿਛੇਤਰ ਵਾਲੇ ਬਹੁਤ ਸਾਰੇ ਸ਼ਬਦ ਰੂਪ ਮਿਲ ਜਾਂਦੇ ਹਨ: 


ਸੰਸਕ੍ਰਿਤ- ਪੰਜਾਬੀ 
ਸਮਾਰੰ-ਸਮਾਰੰ ਸਿਮਰ-ਸਿਮਰ ਕੇ 
ਪੇਸ਼ੰ-ਪੇਸ਼ੰ ਪੀਸ਼-ਪੀਸ਼ ਕੇ 
ਸਨਾਯੰ-ਸਨਾਯੰ ਨਹਾ-ਨਹਾ ਕੇ 
ਪੀਤਵਾ-ਪੀਤਵਾ ਪੀ-ਪੀ ਕੇ 
ਜਾਗਰੰ-ਜਾਗਰੰ ਜਾਗ-ਜਾਗ ਕੇ 
ਭੁਗਤਵਾ-ਭੁਗਤਵਾ ਭੁਗਤ-ਭੁਗਤ ਕੇ 
ਕ੍ਰੀਤਵਾ-ਕ੍ਰੀਤਵਾ ਖਰੀਦ-ਖਰੀਦ ਕੇ 


“ਇਸ ਤਰ੍ਹਾਂ” “ਕਿੱਕਰ” ਅਤੇ “ਕੀਕੂੰ” ਆਦਿ ਰੂਪਾਂ ਵਿਚ ਮਿਲਦੇ ਹਨ। ਸੂਤਰ ਨੰ. (3-4-26, 27, 28, 
30, 34, 36, 38, 39, 40, 41, 42, ਅਤੇ 50) ਆਦਿ ਦੁਆਰਾ ਇਸ ਪਿਛੇਤਰ ਦੇ ਸੰਦਰਭ ਵਿਚ 
ਚਰਚਾ ਕੀਤੀ ਗਈ ਹੈ। 
4.1.2.5 ਲਯੁਟ ਜਾਂ ਅਣ ਪਿਛੇਤਰ 

ਇਸ ਪਿਛੇਤਰ ਦੇ ਉਨੇ ਹੀ ਰੂਪ ਪ੍ਰਚਿੱਲਤ ਹਨ, ਜਿੰਨੀ ਧਾਤੂਆਂ ਦੀ ਸੰਖਿਆ ਹੈ। ਨਾਂਵ ਧਾਤੂਆਂ 
ਦੇ ਰੂਪ ਇਨ੍ਹਾਂ ਤੋਂ ਵੱਖਰੇ ਹਨ। ਇਸ ਪਿਛੇਤਰ ਦੀ ਵਰਤੋ' ਕਰਕੇ ਸੈਂਕੜੇ ਸ਼ਬਦਾਂ ਦੀ ਵਿਉਤਪਤੀ ਕੀਤੀ ਜਾ 
ਸਕਦੀ ਹੈ। ਸੰਸਕ੍ਰਿਤ ਦੇ “ਭੂ” ਧਾਤੂ ਤੋਂ ਬਣਿਆ “ਭਵਨਮ ਦਾ ਪੰਜਾਬੀ ਰੂਪ “ਹੋਣਾ” ਇਸ ਦਾ ਪ੍ਰਤੱਖ 
ਪ੍ਰਮਾਣ ਹੈ। ਪੰਜਾਬੀ ਵਿਚ ਇਸ ਤਰ੍ਹਾਂ ਦੇ ਵਾਕਾਂ ਦੀਆਂ ਮਿਸਾਲਾਂ ਇਸ ਪ੍ਰਕਾਰ ਹਨ; “ਮੈਥੋਂ ਕਰ ਨਹੀ 
ਹੋਣਾ”, “ਖਾ ਨਹੀਂ ਹੋਣਾ”, “ਜਾ ਨਹੀਂ ਹੋਣਾ”, “ਸੌਂ ਨਹੀਂ ਹੋਣਾ” ਆਦਿ। ਇਸ ਪਿਛੇਤਰ ਦੇ ਪ੍ਰ੍‌ਰਨਾਤਮਕ 
ਰੂਪ ਵੀ ਸੰਸਕ੍ਰਿਤ ਵਾਲੇ ਹੀ ਹਨ। ਜਿਵੇਂ 


ਸੰਸਕ੍ਰਿਤ- __ ਪੰਜਾਬੀ 
ਕਾਰਣਮ ਕਰਾਉਣਾ 
ਤਾਰਣਮ ਤਾਰਨਾ 
ਮਾਰਣਮ ਮਾਰਨਾ 
ਹਾਸਨਮ ਹਸਾਉਣਾ 


109 


ਗਾਲਣਮ ਗਾਲ਼ਨਾ 

ਸ਼ਿਆਮ ਦੇਵ ਪਰਾਸ਼ਰ(1990:166) ਅਨੁਸਾਰ ਪੰਜਾਬੀ ਵਿਚ ਇਸ ਪਿਛੇਤਰ ਵਾਲੇ ਸ਼ਬਦਾਂ ਨੂੰ 
ਲਿਖ ਭਾਵੇਂ ਕਿਸੇ ਪ੍ਰਕਾਰ ਵੀ ਲਿਆ ਜਾਂਦਾ ਹੈ। ਪਰ ਇਨ੍ਹਾਂ ਸ਼ਬਦਾਂ ਦੇ ਅੰਤ ਵਿਚ ਅਨੁਸਵਰ, ਬਿੰਦੀ ਦਾ 
ਉਚਾਰਨ ਜ਼ਰੂਰ ਕੀਤਾ ਜਾਦਾ ਹੈ। ਜਿਵੇਂ: “ਕਰਨਾ” ਦਾ ਉਚਾਰਨ “ਕਰਨਾਂ” ਅਤੇ “ਕਰਾਉਣਾ” ਦਾ 
“ਕਰਾਉਣਾਂ? ਕੀਤਾ ਜਾਂਦਾ ਹੈ।ਇਸ ਅਨੁਸਵਰ ਦਾ ਉਚਾਰਨ ਸੰਸਕ੍ਰਿਤ ਅਤੇ ਉਸ ਦੇ ਵਿਆਕਰਨ ਦਾ 
ਅੰਤ ਵਿਚ ਅਨੁਸਵਰ ਦਾ ਉਚਾਰਨ ਹੁੰਦਾ ਹੈ। 
4.2 ਅਵਿਕਾਰੀ ਰੂਪ (ਆੰਵੈ) 

ਸੂਤਰ ਨੰ. (1-1-36) ਵਿਚ ਇਹ ਸਿਧਾਂਤ ਪੇਸ਼ ਕੀਤਾ ਗਿਆ ਹੈ ਕਿ ਅੱਵਿਆਂ ਵਿਚ “ਸੁਪ੍” ਦੀ 
ਸਮਾਨ ਹੀ ਰਹਿੰਦੇ ਹਨ। ਗੋਵਿੰਦ ਪ੍ਰਸ਼ਾਦ ਸ਼ਰਮਾ ( ਉਹੀ :368) ਇਸ ਸੰਦਰਭ ਵਿਚ ਲਿਖਦਾ ਹੈ ਕਿ, 
ਹਨ,ਉਹ ਅਵਿਕਾਰੀ ਹਨ”। ਸੂਤਰ ਨੰ. (1-1-36) ਅਨੁਸਾਰ ਸਵਰ ਆਦਿ ਸ਼ਬਦ ਤੇ ਨਿਪਾਤ ਸ਼ਬਦ 
ਆੱਵੈ ਹੁੰਦੇ ਹਨ।ਸੂਤਰ ਨੰ. (1-1-37) ਵਿਚ ਇਸ ਦਾ ਵਿਧਾਨ ਕਰਕੇ ਲਿਖਿਆ ਹੈ, ਕਿ ਐਸੇ ਤਧਿੱਤ 
ਆ ਸਕਦੀਆਂ। 

ਪਾਣਿਨੀ ਦਾ ਵਿਚਾਰ ਹੈ ਕਿ ਜੋ ਸ਼ਬਦ ਲਿੰਗ, ਵਚਨ ਆਦਿ ਦਾ ਬੋਧ ਨਹੀਂ ਕਰਾਉਂਦੇ, ਉਨ੍ਹਾਂ ਨੂੰ 
ਨੂੰ ਅੱਵਿਆ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਸ਼ੁੱਧ ਰੂਪ ਵਿਚ ਪੰਜਾਬੀ ਵਿਚ ਆੱਵੈ ਬੜੇ ਘੱਟ ਹਨ, 
ਕਾਰਕੀ ਰੂਪਾਂ ਦੀ ਪੇਸ਼ਕਾਰੀ ਕਰਦੇ ਹਨ। ਪੰਜਾਬੀ ਵਿਚ ਅੱਵਿਆਂ ਨੂੰ ਇਸ ਪ੍ਰਕਾਰ ਦਰਸਾਇਆ ਗਿਆ ਹੈ: 

ਆੰਵੈ(ਅਵਿਕਾਰੀ) 


4.2.1 ਕਿਰਿਆ ਵਿਸ਼ੇਸ਼ਣ 
ਦੁਨੀ ਚੰਦਰ (ਉਹੀ:155) ਨੇ ਪੰਜਾਬੀ ਭਾਸ਼ਾ ਦੇ ਕਿਰਿਆ ਵਿਸ਼ੇਸ਼ਣ ਨੂੰ ਅਰਥ, ਰੂਪ ,ਵਰਤੋ' ਅਤੇ 
ਉਤਪਤੀ ਦੇ ਆਧਾਰ ਤੇ ਵੰਡਿਆ ਹੈ।ਪੰਜਾਬੀ ਕਿਰਿਆ ਵਿਸ਼ੇਸ਼ਣ ਜ਼ਿਆਦਾਤਰ ਸੰਸਕ੍ਰਿਤ ਦੇ ਅੱਵਿਆਂ ਤੋਂ 


ਹੀ ਬਣੇ ਹਨ। 


110 


(ਉ) ਕਾਲਵਚਕ: _ਕਿਰਿਆ ਵਿਸ਼ੇਸ਼ਣ ਦਾ ਇਹ ਭੇਦ ਕਾਲ ਉਪਰ ਆਧਾਰਿਤ ਹੈ। ਪੰਜਾਬੀ ਦੇ ਅੱਜ 
ਵਰਤੀਦੇ ਹੇਠ ਲਿਖੇ ਕਿਰਿਆ ਵਿਸ਼ੇਸ਼ਣ ਸੰਸਕ੍ਰਿਤ ਦੇ ਅੱਵਿਆਂ ਤੋਂ ਬਣੇ ਹਨ: 


ਯਦਾ ਜਦੋਂ 
ਕਦਾ ਕਦੋਂ 
ਤਦਾ ਤਦ 
ਅਦਯ ਅੱਜ 
ਨਿਤਿਯਾ ___ ਨਿੱਤ 


(ਅ) ਸਥਾਨਵਾਚਕ ਕਿਰਿਆ ਵਿਸ਼ੇਸ਼ਣ: ਪੰਜਾਬੀ ਵਿਚਲੇ ਸਥਾਨ ਵਾਚੀ ਕਿਰਿਆ ਵਿਸ਼ੇਸ਼ਣਾ ਦਾ ਅੰਤਿਮ 


“ਥੇ” ਸੰਸਕ੍ਰਿਤ ਦੇ “ਸਥਾਨੇ” ਨਾਲ ਵਾਸਤਾ ਰੱਖਦਾ ਹੈ: 


ਕਿਮ ਕਿਥੇ 
ਜਦਥ ਜਿਥੇ 
ਅਵ ਉਥੇ 
ਇਦਮ ਇਥੇ 


(ਏ) ਦਿਸ਼ਾ ਬੋਧਕ: ਦਿਸ਼ਾ ਬੋਧਕ ਨੂੰ ਕਈ ਵਿਆਕਰਨਕਾਰ ਸਥਾਨ ਬੋਧਕ ਦਾ ਹੀ ਭਾਗ ਸਵੀਕਾਰ ਕਰਦੇ 
ਹਨ। ਪੰਜਾਬੀ ਵਿਚ “ਜਿਧਰ”, “ਕਿੱਧਰ”, “ਇਧਰ-ਉਧਰ”, “ਅੱਗੇ-ਪਿਛੇ”, “ਉਪਰ- ਹੇਠਾਂ” ਅਤੇ 
“ਸੱਜੇ-ਖੱਬੇ` ਸਬਦਾਂ ਨੂੰ ਇਸ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਦੀ ਵਿਉਤਪਤੀ ਬਾਰੇ ਨਿਸਚਿਤ ਨਹੀ 
ਕਿਹਾ ਜਾ ਸਕਦਾ। ਇਸ ਨੂੰ ਸੰਸਕ੍ਰਿਤ ਦੇ ਸੰਭਾਵਨਾ ਗ੍ੁਸਤ ਰੂਪ “ਮੁਖਰ” ਅਧੀਨ ਰੱਖਕੇ ਵਿਸ਼ਲੇਸਿਤ ਕੀਤਾ 
ਜਾ ਸਕਦਾ ਹੈ। 

(ਸ) ਪਰਿਮਾਣ ਵਾਚਕ: ਪੰਜਾਬੀ ਵਿਚ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਵਿਚ “ਬਹੁਤਾ”, “ਜ਼ਿਆਦਾ”, 
“ਵੱਧ-ਘੱਟ”, “ ਜਿੰਨਾ-ਕਿੰਨਾ, “ਇਨ੍ਹਾਂ-ਉਨ੍ਹਾਂ” ਆਦਿ ਸ਼ਬਦਾਂ ਨੂੰ ਲਿਆ ਜਾਂਦਾ ਹੈ। 

(ਹ) ਕਾਰਨ ਵਾਚਕ: ਇਸ ਕਿਰਿਆ ਵਿਸ਼ੇਸ਼ਣ ਅਧੀਨ “ਇਸ ਕਰਕੇ”, “ਇਸ ਵਾਸਤੇ”, “ਕਿਵੇ”, 
(ਕ) ਨਿਸਚੈ ਬੋਧਕ: ਕਿਰਿਆ ਵਿਸੇਸ਼ਣ ਦੀ ਇਸ ਕਿਸਮ ਵਿਚ 'ਤੇ”, “ਤਾਂ”, “ਬਲਕਿ”, 'ਜ਼ਰੂਰ”, 
(ਖ) ਸੰਖਿਆ ਬੋਧਕ: ਸੰਖਿਆ ਬੋਧਕ ਕਿਰਿਆ ਵਿਸ਼ੇਸ਼ਣ ਦੇ “ਇੱਕ ਵਾਰੀ”, “ਇਸ ਵਾਰੀ”, “ਦੁਬਾਰਾ”, 
(ਗ) ਨਾਂਹ ਵਾਚਕ: ਪੰਜਾਬੀ ਦੇ ਨਾਂਹ ਵਾਚਕ ਕਿਰਿਆ ਵਿਸ਼ੇਸ਼ਣ ਵੀ ਸੰਸਕ੍ਰਿਤ ਤੋਂ ਪੰਜਾਬੀ ਵਿਚ ਵਿਉਤਪਤ 


ਹੋਏ ਹਨ: 


111 


ਨ ਨਾ 
ਨ ਅਸਤਿ ਨਹੀਂ 
ਵਿਉਤਪਤੀ ਦੇ ਨਜ਼ਰੀਏ ਤੋਂ ਪੰਜਾਬੀ ਦੇ ਕਿਰਿਆ ਵਿਸ਼ੇਸ਼ਣਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਦਾ 
ਹੈ: 1. ਮੂਲ ਕਿਰਿਆ ਵਿਸ਼ੇਸ਼ਣ, 2, ਸਾਧਿਤ ਕਿਰਿਆ ਵਿਸ਼ੇਸ਼ਣ 
1 ਮੂਲ ਕਿਰਿਆ ਵਿਸ਼ੇਸ਼ਣ 


ਨਿਕਟੇ ਨੇੜੇ 
ਅਗ ਅੱਗੇ 


2 ਸਾਧਿਤ ਕਿਰਿਆ ਵਿਸ਼ੇਸ਼ਣ 

ਯੋਗਦਾਨ ਹੁੰਦਾ ਹੈ।ਪਹਿਲਾ ਨਾਂਵ ਮੂਲਕ ਕਿਰਿਆ ਵਿਸ਼ੇਸ਼ਣਾ ਦੀ ਵੰਨਗੀ ਵੇਖਦੇ ਹਾਂ: “ਵੇਲੇ ਤੋਂ ਵੇਲਾ”, 
ਵਿਚ ਆਉਂਦੇ ਹਨ। 

ਕੀਤਾ ਜਾਂਦਾ ਹੈ। ਇਨ੍ਹਾਂ ਨੂੰ “ਪੜਨਾਂਵੀ ਕਿਰਿਆ ਵਿਸ਼ੇਸ਼ਣ” ਆਖਿਆ ਜਾਂਦਾ ਹੈ। 


ਜਿਥੇ ਕਿਥੇ ਤਿਥੇ ਏਥੇ ਓਥੇ 
ਜਿੱਡਾ ਕਿੱਡਾ ਤਰ ਏਡਾ ਓਡਾ 


ਤੀਸਰੀ ਕਿਸਮ ਵਿਚ ਕਿਰਿਆ ਤੋ ਬਣੇ ਕਿਰਿਆ ਵਾਚੀ, ਕਿਰਿਆ ਵਿਸ਼ੇਸ਼ਣ ਆਉਂਦੇ ਹਨ; ਜਿਵੇਂ: 
ਮੁੜ-ਮੁੜਨਾ 
ਸੁਤਿਆਂ- ਜਾਗਦਿਆਂ 
ਫਿਰ- ਫਿਰਨਾ 


112 


4.2.2 ਸੰਬੰਧਕ 
ਸੰਸਕ੍ਰਿਤ ਵਿਚ ਕੋਈ “ਸੰਬੰਧਕ” ਨਾਂ ਦੀ ਵਿਆਕਰਨਿਕ ਸ਼੍ਰੇਣੀ ਨਹੀ ਮਿਲਦੀ। ਇਥੇ ਵਿਭਕਤੀ 
ਰੂਪਾਂ ਨੂੰ ਹੀ ਸ਼ਬਦਾਂ ਦੇ ਮਗਰ ਜੋੜਕੇ ਅਰਥਾਂ ਦਾ ਬੋਧ ਪ੍ਰਾਪਤ ਕੀਤਾ ਜਾਂਦਾ ਹੈ।ਪਰ ਪੰਜਾਬੀ ਭਾਸ਼ਾ ਵਿਚ 
ਇਹਨਾਂ ਦੀ ਥਾਂ ਸੰਬੰਧਕਾਂ ਨੇ ਲੈ ਲਈ ਹੈ। ਸ਼ਿਆਮ ਦੇਵ ਪਰਾਸ਼ਰ (ਉਹੀ: 177) ਨੇ ਲਿਖਿਆ ਹੈ ਕਿ 
ਪੰਜਾਬੀ ਵਿਚਲੇ “ਨੇ”, “ਨੂੰ”, “ਦੇ', “ਦਾ” ਤੇ “ਦੀ” ਸੰਬੰਧਕ ਮੂਲ ਵਿਭਕਤੀ ਰੂਪ ਹਨ। ਇਹਨਾਂ ਨੂੰ ਸ਼ਬਦ 
ਤੋਂ ਵੱਖ ਕਰਕੇ ਲਿਖਣ ਦੀ ਪ੍ਰਵਿਰਤੀ ਨੇ ਸੰਬੰਧਕ ਬਣਾ ਦਿਤਾ ਹੈ। 
ਵਿਉਤਪਤੀ ਦੇ ਆਧਾਰ ਉਪਰ ਪੰਜਾਬੀ ਵਿਚ ਦੋ ਕਿਸਮ ਦੇ ਸੰਬੰਧਕ ਮਿਲਦੇ ਹਨ: 
1. ਮੂਲ ਸੰਬੰਧਕ: ਪੰਜਾਬੀ ਦੇ ਮੂਲ ਸੰਬੰਧਕ ਅਵਿਕਾਰੀ ਰੂਪ ਵਾਲੇ ਹਨ। ਇਹਨਾਂ ਦੀ ਵਰਤੋਂ ਵਿਭਕਤੀ 
ਰੂਪਾਂ ਦੀ ਥਾਂ ਉਪਰ ਕੀਤੀ ਜਾਂਦੀ ਹੈ।ਜਿਵੇਂ: ਨੇ, ਨੂੰ, ਦਾ, ਦੀ, ਦੇ, ਦੀਆ, ਦੀ ਖਾਤਿਰ, ਕਰਕੇ, 
ਤੋਂ, ਥੀਂ, ਥੋਂ, ਲਈ ਆਦਿ ਇਸ ਦੀਆਂ ਮਿਸਾਲਾਂ ਹਨ। 


2. ਯੋਗਿਕ ਸੰਬੰਧਕ: ਦੁਨੀ ਚੰਦਰ (ਉਹੀ:156-57) ਅਨੁਸਾਰ ਇਸ ਕਿਸਮ ਵਿਚ ਉਹ ਸੰਬੰਧਕ ਗਿਣੇ 
ਜਾਂਦੇ ਹਨ, ਜੋ ਦੂਸਰੇ ਸ਼ਬਦ ਭੇਦਾਂ ਤੋ ਨਿਰਮਿਤ ਹੁੰਦੇ ਹਨ। ਇਹ ਵਿਕਾਰੀ ਰੂਪ ਵਾਲੇ ਹੁੰਦੇ ਹਨ। 
(ਉ) ਨਾਂਵ ਤੋ ਬਣੇ ਸੰਬੰਧਕ: ਪਲਟ, ਵੱਲ, ਮੰਗ, ਨਾਮ, ਹੇਠ ਵਿਚ ਆਦਿ ਇਨ੍ਹਾਂ ਦੀਆਂ 

ਮਿਸਾਲਾਂ ਵੇਖੀਆਂ ਜਾ ਸਕਦੀਆਂ ਹਨ। 
(ਅ) ਵਿਸ਼ੇਸ਼ਣ ਤੋਂ ਬਣੇ ਸੰਬੰਧਕ: ਇਸ ਕਿਸਮ ਦੇ ਸੰਬੰਧਕਾਂ ਦਾ ਨਿਰਮਾਣ ਵਿਸ਼ੇਸ਼ਣਾਂ ਤੋਂ ਹੁੰਦਾ 
ਹੈ; ਜਿਵੇਂ: ਸਮਾਨ, ਉਲਟਾ, ਜ਼ੁਬਾਨੀ, ਯੋਗ, ਐਸਾ, ਜਿਸ ਆਦਿ। 
(ਏ) ਕਿਰਿਆ ਵਿਸ਼ੇਸ਼ਣ ਤੋਂ ਬਣੇ ਸੰਬੰਧਕ: ਉਪਰ, ਅੰਦਰ, ਇਥੇ, ਬਾਹਰ, ਪਰ੍ਹੇ ਅਤੇ ਪਿੱਛੇ 
ਆਦਿ। 
(ਸ) ਕਿਰਿਆ ਤੋਂ' ਬਣੇ ਸੰਬੰਧਕ: ਲਈ, ਮਾਰੇ, ਕਰਕੇ, ਜਾਨ ਆਦਿ। 
ਇਸ ਤਰ੍ਹਾਂ ਜੋ ਸੰਬੰਧਕ ਮੂਲ ਰੂਪ ਵਿਚ ਸੰਸਕ੍ਰਿਤ ਵਿਭਕਤੀ ਰੂਪਾਂ ਤੋ ਨਿਰਮਿਤ ਹੋ ਕੇ ਪੰਜਾਬੀ 
ਵਿਚ ਆਏ ਹਨ ਉਹ ਅਵਿਕਾਰੀ ਰੂਪ ਵਾਲੇ ਹਨ ਪਰੰਤੂ ਜੋ ਹੋਰਨਾਂ ਸ਼ਬਦ ਭੇਦਾਂ ਤੋਂ ਬਣੇ ਹਨ ਉਨ੍ਹਾਂ ਦਾ ਰੂਪ 
ਵਿਕਾਰੀ ਹੈ। ਸੋ ਇਸ ਪ੍ਰਕਾਰ ਪੰਜਾਬੀ ਵਿਚ ਸਾਰੇ ਸੰਬੰਧਕ ਅਵਿਕਾਰੀ ਨਹੀ ਹਨ। 
4.2.3 ਯੋਜਕ 
ਅਸ਼ਟਾਧਿਆਈ ਵਿਚ ਇਸ ਸ਼ਬਦ ਵਰਗ ਦਾ ਵੀ ਜ਼ਿਕਰ ਨਹੀਂ ਹੈ।ਪਰ ਅਜੋਕੀ ਪੰਜਾਬੀ ਭਾਸ਼ਾ 
ਦਾ ਸਰੂਪ ਵਿਯੋਗਾਤਮਕ ਵੱਲ ਅਗਰਸਰ ਹੈ। ਇਸ ਲਈ ਇਥੇ ਅਜੋਕੀ ਪੰਜਾਬੀ ਵਿਚ ਵਰਤੀਦੇ ਯੋਜਕਾਂ ਦਾ 
ਵੇਰਵਾ ਇਸ ਤਰ੍ਹਾਂ ਹੈ: 


1. ਸਮਾਨ ਯੋਜਕ 


113 


ਯੋਜਕ ਕਹਿੰਦੇ ਹਨ। ਇਸ ਦੇ ਚਾਰ ਉਪਭੇਦ ਇਸ ਪ੍ਰਕਾਰ ਹਨ: 
(ਉ) ਸੰਯੋਜਕ: ਇਨ੍ਹਾਂ ਦੁਆਰਾ ਦੋ ਜਾਂ ਉਸ ਤੋਂ ਜ਼ਿਆਦਾ ਸੰਯੁਕਤ ਵਾਕਾਂ ਨੂੰ ਆਪਸ ਵਿਚ ਜੋੜਿਆ ਜਾਂਦਾ 
ਹੈ। “ਅਤੇ”, “ਤੇ”, “ਨਾਲੇ”, “ਫ਼ਿਰ” ਤੇ “ਵੀ” ਇਸ ਦੀਆਂ ਮਿਸਾਲਾਂ ਹਨ। 
(ਅ) ਵਿਭਾਜਕ: ਇਂ ਦੁਆਰਾ ਦੋ ਜਾਂ ਇਸ ਤੋਂ ਜ਼ਿਆਦਾ ਵਾਕਾਂ ਜਾਂ ਪਦਾਂ ਵਿਚੋ ਕਿਸੇ ਇੱਕ ਨੂੰ ਗ੍ਰਹਿਣ 
ਕੀਤਾ ਜਾਂਦਾ ਹੈ ਤੇ ਦੂਸਰੇ ਦਾ ਤਿਆਗ ਕੀਤਾ ਜਾਂਦਾ ਹੈ। “ਜਾਂ-ਜਾਂ”, “ਕਿ”, “ਚਾਹੇ-ਚਾਹੇ”, “ਨ ਕਿ”, 
“ਭਾਵੇਂ-ਭਾਵੇਂ', ਅਥਵਾ” ਆਦਿ ਇਸ ਯੋਜਕ ਦੀਆਂ ਕਿਸਮਾਂ ਹਨ। 
(ਏ) ਵਿਰੋਧਾਭਾਸ: ਇਹ ਯੋਜਕਾਂ ਦੁਆਰਾ ਦੋ ਵਾਕਾਂ ਨੂੰ ਆਪਸ ਵਿਚ ਮਿਲਾਕੇ ਪਹਿਲੇ ਵਾਕ ਦਾ ਨਿਸ਼ੇਧ 
ਵੀ” ਆਦਿ ਇਸ ਯੋਜਕ ਦੀਆਂ ਕਿਸਮਾਂ ਹਨ। 
(ਸ) ਪਰਿਮਾਣ ਬੋਧਕ: ਇਹਨਾਂ ਯੋਜਕਾਂ ਦੁਆਰਾ ਜਿਹੜੇ ਦੋ ਵਾਕਾਂ ਨੂੰ ਆਪਸ ਵਿਚ ਜੋੜਿਆ ਜਾਂਦਾ ਹੈ, 
ਉਹਨਾਂ ਵਿਚੋਂ ਪਹਿਲੇ ਵਾਕ ਦਾ ਅਰਥ ਪਿਛਲੇ ਵਾਕ ਦੁਆਰਾ ਸਿੱਧ ਕੀਤਾ ਜਾਂਦਾ ਹੈ। “ਇਸ ਲਈ”, “ਸੋ”, 
2. ਅਧੀਨ ਯੋਜਕ 

ਅਧੀਨ ਯੋਜਕਾਂ ਦੀ ਵਰਤੋਂ ਮਿਸ਼ਰਤ ਵਾਕਾਂ ਦੇ ਨਿਰਮਾਣ ਵਿਚ ਕੀਤੀ ਜਾਂਦੀ ਹੈ। ਇਸ ਦੀਆਂ 
ਕਿਸਮਾਂ ਨਿਮਨਲਿਖਤ ਅਨੁਸਾਰ ਹਨ: 
(ਉ) ਕਾਰਨ ਵਾਚਕ: ਇਸ ਯੋਜਕ ਨਾਲ ਆਰੰਭ ਹੋਣ ਵਾਲਾ ਵਾਕ ਆਪਣੇ ਤੋਂ ਪੂਰਬਲੇ ਵਾਕ ਦਾ ਸਮਰਥਨ 
ਕਰਦਾ ਹੈ। ਅਰਥਾਤ ਪਹਿਲੇ ਵਾਕ ਦੇ ਅਰਥ ਦਾ ਕਾਰਨ ਪਿਛਲੇ ਵਾਕ ਦੇ ਅਰਥ ਦੁਆਰਾ ਸੂਚਿਤ ਕੀਤਾ 
ਜਾਂਦਾ ਹੈ। “ਕਿਉਂਕਿ”, “ਜੋ ਕਿ”, “ਇਸ ਲਈ” ਆਦਿ ਇਸ ਯੋਜਕ ਦੀਆਂ ਕਿਸਮਾਂ ਹਨ। 
(ਅ) ਉਦੇਸ਼ ਵਾਚਕ: ਇਨ੍ਹਾਂ ਯੋਜਕਾਂ ਨੂੰ ਆਰੰਭ ਵਿਚ ਅੰਕਿਤ ਕਰਨ ਤੇ ਆਉਣ ਵਾਲਾ ਵਾਕ ਆਪਣੇ ਤੋਂ 
ਪਹਿਲੇ ਵਾਕ ਦਾ ਉਦੇਸ਼ ਜਾਂ ਮਨੋਰਥ ਸਿੱਧ ਕਰਦਾ ਹੈ। “ਕਿ”, ਜੋ”, ਤਾਂ ਕਿ”, “ਇਥੇ ਕਿ” ਆਦਿ ਇਸ 
ਦੀਆਂ ਕਿਸਮਾਂ ਹਨ। 
(ਏ) ਸੰਕੇਤ ਵਾਚਕ: ਇਹ ਯੋਜਕ ਜੋਟੀਦਾਰ ਹੁੰਦੇ ਹਨ। ਇਹਨਾਂ ਦੁਆਰਾ ਜੋੜੇ ਵਾਕਾਂ ਵਿਚੋਂ ਇੱਕ ਵਿਚ 
'ਜੇ', “ਜੇਕਰ”, “ਅਗਰ” ਜਾਂ “ਚਾਹੇ ਫਿਰ” ਆਉਂਦਾ ਹੈ ਤਾਂ ਦੂਸਰੇ ਵਾਕ ਵਿਚ ਕ੍ਰਮਵਾਰ 'ਤਾਂ ਵੀ” ਤੇ 
ਯੋਜਕ ਦੀਆਂ ਕਿਸਮਾਂ ਹਨ। 
(ਸ) ਸਰੂਪ ਵਾਚਕ: ਇਹਨਾਂ ਯੋਜਕਾਂ ਦੁਆਰਾ ਜੋੜੇ ਗਏ ਵਾਕਾਂ ਵਿਚ ਪਹਿਲੇ ਵਾਕ ਦਾ ਸਪੱਸ਼ਟੀਕਰਨ 
ਪਿਛਲੇ ਵਾਕ ਦੁਆਰਾ ਕੀਤਾ ਜਾਂਦਾ ਹੈ। “ਜੋ ਕਿ”, “ਭਾਵ”, ਯਾਨਿ ਕਿ” ਆਦਿ ਇਸ ਦੀਆਂ ਕਿਸਮਾਂ 
ਹਨ। 
4.2.4 ਨਿਪਾਤ 


114 


ਸੂਤਰ ਸੂਰਾ/ਦ ੈਘਾਤਮਵੱਨਆਨ (9-7-37) ਅਨੁਸਾਰ ਨਿਪਾਤ ਨੂੰ ਅਵਿਕਾਰੀ ਸ਼ਬਦਾਂ ਵਿਚ 
ਸ਼ਾਮਿਲ ਕੀਤਾ ਹੋਇਆ ਹੈ। ਇਨ੍ਹਾਂ ਨੂੰ ਨਿਪਾਤ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਇਕੱਲੇ ਇਕਹਿਰੇ 
ਹੁੰਦੇ ਹਨ ਤੇ ਆਪ ਮੁਹਾਰੇ ਪ੍ਰਗਟ ਹੋ ਜਾਂਦੇ ਹਨ। ਇਨ੍ਹਾਂ ਦਾ ਸੰਬੰਧ ਵਾਕ ਵਿਚਲੇ ਦੂਸਰੇ ਪਦਾਂ ਨਾਲ ਨਹੀ 
ਹੁੰਦਾ। ਵਿਦਿਆ ਭਾਸਕਰ ਅਰੁਣ (ਉਹੀ:240) ਨੇ ਨਿਪਾਤ ਨੂੰ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿਚ ਸ਼ਾਮਿਲ 
ਦੱਸੀਆਂ ਹਨ। _ਦੁਨੀ ਚੰਦਰ (ਉਹੀ:166) ਨੇ ਵੀ ਵਿਸਮਿਕ ਨੂੰ ਅਵਿਕਾਰੀ ਸਬਦਾਂ ਦੀ ਸ਼੍ਰੇਣੀ ਅਧੀਨ 
ਵਿਚਾਰਿਆ ਹੈ।ਪਰ ਉਸਨੇ ਇਸ ਸੰਦਰਭ ਵਿਚ “ਨਿਪਾਤ” ਸ਼ਬਦ ਦੀ ਵਰਤੋ' ਨਹੀ ਕੀਤੀ। ਬੂਟਾ ਸਿੰਘ 
ਬਰਾੜ (2018:187) ਅਨੁਸਾਰ ਪੰਜਾਬੀ ਭਾਸ਼ਾ ਦੇ ਵਿਆਕਰਨਾਂ ਵਿਚ ਤੀਬਰਤਾਵਾਚੀ, ਤਾਕੀਦੀ, 
ਹਨ।ਪਰ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ “ਨਿਪਾਤ” ਸ਼ਬਦ ਸ਼੍ਰਣੀਆ ਵਿਚ ਰੱਖ ਕੇ ਅੱਗੋਂ ਇਨ੍ਹਾਂ ਨੂੰ ਤਿੰਨ 
ਭਾਗਾਂ ਵਿਚ ਵੰਡਿਆ ਹੈ- ਮੁਕਤ ਨਿਪਾਤ, ਬੰਧੇਜੀ ਨਿਪਾਤ, ਤੇ ਸੰਯਗਤ ਨਿਪਾਤ। ਪੰਜਾਬੀ ਵਿਚ ਸੰਯੂਗਤ 
ਨਿਪਾਤਾਂ ਦੇ ਪੰਜ ਵਰਗ-ਵਿਸਮਕ ਨਿਪਾਤ, ਵਿਸ਼ੇਸ਼ਣੀ ਨਿਪਾਤ, ਬਲਵਾਚੀ ਨਿਪਾਤ, ਨਾਂਹਵਾਚੀ ਨਿਪਾਤ ਤੇ 
ਪ੍ਰਸ਼ਨਵਾਚੀ ਨਿਪਾਤ ਦੱਸੇ ਗਏ ਹਨ। 
4.3 ਲਕਾਰ ਵਿਧਾਨ 
ਲ੍ਰਿਕ ਹਨ। ਇਨ੍ਹਾਂ ਨੂੰ “ਲਕਾਰ” ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਸਾਰਿਆਂ ਦਾ ਆਰੰਭ 
ਅਗੇਤਰ #ਲ/ ਧੁਨੀ ਨਾਲ ਹੁੰਦਾ ਹੈ। 

ਸੰਸਕ੍ਰਿਤ ਤੋਂ ਪੰਜਾਬੀ ਤੱਕ ਪੁਰਾਤਨ ਭਾਰਤੀ ਆਰਿਆਈ ਭਾਸ਼ਾ ਦੇ ਕਿਰਿਆ ਰੂਪਾਂ ਦਾ ਵਿਕਾਸ 
ਲਗਾਤਾਰ ਸਹਿਜਤਾ ਅਤੇ ਸੁਭਾਵਿਕਤਾ ਵੱਲ ਅਗਰਸਰ ਹੈ। ਸੰਸਕ੍ਰਿਤ ਵਿਚ ਧਾਤੂਆਂ ਜੋ ਦਸ ਗਣ ਹਨ, 
ਇਨ੍ਹਾਂ ਨੂੰ ਤਿੰਨ ਕਿਸਮਾਂ ਆਤਮਨੇਪਦੀ, ਪਰਸਮੈਪਦੀ ਤੇ ਉੰਭੈਪਦੀ) ਵਿਚ ਵੰਡਿਆ ਗਿਆ ਹੈ। ਇਨ੍ਹਾਂ ਰੂਪਾਂ 
ਨਾਲ ਲਗਦੇ ਪਿਛੇਤਰ ਵੀ ਭਿੰਨ-ਭਿੰਨ ਹਨ। ਲਕਾਰ ਰੂਪ ਵਿਚ ਤਿੰਨ ਪੁਰਸ਼ ਤੇ ਤਿੰਨ ਹੀ ਵਚਨ ਹਨ। 
ਵਿਚ ਲਕਾਰਾਂ ਦੀ ਥਾਂ “ਕਿਰਦੰਤਕ” ਗਏ। ਪਾਲੀ ਭਾਸ਼ਾ ਵਿਚ ਦਸ ਲਕਾਰਾਂ ਵਿਚੋਂ ਘਟ ਕੇ ਅੱਠ ਲਕਾਰ 
ਰਹਿ ਗਏ ਅਤੇ ਪ੍ਰਾਕ੍ਰਿਤਾਂ ਵਿਚ ਇਨ੍ਹਾਂ ਦੇ ਸਿਰਫ਼ ਤਿੰਨ ਰੂਪ; ਲਟ, ਲ੍ਰਿਟ ਤੇ ਲੋਟ ਹੀ ਬਚੇ। ਇਹ ਕ੍ਰਮਵਾਰ 
ਵਰਤਮਾਨਕਾਲੀ, ਭਵਿੱਖਕਾਲੀ ਅਤੇ ਆਗਿਆ ਬੋਧਕ ਸਨ। “ਅਪਕ੍ਰੰਸ਼” ਵਿਚ ਇਨ੍ਹਾਂ ਦੇ ਦੋ ਰੂਪ ਬਣੇ- 


ਪ੍ਰਾਚੀਨ ਲਕਾਰ ਅਤੇ ਕਾਰਦੰਤਕ; ਅਰਥਾਤ ਕਿਰਿਆ ਤੋਂ' ਬਣੇ ਹੋਏ ਨਾਂਵ ਸ਼ਬਦ ਰੂਪ। 


4.3.1 ਪੰਜਾਬੀ ਲਕਾਰ ਵਿਧਾਨ 


115 


ਦੁਨੀ ਚੰਦਰ (ਉਹੀ:371) ਦਾ ਵਿਚਾਰ ਹੈ ਕਿ ਪੰਜਾਬੀ “ਲਟ ਲਕਾਰ (ਵਰਤਮਾਨ ਤੋ` ਪੰਜਾਬੀ 
ਵਿਚ ਸੰਭਾਵੀ ਭਵਿੱਖਤ), “ਲੋਟ ਲਕਾਰ” (ਹੁਕਮੀ ਭਵਿੱਖਤ), “ਲ੍ਰਿਟ ਲਕਾਰ” (ਲਹਿੰਦੀ ਵਿਚ ਸ਼ੁੱਧ 
ਭਵਿੱਖਤ) ਅਤੇ “ਲੁੰਕ ਲਕਾਰ” ਵਿਚੋਂ ਨਿਕਲੇ ਪੰਜਾਬੀ ਦੇ ਸਹਾਇਕ ਕਿਰਿਆ ਰੂਪ “ਸੀ” ਅਤੇ “ਸਨ? 
ਆਦਿ ਮਿਲਦੇ ਹਨ। 'ਅਸ਼ਟਾਧਿਆਈ” ਦੇ ਵਿਚਾਰਾਂ ਦੇ ਚਾਨਣੇ ਵਿਚ ਪੰਜਾਬੀ ਦੇ ਲਕਾਰ ਵਿਧਾਨ ਬਾਰੇ 
ਨਿਮਨਲਿਖਤ ਚਰਚਾ ਕੀਤੀ ਗਈ ਹੈ: 
1 ਵਰਤਮਾਨ ਕਾਲ(ਲਟ ਲਕਾਰ) 

ਨਿਰੰਤਰ ਵਰਤਮਾਨ ਦੀ ਕਿਰਿਆ ਲਟ ਲਕਾਰ ਦੁਆਰਾ ਪੇਸ਼ ਕੀਤੀ ਜਾਂਦੀ ਹੈ। ਸੂਤਰ ਨੰ. (3- 
3-131) ਅਨੁਸਾਰ ਵਰਤਮਾਨ ਦੇ ਨਜਦੀਕ ਭਵਿੱਖ ਅਤੇ ਭੂਤਕਾਲ ਦਾਤ ਬੋਧ ਕਰਾਉਣ ਵਾਸਤੇ “ਲਟ 
ਲਕਾਰ” ਵਰਤਿਆ ਜਾਂਦਾ ਹੈ। ਦੁਨੀ ਚੰਦਰ (ਉਹੀ) ਇਸ ਨੂੰ “ ਸੰਭਾਵੀ ਭਵਿੱਖਤ” ਕਹਿੰਦਾ ਹੈ। ਉਸਦੇ 
ਅਨੁਸਾਰ ਇਹ ਵਰਤਮਾਨ ਕਾਰਦੰਤਕ ਹੈ। ਪਰ “ਅਸ਼ਟਾਧਿਆਈ” ਵਿਚ ਕਿਰਦੰਤਾਂ ਦੀ ਚਰਚਾ “ਕ੍ਰਿਤ” 
ਪਿਛੇਤਰ ਅਧੀਨ ਕੀਤੀ ਗਈ ਹੈ। 

“ਲਟ ਲਕਾਰ” ਦੇ ਰੂਪਾਂ ਦਾ ਪੰਜਾਬੀ ਭਾਸ਼ਾ ਉਪਰ ਥੋੜ੍ਹਾ ਪ੍ਰਭਾਵ ਮਿਲਦਾ ਹੈ।ਪੰਜਾਬੀ ਵਿਚ 


ਇਕ ਵਚਨ ਬਹੁਵਚਨ 
ਅੰਨਯ ਪੁਰਸ਼ ਹੈ ਹਨ 
ਮੱਧ ਪੁਰਸ ਹੈੱ ਹੋ 


ਇਨ੍ਹਾਂ ਸ਼ਬਦਾਂ ਦਾ ਮੂਲ ਸੰਸਕ੍ਰਿਤ ਭਾਸ਼ਾ ਦੀ ਧਾਤੂ “ਅਸ”(ਹੋਣਾ) ਤੋਂ ਬਣਿਆ ਹੈ। ਸੰਸਕ੍ਰਿਤ ਵਿਚ 
ਇਨ੍ਹਾਂ ਦਾ ਰੂਪ ਹੇਠਾਂ ਲਿਖੇ ਅਨੁਸਾਰ ਹੁੰਦਾ ਹੈ:- 


ਇਕ ਵਚਨ ਬਹੁਵਚਨ 
ਅੰਨਯ ਪੁਰਸ਼ ਅਸਤਿ ਸੰਤਿ 
ਮੱਧ ਪੁਰਸ਼ ਅਸਿ ਸਥੱ 


ਇਸ ਪ੍ਰਕਾਰ ਸੰਸਕ੍ਰਿਤ ਦੇ “ਅਸਤਿ” ਆਦਿ ਰੂਪਾਂ ਦੇ ਵਿਕਸਤ ਰੂਪ ਪੰਜਾਬੀ ਵਿਚ “ਹੈ” 


< 


ਅਸਤਿ ਹੈ 
ਸੰਤਿ ਹਨ 
ਅਸਿ ਹੈੱ 
ਸਥੱ ਹੋ 


116 


ਅਸਿਮ ਹਾੰ 
ਸ਼ਮਹ ਹਾਂ 

2 ਲੜ੍,ਲਿਟ੍‌ ਅਤੇ ਲੁੜ੍ ਲਕਾਰ (ਭੂਤਕਾਲ) 

ਪਾਣਿਨੀ ਨੇ ਅਓਤਨੇ ਲੜ੍ਹ (5-2-75) ਅਤੇ ਪੁਸਨੇ ਜਾਜੱਨਕਾਲੇ (3-2-777) ਆਦਿ ਸੂਤਰਾਂ 
ਵਿਚ ਭੂਤਕਾਲ ਸੰਬੰਧੀ ਲਕਾਰ ਵਿਧਾਨ ਦੀ ਵਿਆਖਿਆ ਪੇਸ਼ ਕੀਤੀ ਹੈ। ਸੰਸਕ੍ਰਿਤ ਧਾਤੂਆਂ ਦੇ ਭੂਤਕਾਲੀ 
ਰੂਪਾਂ ਦਾ ਪੰਜਾਬੀ ਉਪਰ ਨਾਂ-ਮਾਤਰ ਹੀ ਪ੍ਰਭਾਵ ਦਿਖਾਈ ਦਿੰਦਾ ਹੈ। ਜਿਵੇਂ: 
ਉ. ਸੰਸਕ੍ਰਿਤ- ਆਸ(ਪੰਜਾਬੀ “ਸਾ?): ਸੰਸਕ੍ਰਿਤ ਦੀ “ਅਸ” (ਹੋਣਾ) ਧਾਤੂ ਦਾ “ਰਿਗਵੇਦ” ਵਿਚ 
ਰੂਪ “ਆਸ” ਹੀ ਹੈ। ਇਹੋ ਰੂਪ ਪੰਜਾਬੀ ਵਿਚ ਪਰਵਰਤਿਤ ਹੋ ਕੇ “ਸਾ” ਬਣ ਗਿਆ ਹੈ। ਬਿਹਾਰੀ ਲਾਲ 
ਪੁਰੀ (ਉਹੀ:43) ਨੇ ਇਸ ਨੂੰ “ਅਪੂਰਨ ਭੂਤ” ਕਿਹਾ ਹੈ।ਉਹ ਪੰਜਾਬੀ ਵਿਚ ਇਸ ਦੀ ਪੇਸ਼ਕਾਰੀ ਇਨ੍ਹਾਂ 
ਵਾਕਾਂ ਦੁਆਰਾ ਕਰਦਾ ਹੈ: 
ਬੱਚਾ ਰੋਂਦਾ ਸਾ। 
ਉਹ ਗਿਆ ਸਾ। 
ਅ ਸੰਸਕ੍ਰਿਤ-ਆਸੀ, ਆਸੀ (ਪੰਜਾਬੀ “ਸੀ”): ਸੰਸਕ੍ਰਿਤ ਵਿਚ “ਅਸਿ” ਧਾਤੂ ਦਾ ਭੁਤਕਾਲੀ (ਲੰਕ 
ਲਕਾਰ) ਪ੍ਰਥਮ ਪੁਰਸ਼ ਇੱਕ ਵਚਨੀ ਰੂਪ “ਆਸੀਤ” ਹੈ। ਸ਼ਿਆਮ ਦੇਵ ਪਰਾਸ਼ਰ (ਉਹੀ:128) ਅਨੁਸਾਰ 
ਪੰਜਾਬੀ ਵਿਚ ਇਸ ਦਾ ਰੂਪ ਹੀ “ਸੀ” ਬਣਿਆ ਹੈ। ਜਿਵੇਂ: 

ਉਹ ਗਿਆ ਸੀ। 

ਉਸਨੇ ਕੀਤਾ ਸੀ। 

ਇਸ ਪ੍ਰਕਾਰ ਹੀ “ਅਸਿ” ਧਾਤੂ ਦੇ ਭੂਤਕਾਲ (ਲੰਕ ਲਕਾਰ) ਸੰਬੰਧੀ ਮੱਧ ਪੁਰਸ਼ ਇੱਕ ਵਚਨੀ 
ਸੰਸਕ੍ਰਿਤ ਰੂਪ “ਆਸੀ” ਬਣਿਆ ਹੈ; ਜਿਹੜਾ ਕਿ ਪੰਜਾਬੀ ਵਿਚ 'ਤੂੰ ਸੀ” ਬਣ ਗਿਆ; 
ਤੂੰ ਕੀਤਾ ਸੀ। 
ਤੂੰ ਖਾਧਾ ਸੀ। 
ਤੂੰ ਗਿਆ ਸੀ। 
ਏ ਸੰਸਕ੍ਰਿਤ- ਆਸਨ (ਪੰਜਾਬੀ “ਸਨ”): ਸੰਸਕ੍ਰਿਤ ਵਿਚ “ਅਸਿ” ਧਾਤੂ ਦਾ ਭੂਤਕਾਲੀ ਪਹਿਲਾ ਪੁਰਸ਼ 
ਬਹੁਵਚਨੀ ਰੂਪ “ਆਸਨ” ਹੈ; ਜਿਸ ਦਾ ਅਰਥ ਹੈ-“ਸਨ”।ਪੰਜਾਬੀ ਵਿਚਲੇ “ਸਨ” ਦੀ ਉਤਪਤੀ ਵੀ ਇਥੋਂ 
ਹੀ ਹੋਈ ਹੈ, ਜਿਵੇਂ: 
ਮੁੰਡੇ ਗਏ ਸਨ। 
ਬਾਬੇ ਆਏ ਸਨ। 
ਹੈ। ਇਸ ਤੋਂ ਹੀ ਪੰਜਾਬੀ ਵਿਚਲੇ “ਮੈਂ ਸਾਂ” ਦੀ ਉਤਪਤੀ ਹੋਈ ਹੈ। ਜਿਵੇਂ: 


117 


ਮੈਂ ਗਿਆ ਸਾਂ। 
ਮੈਂ ਕਰਦਾ ਸਾਂ। 
ਇਸ ਤਰ੍ਹਾਂ ਹੀ ਸੰਸਕ੍ਰਿਤ ਰੂਪ “ਆਸੀ” ਤੋਂ ਪੰਜਾਬੀ ਵਿਚ ਦੂਜਾ ਪੁਰਸ਼ 'ਸੈਂ” ਦੀ ਉਤਪਤੀ ਹੋਈ 


[7 


ਕਰਦਾ ਸੈਂ। 
ਗਿਆ ਸੇਂ। 

ਸਪੱਸ਼ਟ ਹੈ ਕਿ ਪੰਜਾਬੀ ਦੀਆਂ ਸਹਾਇਕ ਕਿਰਿਆਵਾਂ ( ਸੀ, ਸਨ, ਸਾਂ ਅਤੇ ਸੈਂ) ਆਦਿ 
ਸੰਸਕ੍ਰਿਤ ਦੇ “ਲੰਕ ਲਕਾਰ? ਤੋਂ ਨਿਕਲ ਕੇ ਪੰਜਾਬੀ ਵਿਚ ਆਈਆਂ ਹਨ। 


੧04: 


੧04: 


3 ਲ੍ਰਿਟ, ਲੁਟ ਲਕਾਰ (ਭਵਿੱਖਵਾਚੀ) 

ਪੰਜਾਬੀ ਵਿਚ “ਗਾ”, “ਗੇ” ਅਤ “ਗੀ” ਭਵਿੱਖਕਾਲ ਬੋਧਕ ਲੁਟ ਤੇ ਲ੍ਰਿਟ ਲਕਾਰ ਰੂਪਾਂ ਤੋਂ ਬਣੇ 
ਹਨ। ਸੂਤਰ ਨੰ. (3-2-112, 3-3-13, 3-3-15, 3-3-132 ਅਤੇ 3-3-133) ਅਨੁਸਾਰ ਇਨ੍ਹਾਂ ਦੋਵਾਂ 
ਲਕਾਰਾਂ ਤੋਂ ਭਵਿੱਖ ਦਾ ਬੋਧ ਹੁੰਦਾ ਹੈ। ਪਰ ਇਨ੍ਹਾਂ ਦੋਵਾਂ ਵਿਚਕਾਰ ਬੁਨਿਆਦੀ ਅੰਤਰ ਇਹ ਹੈ ਕਿ “ਲੁਟ 
ਲਕਾਰ” ਦੂਰ ਵਰਤੀ ਭਵਿੱਖ ਦਾ ਤੇ “ਲ੍ਰਿਟ ਲਕਾਰ” ਨਜ਼ਦੀਕ ਵਰਤੀ ਭਵਿੱਖਕਾਲ ਦਾ ਬੋਧ ਕਰਾਉਂਦਾ ਹੈ। 


ਇੱਕਵਚਨ ਬਹੁਵਚਨ 
ਪ੍ਰਥਮ ਪੁਰਸ਼ _ ਸੀ ਸਨ 
ਮੱਧ ਪੁਰਸ਼ ਸੇੱ ਸੌਂ 
ਉਤਮ ਪੁਰਸ਼ _ ਸਾਂ ਸੂੰ 
ਸੰਸਕ੍ਰਿਤ ਵਿਚ ਲ੍ਰਿਟ ਲਕਾਰ ਨੂੰ ਨਿਮਨਲਿਖਤ ਅਨੁਸਾਰ ਦੇਖਿਆ ਜਾ ਸਕਦਾ ਹੈ: 
ਇੱਕਵਚਨ ਬਹੁਵਚਨ 
ਪ੍ਰਥਮ ਪੁਰਸ਼ ਸਯਤਿ(ਸੀ) ਸਯੰਤਿ (ਸਨ) 
ਮੱਧ ਪੁਰਸ਼ ਸਯਸਿ(ਸੇਂ) ਸਯਥ(ਸੋ) 
ਉੱਤਮ ਪੁਰਸ਼ ___ ਸਯਾਮਿ(ਸਾਂ) ਸਿਯਾਮਹ(ਸੂੰ) 
ਉਕਤ ਸ਼ਬਦ ਰੂਪ “ਲ੍ਰਿਟ ਲਕਾਰ” ਦਾ ਪੰਜਾਬੀ ਉਤੇ ਪ੍ਰਭਾਵ ਸਪੱਸ਼ਟ ਕਰਦੇ ਹਨ; ਲਹਿੰਦੀ ਨਾਲ 
ਤੁਲਨਾ ਕੀਤਿਆਂ ਇਨ੍ਹਾਂ ਦੀ ਪ੍ਰਮਾਣਿਕਤਾ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ: 
ਚਲਿਸ਼ਯਤਿ ਚਲਸੀ 
ਚਲਿਸ਼ਯੰਤਿ ਚਲਸਨ 
ਚਲਿਸ਼ਯਸਿ ਚਲਸੇ' 


118 


ਚਲਿਸ਼ਯਥ ਚਲਸੋ 
ਚਲਿਸ਼ਯਮਿ ਚ਼ਲਸਾਂ 
ਚਲਿਸ਼ਯਾਮਹ ___ਚਲ ਸੂੰ 

ਪੰਜਾਬੀ ਵਿਚ ਦੂਜਾ ਭਵਿੱਖਕਾਲੀ ਦੂਰਵਰਤੀ “ਲੁਟ ਲਕਾਰ” ਹੈ। ਜਿਸ ਦੇ ਚਿੰਨ੍ਹ “ਗਾ” (ਪੁਲਿੰਗ 
ਇੱਕਵਚਨ), “ਗੀ” (ਇਸਤਰੀ ਲਿੰਗ, ਇੱਕ ਵਚਨ), “ਗੇ? (ਪੁਲਿੰਗ ਬਹੁਵਚਨ) ਅਤੇ “ਗੀਆਂ” 
(ਇਸਤਰੀ ਲਿੰਗ ਬਹੁਵਚਨ) ਹਨ।ਪੰਜਾਬੀ ਦੇ “ਗਾ”, “ਗੇ”, “ਗੀ” ਅਤੇ “ਗੀਆਂ” ਦੇ ਸੰਦਰਭ ਵਿਚ ਕਾਫ਼ੀ 
ਵਿਚਾਰ ਮਿਲਦੇ ਹਨ। “ਗਾ” ਦੇ ਸੰਬੰਧ ਵਿਚ ਵਿਦਿਆ ਭਾਸਕਰ ਅਰੁਣ (ਉਹੀ:226) ਦਾ ਵਿਚਾਰ ਹੈ ਕਿ 
ਇਸ ਦੀ ਉਤਪਤੀ ਸੰਸਕ੍ਰਿਤ “ਗਮ” ਧਾਤੂ ਦੇ ਭੂਤਕਾਲੀ ਕਿਰਦੰਤ ਰੂਪ “ਗਤਹ” ਤੋ ਹੋਈ ਹੈ। ਸ਼ਿਆਮ 
ਦੇਵ ਪਰਾਸ਼ਰ (ਉਹੀ: 131) ਅਨੁਸਾਰ ਸੰਸਕ੍ਰਿਤ ਧਾਤੂ “ਗਮ” ਤੋ ਭੂਤਕਾਲੀ “ਲੂੰਕ ਲਕਾਰ” ਪ੍ਰਥਮ ਪੁਰਸ਼ 
ਇੱਕਵਚਨੀ ਰੂਪ “ਆਗਾਤ” ਬਣਿਆ ਹੈ ਅਤੇ ਇਸ ਤੋਂ' ਹੀ ਪੰਜਾਬੀ ਵਿਚਲਾ “ਗਾ” ਹੋਂਦ ਵਿਚ ਆਇਆ 
ਹੈ।ਪਰਾਸ਼ਰ ਦੀ ਇਹ ਦਲੀਲ ਕਾਫ਼ੀ ਵਜ਼ਨਦਾਰ ਲਗਦੀ ਹੈ; ਜਦੋਂ ਸੰਸਕ੍ਰਿਤ ਦੇ ਸੰਦਰਭ ਵਿਚ ਪੰਜਾਬੀ 
ਵਿਚਲੇ “ਗਾ” ਦਾ ਅਧਿਐਨ ਕੀਤਾ ਜਾੰਦਾ ਹੈ। 

ਸੰਸਕ੍ਰਿਤ ਦਾ “ਆਗਾਤ” ਲੰਬ ਲਕਾਰ ਇੱਕ ਵਚਨ, ਪੁਲਿੰਗ ਬੋਧਕ ਹੈ: ਜਿਸ ਦਾ ਅਰਥ ਹੈ, 
“ਗਿਆ ਸੀ”। ਇਸ ਤੋਂ ਹੀ ਪੰਜਾਬੀ ਦੇ ਭਵਿੱਖਕਾਲੀ (ਲੁਟ ਲਕਾਰ) ਪੁਲਿੰਗ ਇੱਕਵਚਨੀ ਰੂਪ “ਗਾ” ਦੀ 
ਉਤਪਤੀ ਹੋਈ ਹੈ । ਜਿਵੇਂ: 
ਮੁੰਡਾ ਜਾਵੇਗਾ। 
ਬਾਬਾ ਖਾਵੇਗਾ। 
(ਤੂੰ ਗਿਆ ਸੀ) ਬਣਿਆ ਹੈ। ਇਸੇ “ਅਗਾ” ਤੋਂ ਪੰਜਾਬੀ ਵਿਚਲਾ ਮੱਧ ਪੁਰਸ਼ “ਗਾ” ਹੋਂਦ ਵਿਚ ਆਇਆ 
ਹੈ; ਜਿਵੇਂ, “ਤੂੰ ਖਾਵੇਂਗਾ”, ਤੁ ਜਾਵੇਗਾ” ਤੇ “ਤੂੰ ਗਾਵੇਂਗਾ” ਆਦਿ। ਇਸ ਨਿਯਮ ਅਨੁਸਾਰ ਹੀ ਸੰਸਕ੍ਰਿਤ 
“ਗਮ” ਧਾਤੂ ਦੇ ਭੂਤਕਾਲੀ ਉੱਤਮ ਪੁਰਸ਼ ਇੱਕਵਚਨੀ ਰੂਪ “ਆਗਾਮਾ” (ਮੈਂ ਗਿਆ ਸੀ) ਦੀ ਉਤਪਤੀ ਹੋਈ 
ਹੈ ਅਤੇ ਇਸ ਤੋਂ ਪੰਜਾਬੀ ਵਿਚਲੇ “ਗਾ” (ਉਤਮ ਪੁਰਸ਼ ਇੱਕਵਚਨ) ਦਾ ਰੂਪ ਹੋਂਦ ਵਿਚ ਆਇਆ 

ਇਉਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚਲੇ ਭੂਤਕਾਲੀ ਧਾਤੂ (ਸਹਾਇਕ ਕਿਰਿਆ) ਰੂਪ “ਸੀ”, 
“ਸਨ” ਆਦਿ ਸੰਸਕ੍ਰਿਤ ਮੂਲਕ ਹਨ। ਇਸੇ ਤਰ੍ਹਾਂ ਹੀ ਪੰਜਾਬੀ ਦੇ ਭਵਿੱਖਕਾਲੀ; “ਗਾ”, “ਗੇ”, “ਗੀ”, 
“ਗੀਆਂ” ਆਦਿ ਜੋ ਸਹਾਇਕ ਕਿਰਿਆਵਾਂ ਹਨ, ਉਨ੍ਹਾਂ ਦਾ ਬੀਜ਼ ਰੂਪ ਸੰਸਕ੍ਰਿਤ ਵਿਚ ਦਿਖਾਈ ਦਿੰਦਾ ਹੈ। 
4 ਲੋਟ ਲਕਾਰ (ਮੱਧਪੁਰਸ਼, ਇੱਕਵਚਨੀ) 

ਸੂਤਰ ਨੰ. (3-3-161,162 ਅਤੇ 3-3-273) ਅਨੁਸਾਰ “ਸੱਦਾ”, ਬੇਨਤੀ”, “ਜਗਿਆਸਾ” 
ਆਦਿ ਸਾਰੇ ਅਰਥਾਂ ਨੂੰ ਸਾਕਾਰ ਕਰਨ ਵਾਸਤੇ “ਲੋਟ ਲਕਾਰ” ਦੀ ਵਰਤੋਂ ਹੁੰਦੀ ਹੈ। ਜਿਵੇਂ 
ਤੁਸੀ ਸਾਡੇ ਘਰ ਆਓ। 


119 


ਅੱਜ ਰੋਟੀ ਸਾਡੇ ਪਾਸ ਹੀ ਖਾਓ। 
ਇੱਛਾ ਹੋਵੇ ਤਾਂ ਮੰਦਰ ਵਿਚ ਰੁਕ ਸਕਦੇ ਹੋ। 

ਪੰਜਾਬੀ ਅਤੇ ਸੰਸਕ੍ਰਿਤ ਵਿਚਲੇ ਸ਼ਬਦਾਂ ਦੀ ਤੁਲਨਾ ਕੀਤਿਆਂ ਇਹ ਜ਼ਿਆਦਾ ਸਪੱਸ਼ਟ ਹੋ ਜਾਣਗੇ: 
ਸੰਸਕ੍ਰਿਤ ਪੰਜਾਬੀ 


< 


ਤਵ ਕਰ ਤੂੰ ਕਰ 
ਤਵੰ ਖੇਲ ਤੂੰ ਖੇਡ 
ਤਵੰ ਖਾਦ ਤੂੰ ਖਾਹ 


(ਉ) ਸੰਸਕ੍ਰਿਤ ਦੇ ਲੋਟ ਲਕਾਰ ਅਤੇ ਵਿਧੀ ਲਿੰਕ(ਪ੍ਰਥਮ ਪੁਰਸ਼, ਇਕਵਚਨ) ਦਾ ਪੰਜਾਬੀ ਤੇ ਪ੍ਰਭਾਵ: 
ਪੰਜਾਬੀ ਭਾਸ਼ਾ ਉਤੇ “ਲੋਟ ਲਕਾਰ” ਅਤੇ “ਵਿਧੀ ਲਿੰਕ ਲਕਾਰ? (ਪ੍ਰਥਮ ਪੁਰਸ਼, ਇੱਕਵਚਨ) ਦਾ ਪ੍ਰਭਾਵ ਵੀ 


ਦੇਖਣ ਨੂੰ ਮਿਲਦਾ ਹੈ: 


ਲੋਟ ਲਕਾਰ: 
ਉਤਿਸ਼ਠਤੁ ਉਠੂ 
ਉਜੱਰਤੁ ਉਜਤੂ 
ਆਖਿਯਾਤੁ ਆਖ 
ਆਸਫ਼ਰਤੂ ਆਫਰੂ 
ਰਿ ਨ 
ਵਿਧੀ ਲਿੰਕ 
ਉਤਿਸ਼ਠੇਤੁ ਉਠੇ 
ਉਤਪਤੇਤ ਅੱਪੜੇ 
ਕੰਪੇਤ ਥੀ 
ਕਰੇਤ ਕਰੇ 
ਖਾਦੇਤ ਖਾਵੇ 
ਗਰਜੇਤ ਗੱਜੇ 
(ਅ) ਲੋਟ ਲਕਾਰ ਉਤਮਪੁਰਸ਼, ਇੱਕਵਚਨ:ਸੰਸਕ੍ਰਿਤ ਵਿਚਲੇ “ਲੋਟ ਲਕਾਰ” ਇੱਕਵਚਨ ਦਾ ਪੰਜਾਬੀ ਉਪਰ 
ਪੂਰਾ ਪ੍ਰਭਾਵ ਹੈ। ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਥੋੜ੍ਹਾ ਬਹੁਤਾ ਰੂਪਾਤਮਕ ਪੱਧਰ ਉਪਰ ਅੰਤਰ ਜ਼ਰੂਰ 


120 


ਮਿਲਦਾ ਹੈ। ਪੰਜਾਬੀ ਦੇ “ਲੋਟ ਲਕਾਰ”(ਉੱਤਮ ਪੁਰਸ਼, ਇੱਕਵਚਨੀ) ਦੀਆਂ ਕੁਝ ਮਿਸਾਲਾਂ ਇਸ ਪ੍ਰਕਾਰ 


ਹਨ. 


ਦਾ ਪ੍ਰਭਾਵ ਪਿਆ ਹੈ। ਪੰਜਾਬੀ ਵਿਚਲੇ “ਕਰਾਂ'ਰੂਪਾਂ ਦੇ ਅਖੀਰ ਵਿਚ ਨਾਸਿਕਤਾ ਲੋਟ ਲਕਾਰ, ਉਤਮ ਪੁਰਸ਼ 
ਇੱਕਵਚਨ “ਕਰਵਾਣਿ”, ਕਰਾਣਿ” ਆਦਿ ਰੂਪਾਂ ਨਾਲ ਇਸ ਦੀ ਸਾਂਝ ਪੱਕੀ ਕਰਦੀ ਹੈ। 
5 ਵੈਦਿਕ “ਲੇਟ ਲਕਾਰ? ਤੇ ਪੰਜਾਬੀ 
ਪਾਇਆ ਜਾਂਦਾ। ਇਸ ਦੀ ਵਰਤੋ' ਕੇਵਲ ਵੈਦਿਕ ਵਿਚ ਹੁੰਦੀ ਸੀ। ਇਸ ਨੂੰ ਭਵਿੱਖਕਾਲੀ ਅਰਥਾਂ ਵਿਚ 
ਵਰਤਿਆ ਜਾਂਦਾ ਹੈ।ਲਹਿੰਦੀ ਵਿਚ ਇਸ ਦਾ ਰੂਪ ਅੱਜ ਵੀ ਪੂਰਾ ਕਾਇਮ ਮਿਲਦਾ ਹੈ।ਲਹਿੰਦੀ ਦੇ ਸ਼ਬਦਾਂ 
“ਗੱਛਸੀ”, “ਖਾਸੀ”, “ਕਰਸੀ”, “ਜਾਸੀ” ਅਤੇ “ਹੋਸੀ” ਆਦਿ ਮੂਲ ਵੈਦਿਕ “ਲੇਟ ਲਕਾਰ”(ਮੱਧ ਪੁਰਸ਼ ) 
ਦੇ ਸਮਾਨ ਰੂਪ ਤੋਂ ਭਵਿੱਖਕਾਲੀ ਅਰਥਾਂ ਦੇ ਸੂਚਕ ਹਨ 

“ਵੇਦਾਂ ਵਿਚ “ਕਰਨ” (ਉਹ ਕਰਨ), “ਗੱਛਾਨ'(ਉਹ ਜਾਣ) ਆਦਿ ਲੇਟ ਲਕਾਰ ਪ੍ਰਥਮ ਪੁਰਸ਼, 
ਆਦਿ ਰੂਪਾਂ ਵਿਚ ਇਸ ਦੀ ਵਰਤੋ' ਹੋਈ ਸਪੱਸ਼ਟ ਦਿਖਾਈ ਦਿੰਦੀ ਹੈ। ਵੈਦਿਕ ਭਾਸ਼ਾ ਅਤੇ ਪੰਜਾਬੀ ਵਿਚ 


ਸਮਾਨਤਾ ਰੱਖਦੇ ਕੁਝ ਹੋਰ ਸ਼ਬਦ ਰੂਪ ਇਸ ਪ੍ਰਕਾਰ ਹਨ: 


ਵੈਦਿਕ ਪੰਜਾਬੀ 
ਯਾਨ ਜਾਣ 
ਚਰਨ ਚਰਨ 
ਜੀਵਾਨ ਜੀਵਨ 
ਪ੍ਰਛਾਨ ਪੁੱਛਣ 
ਸ਼ਿਕਸ਼ਾਨ ਸਿਖਣ 


121 


ਅਧਿਆਇ: 5 
ਪੰਜਾਬੀ ਭਾਸ਼ਾ ਦੀ ਵਾਕ ਜੁਗਤ 


5.0 ਪਿਛੋਕੜ 

ਵਾਕਾਂ ਬਿਨਾ ਭਾਸ਼ਾ ਦੀ ਕਲਪਨਾ ਵੀ ਨਹੀ' ਕੀਤੀ ਜਾ ਸਕਦੀ,ਮਨੁੱਖ ਵਾਕਾਂ ਵਿਚ ਸੋਚਦਾ ਹੈ ਅਤੇ 
ਵਾਕਾਂ ਵਿਚ ਹੀ ਬੋਲਦਾ ਹੈ।ਰਿਗਵੇਦ (1-146:45) ਵਿਚ “ਵਾਕ” ਨੂੰ ਸੰਪੂਰਨ ਭਾਸ਼ਾ ਦਾ ਦਰਜਾ ਦਿੱਤਾ 
ਗਿਆ ਹੈ।ਜੋ “ਚਤਵਾਰਿ ਵਾਕ” ਦੀ ਗੱਲ ਵੇਦਾਂ ਵਿਚ ਕੀਤੀ ਗਈ ਹੈ,ਉਸ ਨੂੰ ਪਤੰਜਲੀ (ਮਹਾਭਾਸ਼ਯ:32) 
ਵਿਖਿਆਤ ਕਰਦਾ ਹੋਇਆ ਲਿਖਦਾ ਹੈ ਕਿ ਵਾਕ ਵਿਚ ਚਾਰ ਪ੍ਰਕਾਰ ਦੇ ਸ਼ਬਦ ਨਾਂਵ, ਅਖਿਆਤ, 
ਉਪਸਰਗ ਅਤੇ ਨਿਪਾਤ ਹੁੰਦੇ ਹਨ। “ਕਰਮ ਮੀਮਾਂਸਾ” ਦੇ ਬਾਰਵੇਂ ਅਧਿਆਇ ਵਿਚ ਵੇਦ-ਵਾਕਾਂ ਸੰਬੰਧੀ 
ਗਿਆ ਹੈ। “ਛਾਂਦਗਯੋ ਉਪਨਿਸਦ” (7-2-9) ਨੇ ਭਾਸ਼ਾ ਦੀ ਪ੍ਰਮੁਖ ਹਸਤੀ ਵਾਕਾਂ ਨੂੰ ਹੀ ਸਵੀਕਾਰ ਕੀਤਾ 
ਹੈ। “ਅਸਟਾਧਿਆਈ” ਨੂੰ ਧੁਨੀ ਵਿਗਿਆਨ ਅਤੇ ਰੂਪ ਵਿਗਿਆਨ ਨਾਲ ਸੰਬੰਧਿਤ ਕਰਕੇ ਹੀ ਵਿਚਾਰਿਆ 
ਜਾਂਦਾ ਰਿਹਾ ਹੈ। ਇਸ ਕਰਕੇ ਇਸ ਨੂੰ “ਸ਼ਬਦ ਸ਼ਾਸਤ੍ਰ” ਜਾਂ “ਪਦ ਸ਼ਾਸਤ੍ਰ` ਕਹਿੰਦੇ ਹਨ। ਪਤੰਜਲੀ ਨੇ ਵੀ 

੭#ਥ ਯਲਟਾਨਸ਼ਾਨਨਨ/ ਯਲਟਾਨਸ਼ਾਨਨੰ ਨ ਸਲਤਨਕੁਤ ਵੇਆਤਵਲਨ/ / 

ਪਾਣਿਨੀ ਨੇ ਵਾਕ ਦੀ ਧਾਰਨਾ ਤੋਂ ਆਰੰਭ ਕਰਕੇ “ਸੁਣਨ ਗੋਚਰੇ ਵਾਕ” ਤੱਕ ਨਿਰੰਤਰ ਚਿੰਤਨ 
ਕੀਤਾ ਹੈ। ਭਾਵੇਂ ਇਹ ਵਿਚਾਰ ਚਰਚਾ ਬੜੀ ਸੰਖੇਪ ਹੈ। ਅਸਲ ਵਿਚ “ਸਮਰੱਥ ਪਦਵਿਧੀਹ” ਦਾ ਸਿਧਾਂਤ 
ਪੂਰੇ ਵਿਆਕਰਨ ਵਿਚ ਹੀ _ਅੰਤਰਨਿਹਿਤ ਹੈ।ਅਜੋਕੀ ਭਾਸ਼ਾ ਵਿਗਿਆਨਕ ਸ਼ਬਦਾਵਲੀ ਦੇ ਚਿੰਨ੍ਹ ਦੇ 
ਨਜ਼ਦੀਕ ਸਮਝਣਯੋਗ ਵਾਚ ਅਰਥ, ਨਾਂਵ (ਚਿਹਨਤ) ਹੈ।ਇਹ ਦੋਵੇਂ ਇੱਕ ਦੂਸਰੇ ਵਿਚ ਸਮਾਏ ਹੋਏ ਹਨ। 
ਨਾ ਤਾਂ ਅਰਥ ਰਹਿਤ ਵਾਕ ਸੰਭਵ ਹੈ ਅਤੇ ਨਾ ਹੀ ਵਾਕ ਦੇ ਸੁਣਨ ਤੋਂ ਬਿਨਾ ਅਰਥ ਦੀ ਪ੍ਰਤੀਤੀ ਹੁੰਦੀ 
ਹੈ।ਇਸ ਪ੍ਰਕਾਰ ਵਿਆਕਰਨ ਦਾ ਉਦੇਸ਼ ਦੋਵਾਂ ਦੇ ਅੰਤਰ ਸੰਬੰਧਾਂ ਦੀ ਪੇਸ਼ਕਾਰੀ ਕਰਨਾ ਹੈ।ਪਾਣਿਨੀ ਨੇ 


122 


ਵਾਕ ਦੀਆਂ ਕਿਸਮਾਂ ਦਾ ਉਲੇਖ਼ ਤਾਂ ਕੀਤਾ ਹੈ ਪਰ ਉਹਨਾਂ ਦੀ ਪਰਿਭਾਸ਼ਾ ਸਿੱਧੇ ਸ਼ਬਦਾਂ ਵਿਚ ਪੇਸ਼ ਨਾ 
ਕਰਕੇ ਵੱਖ-ਵੱਖ ਰੂਪਾਂਤਮਿਕ ਪੱਖਾਂ ਤੋਂ ਉਨ੍ਹਾਂ ਦਾ ਵਰਨਣ ਕੀਤਾ ਹੈ। ਕਾਰਜੀ ਪੱਧਰ ਉਪਰ ਵਾਕਾਂ ਦੀਆਂ 
ਨਿਮਨ ਲਿਖ਼ਤ ਕਿਸਮਾਂ ਬਿਆਨ ਕੀਤੀਆਂ ਗਈਆਂ ਹਨ- 

(ਉ) ਆਗਿਆਵਾਚੀ ਵਾਕ- _/ਵੇਆੀ #ਨੰਤੂਣਾ ਆਮੰਤਰਣਾ %ਧੀਲਟ ਸੰਭਸ਼ਨ ਪੁਾਰਥਨੇਨੂ /ੱਗ(3-7- 
9767), ਲੱਟ ਚ (3-3-762) 

(ਅ) ਪ੍ਰੇਰਣਾਵਾਚੀ ਅਤੇ ਮਨਚਾਹੀ ਆਗਿਆਵਾਚੀ ਵਾਕ- ਘਸ਼ਾਆਂਤਸਰਨਾ ਘਰਾਅਤ ਕਾਲੇਨ ਤਯਾਂਦ 
('3-7-/63).ਨ% ਲਟ (3-3-765) 

(ਏ) ਆਪਣਾ ਉਦੇਸ਼ ਪ੍ਰਗਟ ਕਰਨ ਸੰਬੰਧੀ ਵਾਕ- ਕਾਮਵੇਦਨੋਆਨੇੱਚ/ਤ (3-3-755) 

(ਸ) ਅਸੀਸ ਦੇਣ ਸੰਬੰਧੀ ਵਾਕ- ਨਾ (3-4-776) 

(ਹ) ਬੇਨਤੀ ਵਾਚਕ ਵਾਕ- %/ਹਨਤ /ਵਨਿਆਯੌਨੇ ਚ ($-7-6/2 

(ਕ) ਦੂਰ ਤੋ ਬਲਾਉਣ ਸੰਬੰਧੀ- ਟੁਰਾੇਦ੍ਹੁਤੇ ਲਾ ($-2-64% ਠੈਹੇਪੂਯਗੇ ਹੈਹਯੌਹ ($-੭-85) 


(ਖ) ਪ੍ਰਸ਼ਨਵਾਚੀ _ਵਾਕ- _ਅਨਦਾਤੰ _ਪੁਸ਼ਨਾਨਤਾਨਘਨਤਲੌਹ _($-2-/6060), _#ਨੱਤਸ਼ਰਣਾਆਆ 
ਹਸ਼ਨਨੱਖਯਾਨਲੰਹ (6-002-/65) 


(ਗ) ਹਾਂ ਵਾਚੀ ਵਾਕ-ਨਹ ੫/=ਆਰੰਡੇ ($-7-379 

(ਘ) ਉਤਰਵਾਚੀ ਵਾਕ- /ਵੇਭਾਲਾ ਪੁੰਸਟੁ/ਤੇਵਚਨੇ ਨੇਹ ($-2-੭3), ਨਨ ਪੁੀੰਸਟੁ/ਤਵਲਨੇ3-2- 
726), ਨੰਵਾਂਵਭਾਸ਼ਾ (3-2-727) 

(ਕ) ਮਜਾਕ ਕਰਨ ਸੰਬੰਧੀ-ਲੇਹਅਨੇ ਹਹਾਨੇ ਟੇ ($-7-462, 

(ਚ) ਵਿਸਮੈ ਬੋਧਕ-/ਦਤ੍ਰਾਂਕਰਣੇ ਚ (3-੭-/50) 

(ਛ) ਘਟਨਾ ਵਰਨਣ-/ਨੈਸਾਆਨੰਹ ਪਲੇਨ /ਤੱਕਾਂਕਾਲ੍ਕਲ਼/ ($-2-//47 
ਵਾਚਕ,ਨਿੰਦਾ ਵਾਚਕ, ਸਮ੍ਰਿਤੀ ਵਾਚਕ ਆਦਿ ਕਾਰਜੀ ਵਾਕਾਂ ਦਾ ਉਲੇਖ਼ ਵੀ ਕੀਤਾ ਗਿਆ ਹੈ। ਪਾਣਿਨੀ 
ਨੇ ਇੱਛਾ ਬੋਧਕ,ਸਮੁੱਚ ਬੋਧਕ, ਕਿਰਿਆ ਸੰਵਿਹਾਰ,ਕਿਰਿਆ ਪ੍ਰਬੰਧ ਅਤੇ ਪ੍੍‌ਰਣਾਰਥਕ ਵਾਕਾਂ ਦੇ ਲੱਛਣਾਂ 
ਦਾ ਜ਼ਿਕਰ ਵੀ ਕੀਤਾ ਹੈ।ਕਾਰਕ ਤੇ ਵਾਚ ਦੋਵੇਂ ਸੰਕਲਪ ਹੀ ਵਾਕ ਦੀ ਰੂਪ ਰਚਨਾ ਨਾਲ ਸੰਬੰਧਿਤ 
ਹਨ।ਵਾਕ ਦੇ ਵਾਕਾਰਥਿਕ ਸੰਬੰਧਾਂ ਅਤੇ ਸ਼ਬਦ ਰੂਪਾਂ ਦੇ ਵਿਆਕਰਨਿਕ ਪ੍ਰਗਟਾਅ ਦੇ ਸੁਮੇਲ ਵਿਚੋਂ ਉਪਜੀ 
ਮੇਲਣ ਕਿਰਿਆ ਨੇ ਕਾਰਕ ਅਤੇ ਵਾਚ ਦੇ ਸੰਕਲਪ ਨੂੰ ਜਨਮ ਦਿੱਤਾ। ਇਉਂ ਵਾਕ ਵਿਚ ਵਿਚਰਦੇ 
ਵਿਆਕਰਨਿਕ ਸ਼ਬਦ ਰੂਪਾਂ ਦੇ ਵਾਕਾਰਥਿਕ ਸੰਬੰਧਾਂ ਦਾ ਅਧਿਐਨ ਵਾਕ ਵਨਿਆਸ ਦੇ ਵਿਸ਼ੇ ਨਾਲ ਹੀ 
ਬਵਾਸਤਾ ਹੈ।ਇਸ ਅਧਿਆਇ ਵਿਚ ਅਸੀਂ “ਅਸ਼ਟਾਧਿਆਈ” ਦੀ ਸਿਧਾਂਤਕ ਅੰਤਰ-ਦ੍ਰਿਸ਼ਟੀ ਵਿਚ 
ਪੰਜਾਬੀ ਭਾਸ਼ਾ ਦੀ ਵਾਕ ਜੁਗਤ ਵਿਚ ਵਿਚਰਦੇ ਵਾਕਾਰਥਿਕ ਸੰਬੰਧਾਂ ਦਾ ਅਧਿਐਨ ਕਰਨ ਦਾ ਯਤਨ ਕੀਤਾ 
ਹੈ। 


5.1 ਪੰਜਾਬੀ ਵਾਕ ਰਚਨਾ ਵਿਚ ਕਾਰਕ ਸੰਬੰਧ 


123 


ਪਾਣਿਨੀ ਦੀ ਵਿਕਾਰੀ ਸ਼ਬਦ- ਪ੍ਰਣਾਲੀ ਕਾਰਕ ਦੇ ਸੰਕਲਪ ਉਤੇ ਹੀ ਆਧਾਰਿਤ 
ਹੈ।ਅਸ਼ਟਾਧਿਆਈ ਵਿਚ ਕਾਰਕ ਨੂੰ ਅਰਥ ਅਤੇ ਕਾਰਜ ਦੇ ਪ੍ਰਸੰਗ ਵਿਚ ਰੱਖ ਕੇ ਵਿਚਾਰਿਆ ਗਿਆ 
ਹੈ।ਇਉਂ ਪਾਣਿਨੀ ਨੇ ਕਾਰਕ ਦੀ ਸੰਕਲਪਨਾ ਨਾਂਵ-ਪਦ ਅਤੇ ਕਿਰਿਆ-ਪਦ ਦੇ ਅੰਤਰਨਿਹਿਤ ਅਰਥ 
ਅਤੇ ਕਾਰਜ ਦੇ ਤਾਰਕਿਕ ਸੰਬੰਧਾਂ ਦੇ ਆਧਾਰ ਉਪਰ ਕੀਤੀ ਹੈ। ਪਾਣਿਨੀ ਦਾ ਕਾਰਕ ਸਿਧਾਂਤ ਅਜਿਹੇ 
ਵਾਕਾਰਥਿਕ ਸੰਬੰਧਾਂ ਦਾ ਸਮੁੱਚ ਹੈ, ਜਿੰਨ੍ਹਾਂ ਦੀ ਸੰਕਲਪਨਾ ਭਾਸ਼ਾ ਦੀ ਡੂੰਘ-ਸਤਹ ਵਿਚ ਅਰਥਾਂ ਦੇ ਪੱਧਰ 
ਉਤੇ ਹੋ ਕੇ, ਸਤੱਹੀ-ਸਤਹ ਵਿਚ ਕਾਰਕ- ਸੂਚਕ ਚਿੰਨ੍ਹਾਂ ਭਾਵ ਵਿਭਕਤੀਆਂ ਰਾਹੀਂ ਪੇਸ਼ ਹੁੰਦੀ ਹੈ। ਇਸ 
ਤਰ੍ਹਾਂ ਪਾਣਿਨੀ ਦੇ ਕਾਰਕ ਸਿਧਾਂਤ ਦੇ ਦੋ ਪੱਖ ਹਨ: 

1. ਵਾਕ ਰਚਨਾ ਦੇ ਵਾਕਾਰਥਿਕ ਸੰਬੰਧ 
2. ਸਤੱਹੀ-ਸਤਹ ਵਿਚ ਵਿਭਕਤੀਆਂ ਰਾਹੀ' ਉਨ੍ਹਾਂ ਦੀ ਪੇਸ਼ਕਾਰੀ। 

20ਵੀ' ਸਦੀ ਵਿਚ ਪੱਛਮੀ ਦੁਨੀਆਂ ਵਿਚ ਵਿਕਸਿਤ ਕਾਰਕ-ਮਾਡਲ ਭਾਸ਼ਾ ਦੀ ਡੂੰਘ-ਸਤਹ ਵਿਚ 
ਕਾਰਜਸ਼ੀਲ ਕਾਰਕ-ਸੰਬੰਧਾਂ ਨੂੰ ਸਤੱਹੀ-ਸਤਹ ਵਿਚ ਪੇਸ਼ ਕਰਨ ਤੋਂ ਅਸਮਰੱਥ ਰਹੇ ਹਨ। ਦਰਅਸਲ ਉਹ 
ਪਾਣਿਨੀ ਦੇ ਕਾਰਕ-ਸਿਧਾਂਤ ਦੇ ਇਸ ਦਵੰਦਾਤਮਕ ਸੁਭਾਅ ਕਾਰਨ ਉਲਝ ਗਏ। ਸਿੱਟੇ ਵਜੋਂ ਉਹ ਇਹੋ 
ਸਮਝਦੇ ਰਹੇ ਕਿ ਪਾਣਿਨੀ ਦਾ ਕਾਰਕ-ਸਿਧਾਂਤ ਸਿਰਫ ਵਾਕਾਤਮਿਕ ਸੰਬੰਧਾਂ ਤੱਕ ਸੀਮਤ ਹੈ। ਇਸੇ ਵਜ੍ਹਾ 
ਕਾਰਨ ਪਰੰਪਰਾਈ ਵਿਆਕਰਨ ਵਿਚ ਕਾਰਕ ਨੂੰ ਕੇਵਲ ਭਾਸ਼ਾ ਦੀ ਸਤੱਹੀ-ਸਤਹ ਤੱਕ ਸੀਮਤ ਕਰਕੇ ਹੀ 
ਵਿਚਾਰਿਆ ਗਿਆ ਹੈ। ਭਾਵੇਂ ਭਾਸ਼ਾ ਵਿਗਿਆਨ ਦੇ ਆਧੁਨਿਕ ਦੌਰ ਵਿਚ ਚੌਮਸਕੀ(1957ਅਤੇ 1965) 
ਅਤੇ ਫਿਲਮੋਰ (1968) ਆਦਿ ਭਾਸ਼ਾ ਚਿੰਤਕਾਂ ਨੇ ਕਾਰਕ ਦੀ ਪਰਿਭਾਸ਼ਾ ਭਾਸ਼ਾ ਦੀ ਡੂੰਘ-ਸਤਹ ਅਤੇ 
ਸਤੱਹੀ- ਸਤਹ ਦੇ ਪ੍ਰਸੰਗ ਵਿਚ ਹੀ ਕੀਤੀ ਹੈ।ਪਰ ਫਿਰ ਵੀ ਵੱਖ-ਵੱਖ ਭਾਸ਼ਾਵਾਂ ਵਿਚ ਕਾਰਕਾਂ ਦੀ 
ਸੰਖਿਆ-ਸੂਚੀ ਅਤੇ ਇਨ੍ਹਾਂ ਦੇ ਭਾਵਾਤਮਿਕ ਗੁਣਾਂ ਨੂੰ ਸਮਝਣ ਦੀ ਦ੍ਰਿਸ਼ਟੀ ਤੋ ਪੱਛਮੀ ਭਾਸ਼ਾ ਵਿਗਿਆਨੀ 
ਉਲਝੇ ਰਹੇ ਹਨ।ਸਾਇਦ ਇਸੇ ਕਰਕੇ ਫਿਲਮੋਰ(ਉਹੀ) ਨੇ ਕਿਹਾ ਹੈ ਕਿ ਕਾਰਕ ਦੇ ਸੰਕਲਪ ਨਾਲ ਸੰਬੰਧਿਤ 
ਬੁਨਿਆਦੀ ਸਮੱਸਿਆਵਾਂ ਨਿਰੁੱਤਰ ਖੜ੍ਹੀਆਂ ਹਨ। 

“ਅਸ਼ਟਾਧਿਆਈ” ਦੇ ਛੇਵੇਂ ਤੋਂ ਆੱਠਵੇਂ ਅਧਿਆਇ ਤੱਕ ਵਾਕ ਵਨਿਆਸ ਦੀ ਸੂਤਰਿਕ 
ਵਿਆਖਿਆ ਚਲਦੀ ਹੈ। ਸੂਤਰ ਨੰ.(1-4-23) ਤੋਂ (1-4-55) ਤੱਕ ਕਾਰਕ ਦੇ ਸੰਕਲਪ ਨਾਲ ਅਤੇ 
ਤੀਸਰੇ ਅਧਿਆਇ ਵਿਚ ਵਾਚ ਵਿਧਾਨ ਨਾਲ ਸੰਬੰਧਿਤ ਸੂਤਰ ਹਨ। ਕਾਰਕ ਸਿਧਾਂਤ ਦਾ ਮੁਢਲਾ ਸੂਤਰ (1- 
4-23) ਹੈ, ਇਹ ਇੱਕ ਅਧਿਕਾਰ ਸੂਤਰ ਹੈ; ਇਸ ਵਿਚ “ਕਾਰਕੇ” ਪਦ ਨੂੰ ਪੇਸ਼ ਕੀਤਾ ਗਿਆ ਹੈ।ਇਸ 
ਪ੍ਰਕਰਣ ਦੇ ਸਾਰੇ ਸੂਤਰ ਇਸ ਅਧੀਨ ਹੀ ਵਿਚਰਦੇ ਹਨ। “ਅਸ਼ਟਾਧਿਆਈ” ਵਿਚ ਕਿਸੇ ਵੀ ਸੂਤਰ 
ਦੁਆਰਾ ਵਿਸ਼ਿਸ਼ਟ ਰੂਪ ਤੋਂ ਕਾਰਕ ਨੂੰ ਪੇਸ਼ ਨਹੀਂ ਕੀਤਾ ਗਿਆ। ਇਸ ਦਾ ਕਾਰਨ ਪਾਣਿਨੀ ਦੀ ਅਤਿ 
ਸੰਖੇਪ ਸ਼ੈਲੀ ਜਾਂ ਰੁਚੀ ਹੋ ਸਕਦਾ ਹੈ। , ਜਾਂ ਫਿਰ ਇਹ ਹੋ ਸਕਦਾ ਹੈ ਕਿ ਉਸ ਸਮੇਂ ਕਾਰਕ ਨੂੰ “ਅਨਵਰਥ” 
ਸੰਗਿਆ ਦੇ ਰੂਪ ਵਿਚ ਵਿਚਾਰਿਆ ਜਾਦਾ ਸੀ, ਜਿਹੜੀ ਕਿ ਜਾਣੀ ਪਛਾਣੀ ਵਿਆਕਰਨਿਕ ਮਦ ਸੀ। ਇਸ 
ਕਰਕੇ ਪਾਣਿਨੀ ਨੇ ਇਸ ਦੀ ਵਿਸ਼ੇਸ਼ ਪੇਸ਼ਕਾਰੀ ਨਹੀਂ ਕੀਤੀ। “ਅਸ਼ਟਾਧਿਆਈ” ਵਿਚ ਪ੍ਰਸਤੁਤ ਕਾਰਕ 
ਸਿਧਾਂਤ ਨਾਂਵ ਪਦ ਅਤੇ ਕਿਰਿਆ ਪਦ ਦੇ ਪਰਸਪਰ ਵਾਕਾਰਥਿਕ ਸੰਬੰਧਾਂ ਦੀ ਬੁਨਿਆਦ ਉਪਰ ਉਸਾਰਿਆ 


124 


ਗਿਆ ਹੈ।ਪਾਣਿਨੀ ਨਾਂਵ ਪਦ ਅਤੇ ਕਿਰਿਆ ਪਦ ਦੇ ਪਰਸਪਰ ਵਾਕਾਰਥਿਕ ਸੰਬੰਧਾਂ ਦੇ ਆਧਾਰ ਉਤੇ 
ਕਾਰਕ ਦੀਆਂ ਛੇ ਕਿਸਮਾਂ ਦੱਸਦਾ ਹੈ। ਹਰਵਿੰਦਰਪਾਲ ਕੌਰ(2007:22) ਅਨੁਸਾਰ, ਜਿਹੜੀਆਂ ਛੇ 
ਕਿਸਮਾਂ ਸੰਬੰਧੀ ਪਾਣਿਨੀ ਨੇ “ਸਮਾਨਯ ਨਿਯਮਾਂ” ਵਿਚ ਨਿਰਦੇਸ਼ ਦਿੱਤੇ ਹਨ, ਉਨ੍ਹਾਂ ਨੂੰ ਮੁੱਖ ਰੂਪ ਵਿਚ 
ਸੂਤਰ ਨੰ.( 1-4-24, 32, 42, 45, 49, ਤੇ 54) ਅਧੀਨ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਸੂਤਰਾਂ 
ਦੁਆਰਾ ਪਾਣਿਨੀ ਨੇ ਛੇ ਕਿਸਮ ਦੇ ਕਾਰਕੀ ਸੰਬੰਧਾਂ ਨੂੰ ਪਰਿਭਾਸ਼ਿਤ ਕੀਤਾ ਹੈ। _ਰਾਮਨਾਥ 
ਸ਼ਰਮਾ(2002:147) ਨੇ ਪਾਣਿਨੀ ਦੇ ਕਾਰਕ ਸਿਧਾਂਤ ਨੂੰ ਤਿੰਨ ਕਿਸਮਾਂ- ਸਮਾਨਯ, ਵਿਸ਼ੇਸ਼ਯ ਅਤੇ ਸ਼ੇਸ਼ 
ਵਿਚ ਵੰਡਿਆ ਹੈ: 
"੧011 60€617105 115 ੯3188 ੮806201165 0850 01011 012 [11618] 07 5118193 (€10181), 
੧1553 (”81000181) 310 558 (੧2510031)." 
ਕਾਰਕ ਸ਼੍ਰੇਣੀਆਂ ਨਾਲ ਸੰਬੰਧਿਤ ਕੀਤਾ ਹੈ। 

ਪਾਣਿਨੀ ਨੇ ਛੇ ਕਾਰਕੀ ਤੇ ਸੱਤ ਵਿਭਕਤੀਆਂ ਮੰਨੀਆਂ ਹਨ।ਪਰ ਆਧੁਨਿਕ ਭਾਰਤੀ ਆਰੀਆ 
ਭਾਸ਼ਾਵਾਂ ਦੀ ਵਾਕ -ਜੁਗਤ ਵਿਚ ਕਾਰਕ ਅਤੇ ਵਿਭਕਤੀਆਂ ਦੇ ਪਰਸਪਰ ਸੰਬੰਧਾਂ ਵਿਚ ਬੜੀ ਉਥਲ-ਪੁਥਲ 
ਹੋ ਗਈ ਹੈ। ਖਾਸ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਸੰਬੰਧਕਾਂ ਦੇ ਨਿਕਾਸ ਨਾਲ ਕਾਰਕਾਂ_ਤੇ 
ਵਿਭਕਤੀਆ ਦੀ ਪਰਸਪਰ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਹੈ। ਦਰਅਸਲ ਪੰਜਾਬੀ ਵਿਆਕਰਨਕਾਰ 
ਅਤੇ ਭਾਸ਼ਾ ਵਿਗਿਆਨੀ ਵੀ ਪਾਣਿਨੀ ਦੇ ਕਾਰਕ ਸਿਧਾਂਤ ਨੂੰ ਸਹੀ ਪਰਿਪੇਖ ਵਿਚ ਸਮਝਣੌ ਅਸਮਰੱਥ ਰਹੇ 
ਹਨ। ਇਸੇ ਕਰਕੇ ਬਹੁਤੇ ਵਿਆਕਰਨਕਾਰ ਪੰਜਾਬੀ ਵਿਚ ਅੱਠ ਕਾਰਕਾਂ ਦੀ ਹੋਂਦ ਹੀ ਮੰਨ ਰਹੇ ਹਨ। ਇਸ 
ਸੰਬੰਧੀ ਹਰਵਿੰਦਰਪਾਲ(ਉਹੀ) ਨੇ ਤਰਕ ਸਹਿਤ ਇਨ੍ਹਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਿਵਾਇਆ ਹੈ। 

ਦਰਅਸਲ ਪੰਜਾਬੀ ਭਾਸ਼ਾ ਦੀ ਕਾਰਕ ਪ੍ਰਣਾਲੀ ਕੇਵਲ ਸਤੱਹੀ ਪੱਧਰ ਉਤੇ ਸੰਬੰਧਾਂ ਦੀ ਸੰਖਿਆ- 
ਸੂਚੀ ਮਾਤਰ ਹੀ ਨਹੀਂ ਹੈ। ਸਗੋਂ ਇਹ ਡੂੰਘ-ਸਤਹ ਵਿਚ ਵਿਚਰਦੇ ਕਾਰਕ ਸੰਬੰਧਾਂ ਦੇ ਭਾਵਾਤਮਕ ਸਾਰ 
ਅਤੇ ਸਤੱਹੀ-ਸਤਹ ਵਿਚ ਕਾਰਕ ਸੂਚਕ ਚਿੰਨ੍ਹਾਂ ਅਤੇ ਵਿਭਕਤੀਆਂ ਦਾ ਪਰਸਪਰ ਸੁਮੇਲ ਹੈ। ਪੰਜਾਬੀ ਵਾਕ 
ਜੁਗਤ ਵਿਚ ਵਿਚਰਦੇ ਹਰ ਕਾਰਕ ਦਾ ਪ੍ਰਗਟਾਵਾ ਨਾਂਵ-ਪਦਾਂ ਨਾਲ ਲੱਗੇ ਸੰਬੰਧਕਾਂ ਅਤੇ ਇੱਕ ਕਾਰਕ ਨੂੰ 
ਇੱਕ ਤੋਂ ਵਧੀਕ ਵਿਭਕਤੀਆਂ ਰਾਹੀਂ ਹੁੰਦਾ ਹੈ। ਵਿਭਕਤੀਆਂ ਨਾਂਵ-ਪਦਾਂ ਨਾਲ ਪਿਛੇਤਰੀ ਰੂਪ ਵਿਚ ਜੁੜ 
ਕੇ, ਕਾਰਕ ਸੰਬੰਧਾਂ ਨੂੰ ਪ੍ਰਗਟ ਕਰਦੀਆਂ ਹਨ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦੀ ਵਾਕ ਜੁਗਤ ਵਿਚ ਹਰੇਕ 
ਕਾਰਕ ਦਾ ਆਪਣਾ ਵਿਸ਼ੇਸ਼ ਕਿਸਮ ਦਾ ਕਾਰਜ ਹੁੰਦਾ ਹੈ; ਜੋ ਦੋ ਕਿਸਮ ਦੇ ਵਾਕਾਤਮਿਕ ਸੰਬੰਧਾਂ ( 
ਵਿਆਕਰਨਿਕ ਤੇ ਅਰਥ) ਨੂੰ ਪ੍ਰਗਟ ਕਰਦਾ ਹੈ। ਇਉ “ਅਸਟਾਧਿਆਈ” ਦੀ ਸਿਧਾਂਤਕ ਅੰਤਰ-ਦ੍ਰਿਸ਼ਟੀ 
ਵਿਚ ਪੰਜਾਬੀ ਵਿਚ ਕਾਰਕਾਂ ਦਾ ਵਰਗੀ ਕਰਨ ਛੇ ਕਾਰਕਾਂ ਵਿਚ ਹੀ ਕੀਤਾ ਜਾ ਸਕਦਾ ਹੈ। 
5.1.1 ਕਰਤਾ ਕਾਰਕ 

ਸੂਤਰ ਨੰ. (1-4-54) ਅਨੁਸਾਰ ਜੋ ਕਰਤਾ ਕਿਰਿਆ ਨੂੰ ਕਰਨ ਵਿਚ ਦੂਜਿਆਂ ਦੇ ਮੁਕਾਬਲੇ 
ਸੁਤੰਤਰ ਹੁੰਦਾ ਹੈ, ਅਜਿਹਾ ਹਿੱਸੇਦਾਰ “ਕਰਤਾ” ਕਾਰਕ ਦੀ ਸ਼੍ਰੇਣੀ ਵਿਚ ਆਉਂਦਾ ਹੈ।ਇਸ ਕਾਰਕ ਨਾਲ 


125 


ਸੰਬੰਧਿਤ ਇਸਤੋ' ਅਗਲਾ ਸੂਤਰ (1-4-55) ਹੈ। ਇਸ ਦਾ ਭਾਵ ਹੈ ਕਿ 'ਪ੍ਰਯੋਜਕ” ਨੂੰ ਵੀ ਕਰਤਾ ਕਾਰਕ 
ਹੀ ਮੰਨਿਆ ਜਾਵੇ। ਸੂਤਰ ਨੰ. (2-3-46) ਅਨੁਸਾਰ ਕਰਤਾ ਕਾਰਕੀ ਸੰਬੰਧਾਂ ਨੂੰ ਪ੍ਰਥਮ ਵਿਭਕਤੀ ਦੁਆਰਾ 
ਨਿਰੂਪਤ ਕੀਤਾ ਜਾਦਾ ਹੈ।ਪਾਣਿਨੀ ਤੋਂ ਬਾਅਦ ਉਸ ਦੇ ਉਤੱਰਵਰਤੀ ਵਿਆਕਰਨਕਾਰਾਂ ਪਤੰਜਲੀ ਤੇ 
ਭਰਥਰੀਹਰੀ ਆਦਿ ਨੇ ਕਰਤਾ ਕਾਰਕ ਦੀ ਸੁਤੰਤਰਤਾ ਨੂੰ ਹੀ ਉਸ ਦਾ ਮੁੱਖ ਲੱਛਣ ਮੰਨਿਆ ਹੈ। ਕਰਤਾ 
(ਉ) ਵਿਭਕਤੀ ਰੂਪਾਂ ਦੁਆਰਾ 
/ਉ/ ਵਿਭਕਤੀ ਰੂਪ: 
ਸੋ ਤਨ ਜਲੈ ਕਾਠ ਕੈ ਸੰਗਾ॥ 
ਗਾ. ਕਬੀਰ ਜੀ, ਪੰ.326 
ਨਾਨਕ ਗੁਰੁ ਵੱਲ ਜਿਸੁ ਤੁਠਾ॥ 
ਰਾਮਕਲੀ ਮ: ਪੰਜਵਾਂ, ਪੰ.੧88 


/ਇ/ ਵਿਭਕਤੀ ਰੂਪ: 
ਨਾਨਕ ਲੈ ਗੁਰੁ ਪੂਰਾ ਪਾਇਆ॥ 
ਆਸਾ ਮ: ਪੰਜਵਾਂ, ਪੰ. 394 
ਸਉਕਨਿ ਘਰ ਕੀ ਕੱਡ ਤਿਆਗੀ॥ 
ਉਹੀ , ਪੰ. ਉਹੀ 
/ਹਿ/ ਵਿਭਕਤੀ ਰੂਪ: 
ਕਰੁ ਗਹਿ ਲੀਨੀ ਸਾਲਨ/ਨ ਜਨਮ ਜਨਮ ਕੇ ਮੀਤ ॥ 
ਰਾਮਕਲੀ ਮ: ਪੰਜਵਾਂ, ਸਲੋਕ, ਪੰ.928 
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਲੀਗੰਹਿ ਜਾਣੀ ॥ 
ਸਵੱਏ ਮ. ਤੀਜੇ ਕੇ, ਜਾਲਪ ਪੰ.1394 
/ਐ/ ਵਿਭਕਤੀ ਰੂਪ: 


ਕਲਾੀਫੈ ਪਕਰੀ ਟੇਕ ਰਾਮ ਕੀਤੁਰਕ ਰਹੇ ਪਚਿਹਾਰੀ ॥ 
ਆਸਾ ਕਬੀਰ, ਪੰ. 477 
ਕਰਤਾ ਕਾਰਕੀ ਬਹੁ-ਵਚਨੀ ਰੂਪ: 
/ਈ/ ਵਿਭਕਤੀ ਰੂਪ: 
ਭਾਰਨੈਲਾ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥ 
ਆਸਾ ਮ: ਚੌਥਾ, ਛੰਤੁ ਘਰੁ-4, ਪੰ.450 
ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤਾ ਹੂ ਤੂ ਜਾਤਾ॥ 
ਸੋਰਿਠ ਮ: ਤੀਜਾ, ਅਸ਼ਟਪਦੀਆ ਪੰ.637 


126 


/ਆ/ ਤੇ /ਆਂ/ ਵਿਭਕਤੀ ਰੂਪ: 
ਜੇ ਸਉ ਝੰਛਾ ਉਗਵਹਿ ਸੂਰਜ ਚੜਹਿ ਹਜਾਰ॥ 
ਆਸਾ ਦੀ ਵਾਰ,ਪੰ.463 
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ 
ਆਸਾ ਮ: ਪਹਿਲਾ, ਘਰੁ-3 ਅਸ਼ਟ,ਪੰ.417 
(ਅ) ਸੰਬੰਧਕਾਂ ਰਾਹੀ' 
ਅਜੋਕੀ ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਕਰਤਾ ਵਾਚੀ ਕਾਰਕ ਦੀ ਸਥਿਤੀ ਦਾ ਕ੍ਰਮ ਵਾਕ ਦੇ ਸ਼ੁਰੂ 
ਵਿਚ ਹੁੰਦਾ ਹੈ। ਕਰਤਾ ਦੇ ਅਨੁਸਾਰ ਸਕਰਮਕ ਕਿਰਿਆ; ਵਚਨ, ਲਿੰਗ ਜਾਂ ਕਾਰਕ ਦੇ ਅਨੁਰੂਪ ਆਪਣਾ 
ਰੂਪ ਤਬਦੀਲ ਕਰਦੀ ਹੈ।ਜਿਸ ਸਮੇਂ “ਨੇ” ਸੰਬੰਧਕ ਦੀ ਵਰਤੋਂ ਭੂਤਕਾਲੀ ਸਕਰਮਕ ਕਿਰਿਆ ਵਿਚਕਾਰ 
ਕਰਮ ਨਾਲ ਕੀਤੀ ਜਾਂਦੀ ਹੈ ਤਾਂ, ਇਸ ਸਮੇਂ ਕਿਰਿਆ ਦਾ ਕਰਮ ਨਾਲ ਮੇਲ ਹੁੰਦਾ ਹੈ ਅਤੇ 
ਕਰਮ ਅਨੁਸਾਰ ਲਿੰਗ ਅਤੇ ਵਚਨ ਵਿਚ ਬਦਲ ਜਾਂਦੀ ਹੈ: 
1. ਮੁੰਡਾ ਗੀਤ ਗਾਉਂਦਾ ਹੈ। 


2. ਮੁੰਡੇ ਨੇ ਗੀਤ ਗਾਏ। 
3. ਦਰਜੀ ਨੇ ਸੂਟ ਸਿਉੱਤਾ। 
4. ਕੁੜੀ ਜੂਸ ਪੀੱਦੀ ਹੈ। 


5. ਦਾਦੀ ਨੇ ਸੇਬ ਖਾਧਾ। 
5.1.2 ਕਰਮ ਕਾਰਕ 
ਸੂਤਰ ਨੰ. (1-4-49) ਅਨੁਸਾਰ ਜਿਸ ਥਾਂ ਤੇ ਕਰਤਾ ਕਿਰਿਆ ਦੁਆਰਾ ਫ਼ਲ ਦੀ ਪ੍ਰਾਪਤੀ ਦਾ 
ਇੱਛੁਕ ਹੋਵੇ, ਉਹ ਕਰਮ ਵਜੋਂ' ਪੇਸ਼ ਹੁੰਦਾ ਹੈ।ਸੂਤਰ ਨੰ. (1-4-50) ਅਨੁਸਾਰ ਜੇਕਰ ਫ਼ਲ ਕਰਤਾ ਦੁਆਰਾ 
ਅਣ-ਇੱਛਤ ਵੀ ਹੋਵੇ ਤਾਂ ਵੀ ਇਹ ਇੱਛਤ ਵਾਂਗ ਕਿਰਿਆ ਨਾਲ ਸੰਬੰਧ ਰੱਖਦਾ ਹੈ ਅਤੇ ਇਹ ਕਰਮ ਦੀ 
ਸ਼੍ਰੇਣੀ ਵਿਚ ਆਉਂਦਾ ਹੈ। ਸੂਤਰ ਨੰ. (2-3-2) ਅਨੁਸਾਰ ਕਰਮ ਕਾਰਕੀ ਸੰਬੰਧਾਂ ਨੂੰ ਦੂਜੀ ਵਿਭਕਤੀ 
ਦੁਆਰਾ ਸੂਚਿਤ ਕੀਤਾ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਹਰਵਿੰਦਰਪਾਲ ਕੌਰ (ਉਹੀ:214) ਦਾ 
ਵਿਚਾਰ ਹੈ ਕਿ, “ਕਰਮ ਕਾਰਕ ਵਾਕਗਤ ਕਿਰਿਆ ਦੇ ਫ਼ਲ ਦੇ ਆਧਾਰ ਵਜੋ ਵਾਕਾਰਥਿਕ ਕਿਰਿਆ ਤੋਂ 
ਪ੍ਰਭਾਵਿਤ ਹੋਣ ਵਾਲੇ ਨਾਂਵ ਵਾਕੰਸ਼ ਸੰਬੰਧਾਂ ਨੂੰ ਪੇਸ਼ ਕਰਦਾ ਹੈ”। ਇਸ ਵਿਚਾਰ ਦੇ ਅਨੁਸਾਰ ਇਹ ਕਿਹਾ ਜਾ 
ਹੈ। ਕਰਮ ਕਾਰਕੀ ਸੰਬੰਧਾਂ ਦਾ ਪ੍ਰਗਟਾਅ ਹੇਠ ਲਿਖੇ ਅਨੁਸਾਰ ਹੁੰਦਾ ਹੈ: 
(ਉ) ਵਿਭਕਤੀ ਰੂਪਾਂ ਦੁਆਰਾ 
/ਉ/ ਵਿਭਕਤੀ ਰੂਪ: 
ਹਕ ਨ ਕਹਿਆ ਜਾਈ॥ 
ਜਪੁਜੀ, ਪਾਉੜੀ-2 


127 


ਲਿਖੁ ਨਾ ਸਾਲਾਹ ਲਿਖ ॥ 
ਸਿਰੀ ਰਾਗ ਮ: ਪਹਿਲਾ, ਪੰ.16 


/ਐ/ ਵਿਭਕਤੀ ਰੂਪ: 
ਰਕਸ਼ੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ॥ 
ਰਾਗ ਸੂਹੀ,ਬਾਣੀ ਕਬੀਰ ਜੀ ਕੀ,ਪੰ.793 
ਨਿਰਭਉ ਹੋਇ ਭਜਹੁ ਸਗਲੀਲੈ ਏਹੁ ਪਦਾਰਥ ਵਡਭਾਗਿ ਲਹੇ॥ 
ਰਾਗ ਬਿਲਾਵਲ ਮ:ਪੰਜਵਾਂ,ਪੰ.੧੭5 


/ਹਿ/ ਵਿਭਕਤੀ ਰੂਪ: 
ਸਾਧ ਸੰਗਿ ਇਸੁ ਮਨ ਉਧਾਰਉ॥ 
ਰਾਗ ਬਿਲਾਵਲ ਮ:ਪੰਜਵਾਂ, ਪੰ.804 
ਸ਼ਸ਼ਆਹ ਜਾਣਿ ਖਿਮਾ ਕਰਿ ਰਹੈ॥ 
ਗਾ.ਬਾ.ਅੱ. ਕਬੀਰ ਜੀ, ਪੰ.340 
ਕਰਮ ਕਾਰਕ ਦਾ ਬਹੁ-ਵਚਨੀ ਰੂਪ ਇਸ ਤਰ੍ਹਾਂ ਹੈ: 
ਮੁਕਤਾ ਅੰਤਕ ਸ਼ਬਦ ਦੁਆਰਾ: 
ਲੱਧਨ ਕਾਟਿ ਮੁਕਤਿ ਘਰਿ ਆਫੈ॥ 
ਰਾ.ਮ:ਪਹਿਲਾ,ਦੱਖਣੀ ਓਅੰਕਾਰ,ਪੰ.932 


/ਹ/ ਵਿਭਕਤੀ ਰੂਪ: 
ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ੁਣਹ ਵਖਾਣਿ॥ 


ਰਾਗ ਬਿਲਾਵਲ ਮ: ਪੰਜਵਾਂ, ਪੰ.805 


/ਆ/ ਅਤੇ /ਆਂ/ ਵਿਭਕਤੀ ਰੂਪ: 
ਪੰਡਿਤ ਪਾਧੇ ਜੋਇਸੀ ਨਿਤ ਪੜਹਿ £ਰਾਣਾ॥ 
ਰਾਗ ਆਸਾ ਮ: ਪਹਿਲਾ,ਘਰੁ-8 ਅਸ਼ਟ.ਪੰ.419 
ਕੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥ 
ਆਸਾ ਮ: ਪਹਿਲਾ,ਘਰੁ-8,ਅਸ਼ਟ.ਪੰ.420) 
(ਅ) ਸੰਬੰਧਕਾਂ ਰਾਹੀ' 


128 


ਸ਼ਿਆਮ ਦੇਵ ਪਰਾਸ਼ਰ(ਉਹੀ:179) ਨੇ ਪੰਜਾਬੀ ਵਿਚ “ਨੂੰ” ਸੰਬੰਧਕ ਨੂੰ ਦੂਜੀ ਵਿਭਕਤੀ ਦਾ ਚਿੰਨ੍ਹ 

ਸਵੀਕਾਰ ਕੀਤਾ ਹੈ। ਪੰਜਾਬੀ ਵਿਚ ਬੇਸ਼ੱਕ ਇਹ ਸਿਰਫ਼ ਸੰਬੰਧਕ ਦੇ ਤੌਰ ਤੇ ਹੀ ਵਿਚਰਦਾ ਹੈ।ਪਰ ਸੰਸਕ੍ਰਿਤ 
ਦੇ ਸੰਦਰਭ ਵਿਚ ਵੇਖਿਆਂ ਸਾਰੀ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਦਾ ਵਿਕਾਸ ਵਿਭਕਤੀ ਰੂਪ ਤੋਂ 
ਹੋਇਆ ਹੈ। ।ਪੰਜਾਬੀ ਵਿਚ ਨਿਮਨਲਿਖਤ ਵਾਕ ਇਸ ਦੀਆਂ ਉਦਾਹਰਨਾਂ ਹਨ: 

1. ਕਿਸਾਨ ਬਲਦ ਨੂੰ ਪੱਠੇ ਪਾਉਂਦਾ ਹੈ। 
ਮਾਸਟਰ ਬੱਚਿਆ ਨੂੰ ਪੜ੍ਹਾਉਂਦਾ ਹੈ। 
ਮੁੰਡੇ ਨੂੰ ਮਾਰ ਪਈ। 
ਮਿਸਤਰੀ ਨੇ ਮਸ਼ੀਨ ਨੂੰ ਤੇਲ ਦਿੱਤਾ। 
ਗੋਪੀ ਰੋਟੀ ਖਾਂਦਾ ਹੈ। 
ਸੰਸਕ੍ਰਿਤ ਵਿਚ ਪੁਲਿੰਗ/ਨਿਪੁੰਸਕ ਲਿੰਗ ਦੂਜੀ ਵਿਭਕਤੀ ਬਹੁਵਚਨੀ ਰੂਪ ਦੇ ਚਿੰਨ੍ਹ-“ਉਨ', “ਆਨ', 
“ਸਰਵਾਨਿ” ਆਦਿ ਰੂਪਾਂ ਦਾ ਵਿਧਾਨ ਹੁੰਦਾ ਹੈ।ਪੰਜਾਬੀ ਭਾਸ਼ਾ ਦੇ “ਨੂੰ” ਦਾ ਵਿਕਾਸ ਸੰਸਕ੍ਰਿਤ ਵਿਚਲੇ 
“ਉਨ” ਆਦਿ ਤੋ' ਹੋਇਆ ਪ੍ਰਤੀਤ ਹੁੰਦਾ ਹੈ। ਦੂਜੀ ਵਿਭਕਤੀ ਦੇ ਇੱਕਵਚਨੀ ਰੂਪ ਵੀ ਪੰਜਾਬੀ ਨਾਲ ਕਾਫ਼ੀ 


ਸਮਾਨਤਾ ਰਖਦੇ ਹਨ: 


ਗੰਦ ੯੭ ੧੨ 


ਤਵਾਮ ਤੂੰ/ਤੈ' 
੭੨੨੪ 
ਮਾਮੇ ਮੋ 


5.1.3 ਕਰਣ ਕਾਰਕ 

ਸੂਤਰ ਨੰ. (1-4-42) ਅਨੁਸਾਰ ਕਿਰਿਆ ਦੀ ਸਿਧੀ ਵਿਚ ਕਰਤਾ ਨਾਲ ਜੋ ਅਤਿ ਅੰਤ ਸਹਾਈ 
ਹੁੰਦਾ ਹੈ, ਉਸ ਨੂੰ “ਕਰਣ” ਕਾਰਕ ਆਖਿਆ ਜਾਂਦਾ ਹੈ। ਸੂਤਰ ਨੰ. (2-3-18) ਅਨੁਸਾਰ ਕਰਣ ਕਾਰਕੀ 
ਵੇਖੀਆਂ ਜਾ ਸਕਦੀਆਂ ਹਨ: 
(ਉ) ਵਿਭਕਤੀਆਂ ਰੂਪਾਂ ਦੁਆਰਾ: 

/ਇ/ ਵਿਭਕਤੀ ਰੂਪ 

ਕਮਲੁ ਵਿਗਸੈ ਸਚੁ ਮਨਿ ਗੁਰ ਕੇ ਸ਼ਕਾਂਇ ਨਿਹਾਲ ॥ 
ਮਲਾਰ ਕੀ ਵਾਰ, ਮ: ਤੀਜਾ, ਪੰ.1279 


ਜਿਉ ਸਾਠ/ਨੈ ਕਾਪਰ ਊਜਲ ਹੋਤ॥ 


ਰਾਗ ਰਾਮਕਲੀ ਮ: ਪੰਜਵਾਂ,ਅਸ਼ਟ..ਪੰ.914 


129 


/ਈ/ ਵਿਭਕਤੀ ਰੂਪ: 


ਆਪੁ ਗਇਆ ਸੋਝੀ ਪਈ ਰਕੁਰਸ਼ਬਦਾਂ ਮੇਲਾ॥ ਰਹਾਉ॥ 


ਰਾਗ ਆਸਾ ਮ: ਪਹਿਲਾ, ਘਰੁ-8 ਅਸ਼ਟ., ਪੰ.421 


/ਏ/ਵਿਭਕਤੀ ਰੂਪ: 
ਸੜਦੇ ਦੂਖ ਨਿਵਾਰਣਹਾਰਾ॥ 


ਰਾਗ ਮਾਰੂ ਮ: ਤੀਜਾ, ਸੋਹਲੇ, ਪੰ.1053 


/ਹਿ/ ਵਿਭਕਤੀ ਰੂਪ: 
ਬਾਲ ਘਾਤਨੀ ਕ੪ਟ/ਹ' ਭਰੀ ॥ 


ਰਾਗ ਗੌਂਡ, ਨਾਮਦੇਵ ਜੀ,ਪੰ.874 


ਬਹੁ-ਵਚਨੀ /ਹੁ/ ਵਿਭਕਤੀ ਰੂਪ: 
ਨੈਨਹ ਪੇਖ ਠਾਕੁਰ ਕਾ ਰੰਗ॥ 


ਗਾ. ਸੁਖਮਨੀ, ਪੰ.281 


/ਹ/ ਵਿਭਕਤੀ ਰੂਪ: 
ਹਰਨਾਖਸੁ ਜਿਨਿ ਨਥਹ ਸ਼ੈਦਾਰਿਓ ਸੁਰ ਨਰ ਕੀਏ ਸਨਾਥਾ॥ 


ਭੈਰਉ, ਨਾਮਦੇਵ ਜੀ,ਪੰ.1165 

ਅਜੋਕੀ ਪੰਜਾਬੀ ਭਾਸ਼ਾ ਵਿਚ ਇਸ ਕਾਰਕ ਦੁਆਰਾ “ਦੁਆਰਾ? ਦੇ ਅਰਥਾਂ ਦਾ ਬੋਧ ਕਰਵਾਇਆ 

ਜਾਂਦਾ ਹੈ।ਪੰਜਾਬੀ ਵਿਚ ਤੀਜੀ ਵਿਭਕਤੀ ਦਾ ਚਿੰਨ੍ਹ “ਨੇ', “ਨ” ਅਤੇ “ਏਂ? ਹੈ। ਜਿਵੇਂ; “ਉਸ ਨੇ ਕਿਹਾ”, 
“ਉਹ ਨੇ ਕੀਤਾ”, “ਕਿਨ ਪੀਤਾ” ਆਦਿ। ਸੰਸਕ੍ਰਿਤ ਵਿਚ “ਅ” ਅੰਤਕ ਪੁਲਿੰਗ ਸ਼ਬਦਾਂ ਦਾ ਤੀਜੀ ਵਿਭਕਤੀ 


ਦੇਵੇਨ- ਦੇਵਨੇ 
ਰਾਮੇਣ- ਰਾਮਨੇ 
ਅਮੁਨਾ- ਉਸਨੇ 


ਪੰਜਾਬੀ ਵਿਚ “ਨੇ”, “ਨ” ਅਤੇ “ਏਂ? ਵਿਚ ਤਬਦੀਲ ਹੋ ਗਿਆ ਹੈ: 


130 


ਸੰਸਕ੍ਰਿਤ ਪੰਜਾਬੀ 

ਕੇਨ ਕੀਹ ਨੇ, ਕਿਨੇ, ਕਿਸ ਨੇ 
ਯੇਨ ਜੀਹ ਨੇ, ਜਿਸ ਨੇ 
ਅਮੁਨਾ ਉਹ ਨੇ, ਉਨ 


ਇੱਕਵਚਨ ਦੇ ਚਿੰਨ੍ਹਾਂ “ਨੇ” ਅਤੇ “ਨੈ” ਦੇ ਸਥਾਨ ਉਤੇ “ਨ” ਅਤੇ “ਏਨ” ਬੋਲਿਆ ਜਾਂਦਾ ਹੈ: 
ਪੰਜਾਬੀ: 1. ਬੁਢੇਨ ਸੱਚ ਆਖਿਆ ਸੀ। 
2 ਮੁੰਡੇਨ ਪਾਣੀ ਪੀਤਾ। 


ਸੰਸਕ੍ਰਿਤ: __ 3. ਵ੍ਧੇਨ ਸਤਿਯੰ ਆਖਿਆ ਤੰ ਆਸੀਤ। 
4 _ਮੁਡੇਨ ਪਾਣੀਯੰ ਪੀਤਮ । 

ਇਨ੍ਹਾਂ ਵਾਕਾਂ ਤੋਂ ਪੰਜਾਬੀ ਤੇ ਸੰਸਕ੍ਰਿਤ ਵਿਚ ਆਪਸੀ ਸਾਂਝ ਪ੍ਰਤੱਖ ਦਿਸਦੀ ਹੈ। ਸੰਸਕ੍ਰਿਤ ਦੀ 
ਤੀਸਰੀ ਵਿਭਕਤੀ ਦੇ ਬਹੁਵਚਨ ਦਾ ਵੀ ਪੰਜਾਬੀ ਉਪਰ ਪ੍ਰਭਾਵ ਪ੍ਰਤੱਖ ਦਿਖਾਈ ਦਿੰਦਾ ਹੈ। ਪੰਜਾਬੀ ਵਿਚ 
ਤੀਸਰੀ ਵਿਭਕਤੀ ਬਹੁਵਚਨ ਦਾ ਚਿੰਨ੍ਹ “ਈ” ਅਤੇ ਸੰਸਕ੍ਰਿਤ ਵਿਚ ਇਹ ਚਿੰਨ੍ਹ “ਭਿਹ” ਅਤੇ “ਐਹ” 
ਸਪੱਸ਼ਟ ਦੇਖਿਆ ਜਾ ਸਕਦਾ ਹੈ: 

1. ਆ#ਲੀੱਮੇਲੇ ਗਏ। 
ਸੁਰਜੀਤ ਅਲੀ" ਕਤਲੋਗਾਰਦ ਵੇਖੀ ਹੈ। 
ਉਹ ਚੰਗੇ ਕਰਆੰ”ਸਾਨੂੰ ਮਿਲ ਗਿਆ। 
ਨਾਨਕ ਰੱਬ ਦਾ ਨਨੌਗੀ' ਬਣਕੇ ਆਇਆ। 
ਉਸਨੇ ਗੱਛੀੱ ਕੰਮ ਕੀਤਾ ਹੈ। 
ਉਸਦੇ ਭਾਈ” ਰੋਜ਼ਗਾਰ ਨਹੀਂ ਸੀ। 
(ਅ) ਸੰਬੰਧਕਾਂ ਰਾਹੀ' 

ਇਹ ਕਾਰਕ ਪੰਜਾਬੀ ਵਿਚ “ਈ” ਵਿਭਕਤੀ ਦੇ ਜੋੜ ਅਤੇ “ਨਾਲ”, “ਦੁਆਰਾ? ਤੇ “ਰਾਹੀ? 


ਆਦਿ ਸੰਬੰਧਕਾਂ ਦੁਆਰਾ ਸਾਕਾਰ ਹੁੰਦਾ ਹੈ: 


ਦਿ, “ਜਿ . 4... 


1. ਉਹ ਸਾਬਣ ਨਾਲ਼ ਮੂੰਹ ਧੋਂਦਾ ਹੈ। 
2. ਇਹ ਕੰਮ ਉਸ ਦੁਆਰਾ ਕੀਤਾ ਗਿਆ। 
3. ਉਹ ਜਹਾਜ ਗਾਨੀ'ਦਿੱਲੀ ਗਿਆ। 
5.1.4 ਸੰਪਰਦਾਨ ਕਾਰਕ 
ਸੂਤਰ ਨੰ. (1-4-32) ਅਨੁਸਾਰ ਸੰਪਰਦਾਨ ਕਾਰਕ ਨੂੰ ਪੇਸ਼ ਕੀਤਾ ਗਿਆ ਹੈ। ਸੰਪਰਦਾਨ 


ਕਾਰਕ;ਕਰਤਾ ਤੇ ਕਿਰਿਆ ਦੇ ਦਰਮਿਆਨ 'ਪ੍ਰਾਪਤ ਕਰਤਾ” ਦੇ ਅਰਥ ਨੂੰ ਪੇਸ਼ ਕਰਦਾ ਹੈ। ਸੂਤਰ ਨੰ. 


131 


(2-3-31) ਅਨੁਸਾਰ ਇਸ ਕਾਰਕ ਨੂੰ ਚੌਥੀ ਵਿਭਕਤੀ ਦੁਆਰਾ ਸੂਚਿਤ ਕੀਤਾ ਜਾਂਦਾ ਹੈ। ਸੰਸਕ੍ਰਿਤ ਦੀ 
ਚੌਥੀ ਵਿਭਕਤੀ ਦਾ ਪੰਜਾਬੀ ਤੇ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਹੈ। ਗੁਰਬਾਣੀ ਵਿਚ ਇਸ ਦੀ ਝਲਕ ਅਵੱਸ਼ 
ਮਿਲਦੀ ਹੈ: 


(ਉ) ਵਿਭਕਤੀ ਰੂਪਾਂ ਦੁਆਰਾ: 
/ਐ/ਵਿਭਕਤੀ ਰੂਪ: 
ਬਲਿ ਤਿਸ ਥਾਉ ਜਿਨਿ ਹਉ ਜਾਇਆ॥ 
ਆਸਾ ਕਬੀਰ ਜੀ,ਪੰ.476 
/ਹਿ/ਵਿਭਕਤੀ ਰੂਪ: 


ਜੈਸੇ ਅਪਨੇ ਧਨ ਪ੍ਰਾਨੀ ਮਰਨੁ ਮਾਂਡੇ॥ 


ਰਾਗ ਬਸੰਤ ਨਾਮਦੇਵ ਜੀ, ਪੰ. 195 


ਮੁਕਤਾ ਅੰਤਕ: 
ਬਲਿਹਾਰੀ ਡਰ ਆਪਣੇ ਦਿਉਹਾੜੀ ਸਦਵਾਰ॥ 


ਆਸਾ ਦੀ ਵਾਰ,ਪੰ.462 


ਬਹੁ-ਵਚਨੀ, /ਈ/ਵਿਭਕਤੀ ਰੂਪ: 
ਜੇ ਮੋਹਾਕਾ ਘਰੁ ਮੁਹਿ ਤਲੀ ਦੇਇ ॥ 
ਉਹੀ,ਪੰ.472 


(ਅ) ਸੰਬੰਧਕਾਂ ਰਾਹੀ' 


ਆਧੁਨਿਕ ਸਮੇ ਵਿਚ ਵੀ ਵਿਭਕਤੀ ਰੂਪ /ਏ/ ਅਤੇ /ਈ/ ਪ੍ਰਾਪਤ ਹੁੰਦੇ ਹਨ। ਅਜੋਕੀ ਪੰਜਾਬੀ ਦੇ 
ਸੰਦਰਭ ਵਿਚ ਇਨ੍ਹਾਂ ਵਿਭਕਤੀਆਂ ਦੀ ਵਰਤੋਂ ਵੀ ਹੁੰਦੀ ਹੈ। ਜਿਵੇਂ: 

1. ਮੈਂ ਭਉੱਡੇ ਗਿਆ ਸੀ। 

2. ਉਹ ਘੰਕਾੀੰ'ਗਈ ਹੈ। 

3. ਬਾਪੂ ਜੀ ਖੋਤੀ'ਪਾਣੀ ਲਗਾ ਰਹੇ ਸਨ। 

ਪਰਾਸ਼ਰ (ਉਹੀ:181) ਅਨੁਸਾਰ ਪੰਜਾਬੀ ਵਿਚ ਚੌਥੀ ਵਿਭਕਤੀ ਦੀ ਥਾਂ “ਲਈ”, “ਵਾਸਤੇ” 
ਆਦਿ ਸੰਬੰਧਕਾਂ ਨੇ ਲੈ ਲਈ ਹੈ। “ਲਈ” ਚਿੰਨ੍ਹ ਸੰਸਕ੍ਰਿਤ ਦੇ “ਲਭ” ਧਾਤੂ ਤੋਂ ਬਣੇ ਪਦ “ਲਬਧਯੇ” ਤੋਂ 
ਵਿਕਸਿਤ ਹੋਇਆ ਹੈ। ਪੰਜਾਬੀ ਵਿਚ ਇੱਕ ਹੋਰ ਚਿੰਨ੍ਹ “ਤਾਈਂ” ਹੈ, ਜਿਸ ਦਾ ਮੂਲ ਸੰਸਕ੍ਰਿਤ ਦਾ “ਤਾਵਤ” 
ਹੈ। ਪੰਜਾਬੀ ਵਿਚ ਇਹੋ ਹੀ “ਵਾਸਤੇ” ਅਤੇ “ਲਈ” ਆਦਿ ਸੰਬੰਧਕਾਂ ਦੁਆਰਾ ਸਾਕਾਰ ਹੁੰਦਾ ਹੈ: 


4. ਮਾਂ ਬੱਚੇ ਲਈ ਦੁਕਾਨ ਤੋਂ ਫ਼ਲ ਖਰੀਦਦੀ ਹੈ। 


132 


5. ਹਲਵਾਈ ਬਰਾਤੀਆਂ ਵਾਸਤੇ ਮਠਿਆਈ ਤਿਆਰ ਕਰਦਾ ਹੈ। 
5.1.5 ਅਪਾਦਾਨ ਕਾਰਕ 

ਸੂਤਰ ਨੰ. (1-4-24) ਅਨੁਸਾਰ ਵੱਖਰੇ ਭਾਵ ਵਾਲੀ ਕਿਰਿਆ ਵਿਚ ਜੋ ਤੱਤ ਅਚਲ (ਧਰੁਵ) 
ਹੈ।ਸੂਤਰ ਨੰ. (2-3-28) ਅਨੁਸਾਰ ਇਸ ਕਾਰਕ ਨੂੰ ਪੰਜਵੀਂ ਵਿਭਕਤੀ ਦੁਆਰਾ ਸਾਕਾਰ ਕੀਤਾ ਜਾਂਦਾ 


ਹੈ। ਅਪਾਦਾਨ ਕਾਰਕ ਦਾ ਇੱਕ ਵਚਨੀ ਰੂਪ ਇਸ ਪ੍ਰਕਾਰ ਹੈ: 


(ਉ) ਵਿਭਕਤੀ ਰੂਪਾਂ ਦੁਆਰਾ: 
/ਇ/ ਵਿਭਕਤੀ ਰੂਪ: 
ਓ%ਕਾੰਠ ਬ੍ਰਹਮਾ ਉਤਪਤਿ॥ 
ਰਾਗ ਰਾਮਕਲੀ, ਮ: ਪਹਿਲਾ,ਦੱ.ਓ.ਪੰ.929 
/ਹੁ/ ਵਿਭਕਤੀ ਰੂਪ: 


ਇਕਿ ਕੁਚਲ ਕੁਚੀਲ ਵਿਖਲੀਪਤੇ ਨਾਫਹਾ ਆਪਿ ਖੁਆਏ ॥ 


ਰਾਗ ਆਸਾ, ਮ:ਤੀਜਾ,ਪੰ.427 


// ਵਿਭਕਤੀ ਰੂਪ: 
#਼ਝਦੰ ਹੀ ਭਗਤ ਜਾਪਦੇ ਜਿਨ ਕੀ ਬਾਣੀ ਸਚੀ ਹੋਇ॥ 
ਉਹੀ, ਉਹੀ ,ਪੰ.429 
/ਓ/ਵਿਭਕਤੀ ਰੂਪ: 


ਆ/ਵਗਤੰ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣ ਥੀਆ॥ 
ਰਾਗ ਰਾਮਕਲੀ ਮ: ਪਹਿਲਾ, ਪੰ.940 


/ਉ/ ਵਿਭਕਤੀ ਰੂਪ: 
ਕਾਗਾਉਂ ਹੋਇ ਨ ਊਜਲਾ ਲੋਹੇ ਨਾਵ ਨ ਪਾਰ॥ 
ਮਾਰੂ ਕੀ ਵਾਰ, ਮ: ਤੀਜਾ, ਪੰ.!089 


ਬਹੁ-ਵਚਨੀ,/ਹੁ/ ਵਿਭਕਤੀ ਰੂਪ: 
ਨੈਨਹਾ ਨੀਰ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ ॥ 
ਰਾਗ ਸੋਰਠਿ,ਭੀਖਣ, ਪੰ.659 


133 


/ਈ/ ਵਿਭਕਤੀ ਰੂਪ: 
ਚਰਨ ਸੀਸ ਕਰ ਕਾਪਨ ਲਾਗੇ ਲੈਲੀਂ ਨੀਰ ਆਸਾਰੁ ਬਹੈ॥ 
ਰਾਗ ਆਸਾ, ਕਬੀਰ,ਪੰ.479 
(ਅ)  ਸੰਬੰਧਕਾਂ ਰਾਹੀ' 
ਸੂਤਰ ਨੰ. (5-3-7) ਅਨੁਸਾਰ ਪੰਜਵੀਂ ਵਿਭਕਤੀ ਨੂੰ ਪ੍ਰਗਟ ਕਰਨ ਵਾਲੇ “ਤਾਸਿਲ-ਤ” ਪਿਛੇਤਰ 
ਦਾ ਪੰਜਾਬੀ ਦੀ ਪੰਜਵੀ' ਵਿਭਕਤੀ ਉਪਰ ਪੂਰਾ ਪ੍ਰਭਾਵ ਹੈ: 


ਸੰਸਕ੍ਰਿਤ _ ਪੰਜਾਬੀ 
ਗੁਹਿਤ: __ ਘਰ ਤੋਂ 
ਗ੍ਰਾਮਤ: ਪਿੰਡ ਤੋਂ 
ਕੁਤ: ਕਿਥੋਂ 


ਪੰਜਾਬੀ ਵਿਚ ਪੰਜਵੀ' ਵਿਭਕਤੀ ਨੂੰ ਪੇਸ਼ ਕਰਦਾ ਸੰਬੰਧਕ “ਤੋਂ” ਸੰਸਕ੍ਰਿਤ ਦੇ “ਤਾਸਿਲ-ਤ” ਦਾ 
ਹੀ ਵਿਕਾਰੀ ਰੂਪ ਹੈ।ਇਸ ਤੋਂ ਬਿਨਾ ਪੰਜਾਬੀ ਦੇ; /ਓ, ਉ, ਊਂ, ਈ, ਓਂ, ਅੰ, ਤੈਂ, ਤੇ, ਤੋਂ, ਥੀ, ਥੀਂ, 
ਥੂੰ, ਥੇ, ਥੋਂ, ਦੀ, ਦੀਂ', ਦੂ, ਦੂੰ, ਦੇ ਅਤੇ ਦੌ/ ਆਦਿ ਇਸ ਤੋਂ ਵਿਕਸਿਤ ਹੋਏ ਹਨ। ਇਨ੍ਹਾਂ ਦੀ ਵਰਤੋਂ 
ਨਿਮਨਲਿਖਤ ਅਨੁਸਾਰ ਵੇਖੀ ਜਾ ਸਕਦੀ ਹੈ: 
ਮੁੰਡੇ ਨੇ %ਛਓ' ਆਵਾਜ ਮਾਰੀ। 

2. ਬਾਪੂ ਮੈਨੂੰ ਦੂਰੋਂ ਆਉਂਦਾ ਦਿਸਿਆ। 

3. ਐਲ ਰਿਹਾ ਨਹੀਂ ਗਿਆ। 

4. ਜਿਹੜਾ ਵੀ #ਥੋਂ-/ਕੈਥੋਂ ਉਠ ਕੇ ਆ ਜਾਂਦਾ ਹੈ। 

5. ਘਰ ਡੱ'ਸਕੂਲ ਬਹੁਤੀ ਦੂਰ ਨਹੀਂ' ਹੈ। 
5.1.6 ਅਧਿਕਰਣ 

ਸੂਤਰ ਨੰ. (1-4-45) ਅਨੁਸਾਰ ਕਿਰਿਆ ਦੀ ਉਤਪਤੀ ਦਾ ਆਧਾਰ “ਅਧਿਕਰਣ” ਹੁੰਦਾ 
ਹੈ।ਜਿਸ ਸਥਾਨ ਤੋਂ ਕਰਮ ਅਤੇ ਕਰਤਾ ਨਾਲ ਸੰਬੰਧਿਤ ਕਿਰਿਆ ਵਾਪਰ ਰਹੀ ਹੁੰਦੀ ਹੈ; ਉਹ ਸਥਾਨ 
ਕਿਰਿਆ ਦੇ “ਆਧਾਰ” ਵਜੋਂ ਅਧਿਕਰਣ ਦੇ ਰੂਪ ਵਿਚ ਸਾਹਮਣ੍ਹੇ ਆਉਂਦਾ ਹੈ।ਸੂਤਰ ਨੰ. (2-3-36) 
(ਉਹੀ:179) ਅਨੁਸਾਰ ਇਸਦੇ ਚਿੰਨ੍ਹ; /ਏ, ਏਂ, ਇ, ਈ, ਈ' ਅਤੇ ਚ / ਹਨ। 
(ਉ) ਵਿਭਕਤੀ ਰੂਪਾਂ ਦੁਆਰਾ 

ਸੰਸਕ੍ਰਿਤ ਵਿਚ ਅ-ਅੰਤਕ ਸ਼ਬਦਾਂ ਦੇ ਸੱਤਵੀਂ ਵਿਭਕਤੀ ਇਕਵਚਨ ਵਿਚ ਜਿਹੜਾ ਰੂਪ ਬਣਦਾ 
ਹੈ, ਉਸ ਦੇ ਅੰਤ ਵਿਚ /ਏ/ ਦੀ ਮਾਤ੍ਰਾ ਲੱਗਦੀ ਹੈ। ਜਿਵੇਂ: 

ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥ 


ਤਦ 


134 


ਮਨੂਆ ਡੋਲੈ ਨਰਕੇ ਪਾਈ॥ 
ਰਾਗ ਰਾਮਕਲੀ ਮ: ਪਹਿਲਾ,ਪੰ.906 
/ਏਂ/ ਦੀ ਮਾਤ੍ਰਾ ਵਾਲੇ ਰੂਪ ਪੰਜਾਬੀ ਵਿਚ 'ਭੋਏਂ` (ਜਮੀਨ) 'ਤਹੇਂ”, 'ਠਾਹੇਂ” (ਹੇਠਾਂ) ਆਦਿ ਸ਼ਬਦ 
ਰੂਪਾਂ ਵਿਚ ਮਿਲਦੀ ਹੈ। 
1. ਉਸਦੀ ਸਾਰੀ ਭੱਛੇ ਵਿਕ ਗਈ। 
2. ਤੂੰ ਮਿਹਨਤ ਨਹੀਂ ਕੀਤੀ ਤਠੇ'ਫੇਲ ਹੋ ਗਿਆ। 
3. ਰਾਮ ਸਾਰੀ ਰਾਤ ਠਾਹੇ'ਪਿਆ ਰਿਹਾ। 


ਪੰਜਾਬੀ ਵਿਚ ਸੱਤਵੀਂ ਵਿਭਕਤੀ ਦੇ ਚਿੰਨ /ਇ/, /ਈ,ਈਂ/ ਦੀ ਵਰਤੋ' ਦੁਆਰਾ ਨਿਮਨਲਿਖਤ 
ਪ੍ਰਕਾਰ ਦੇ ਰੂਪ ਬਣਦੇ ਹਨ- 

ਦਇਆ ਕਰਹੁ ਬਸਹੁ ਆਨੈ ਆਇ॥ 

ਮੋਹਿ ਨਿਰਗੁਨ ਲੀਜੈ ਛੱਡ ਲਾਇ॥ (ਰਹਾਉ) 


ਰਾਗ ਬਿਲਾਵਲ,ਮ:ਪੰਜਵਾਂ, ਪੰ.-802 


ਪਥਰ ਕੀ ਬੇੜੀ ਚੜੇ ਭਰਨਨ/ਨੈ ਬੁਡਾਵੇ ॥ 


ਰਾਗ ਆਸਾ ਮ:ਪਹਿਲਾ,ਪੰ.420 


ਹਕਆੰ ਵਜਹੁ ਲਿਖਾਇ ਆਇਆ ਜਾਣੀਐ॥ 


ਰਾਗ ਆਸਾ ਮ:ਪਹਿਲਾ,ਪੰ.419 


ਅਧਿਕਰਣ ਕਾਰਕੀ ਸੰਬੰਧ ਵਿਚ ਨਾਂਵ ਸ਼ਬਦ ਦੇ ਅਖੀਰ ਵਿਚ /ਈ/ ਵਿਭਕਤੀ ਨੂੰ ਅੰਕਿਤ ਕੀਤਾ 
ਜਾਂਦਾ ਹੈ।ਇਸ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ: 
ਨਾਵਣ ਚਲੈ ਤੀਰਘਾੀ ਮਨਿ ਖੋਟੇ ਤਨਿ ਚੋਰ ॥ 
ਸੂਹੀ ਕੀ ਵਾਰ, ਮ:ਪਹਿਲਾ, ਪੰ.789 
ਹਰਿ ਭਰਨਾ ਤਾ ਕਾ ਮਨਿ ਲਾਗ॥ 
ਮ: ਪੰਜਵਾਂ, ਪੰ.807 
ਹਰਕੀਰਤ ਸਿੰਘ(2016:127) ਨੇ ਲਿਖਿਆ ਹੈ ਕਿ ਅਜੋਕੀ ਪੰਜਾਬੀ ਵਿਚ ਇਸ ਦਾ ਨਾਸਕੀ 
ਉਚਾਰਨ ਹੈ; ਜਿਵੇਂ: 
1. ਚੋਰ ਥਾਣੇਦਾਰ ਦੇ ਘੈਗੀ' ਪੈ ਗਿਆ। 
2. ਮੇਰੇ ਛੋਤਾੰ” ਖਿੜੀ ਬਹਾਰ ਕੁੜੇ । 
3. #ਘੀਦੇਖ ਕੇ ਮੱਖੀ ਨਹੀਂ ਖਾਈਦੀ। 


135 


4. _ਘਗਾੀੱਬੈਠਿਆਂ ਹੀ ਸਾਰਾ ਮੇਲਾ ਗੁਜਰ ਗਿਆ। 

5. ਉਹਨਾਂ ਰਾਹਾਂ ਦੇ ਸਦਕੇ ਜਾਂਵਾਂ ਜਿੰਨ੍ਹੀ ਡਾਗੀ'ਮਾਹੀ ਤੁਰਿਆ। 

(ਅ) ਸੰਬੰਧਕਾਂ ਰਾਹੀ' 

6. _ਚੋਰ ਥਾਣੇਦਾਰ ਦੇ ਪੈਰਾਂ ਇਤੇ ਡਿੱਗ ਪਿਆ। 

7. ਮੇਰੇ ਖੇਤਾਂ /ਫਚ ਬਹਾਰ ਕੁੜੀਏ। 

8. ਅੱਖਾਂ ਲਾਲ ਦੇਖ ਮੱਖੀ ਨਹੀ ਖਾਧੀ ਜਾਂਦੀ। 

9. ਘਰਾਂ #ੰਦਰ ਬੈਠੇ ਰਹੇ ਮੇਲਾ ਗੁਜਰ ਗਿਆ ਸੀ। 

10. ਉਨ੍ਹਾਂ ਰਾਹਾਂ ਦੇ ਸਦਕੇ ਜਾਵਾਂ ਜਿਹੜੇ ਰਾਹਾਂ ਡੇ ਮਾਹੀ ਤੁਰਿਆ। 

ਪੰਜਾਬੀ ਵਿਚ ਸੱਤਵੀ' ਵਿਭਕਤੀ ਦਾ ਚਿੰਨ੍ਹ “ਚ” ਵੀ ਹੈ। ਇਸ ਦੀ ਵਰਤੋ' ਇਸ ਪ੍ਰਕਾਰ ਹੁੰਦੀ ਹੈ: 
“ਮਨ ਚ ਸੋਚਦਾ”, “ਖੇਤ ਚ ਬੈਠਾ” ਅਤੇ “ਨੀਂਦ ਚ ਪਿਆ” ਆਦਿ।ਇਸ ਦਾ ਮੂਲ ਸੰਸਕ੍ਰਿਤ ਵਿਚ 
“ਵਿਚਾਲਾ” ਅਤੇ “ਵਿਚ” ਆਦਿ ਸ਼ਬਦ ਰੂਪ ਬਣੇ ਹਨ। 

ਇਉਂ ਅਸ਼ਟਾਧਿਆਈ ਵਿਚ ਛੇ ਕਿਸਮ ਦੇ ਕਾਰਕੀ ਸੰਬੰਧਾਂ ਦਾ ਨਿਰੂਪਣ ਕੀਤਾ ਗਿਆ ਹੈ। ਇਨ੍ਹਾਂ 
ਸੰਬੰਧਾਂ ਨੂੰ ਪੇਸ਼ ਕਰਦੇ ਚਿੰਨ੍ਹਾਂ ਨੂੰ “ਵਿਭਕਤੀਆਂ” ਦੇ ਰੂਪ ਵਿਚ ਵਿਖਿਆਤ ਕੀਤਾ ਗਿਆ ਹੈ।ਮੂਲ ਰੂਪ ਵਿਚ 
ਗਈ ਤੇ ਇਸ ਦੀ ਥਾਂ ਤੇ ਛੇਵੀਂ ਵਰਤੀ ਜਾਣ ਲੱਗੀ । ਅਪਕ੍ਰੰਸ਼ ਤੱਕ ਪਹੁੰਚਦਿਆਂ ਦੂਸਰੀਆਂ ਵਿਭਕਤੀਆਂ 
ਵੀ ਆਪਸ ਵਿਚ ਘੁਲ ਮਿਲ ਗਈਆਂ। ਦੁਨੀ ਚੰਦਰ (ਉਹੀ:62) ਅਨੁਸਾਰ ਅਜੋਕੀ ਪੰਜਾਬੀ ਵਿਚ ਇਨ੍ਹਾਂ 
ਵਿਭਕਤੀਆਂ ਦੀ ਥਾਂ_ਸੰਬੰਧਕੀ ਰੂਪਾਂ ਨੇ ਲੈ ਲਈ, ਸੰਬੰਧਕ ਇਕੱਲਾ ਹੀ ਕਈ ਵਿਭਕਤੀਆਂ ਦਾ ਕਾਰਜ 
ਕਰਨ ਲੱਗਾ। ਮੂਲ ਰੂਪ ਵਿਚ ਜੇਕਰ ਕਾਰਜ ਦੇ ਪੱਧਰ ਤੋਂ ਵੇਖਿਆ ਜਾਵੇ ਤਾਂ ਸੰਬੰਧਕੀ ਰੂਪ ਤੇ 
ਵਿਭਕਤੀਆਂ ਦੇ ਕਾਰਜ ਵਿਚ ਵਖਰਤਾ ਮਿਲਦੀ ਹੈ। ਇਸ ਕਰਕੇ ਕਾਰਜ ਦੇ ਨਜ਼ਰੀਏ ਤੋਂ ਇਨ੍ਹਾਂ ਨੂੰ ਸਮਾਨ 
ਨਹੀਂ ਮੰਨਿਆ ਜਾ ਸਕਦਾ। 

ਪਰਾਸ਼ਰ (ਉਹੀ:177) ਅਨੁਸਾਰ ਪੰਜਾਬੀ ਭਾਸ਼ਾ ਵਿਚ ਇਹ ਮਨੌਤ ਰਹੀ ਹੈ ਕਿ ਸੰਸਕ੍ਰਿਤ ਵਿਚ 
ਵਿਭਕਤੀਆਂ ਸ਼ਬਦਾਂ ਦੇ ਨਾਲ ਜੁੜੀਆਂ ਹੁੰਦੀਆਂ ਹਨ ਤੇ ਇਹ ਕਿਰਿਆ ਪੰਜਾਬੀ ਵਿਚ ਨਹੀਂ ਹੁੰਦੀ। 
ਪੰਜਾਬੀ ਵਿਚਲੇ “ਜਿਨ”, “ਕਿਨ” ਅਤੇ “ਤਿਨ” ਆਦਿ ਰੂਪ ਜੋ ਸੰਸਕ੍ਰਿਤ ਦੇ “ਯੇਨ”, “ਕੇਨ”, “ਤੇਨ” ਅਤੇ 
“ਅਮੁਨਾ” ਆਦਿ ਤੋ ਵਿਗੜ ਕੇ ਬਣੇ ਹਨ,ਇਨ੍ਹਾਂ ਵਿਚ ਤੀਸਰੀ ਵਿਭਕਤੀ ਸ਼ਬਦਾਂ ਨਾਲ ਜੁੜੀ ਹੋਈ 
ਹੈ।ਇਸ ਪ੍ਰਕਾਰ ਹੀ ਪੰਜਾਬੀ ਵਿਚਲੇ “ਐਨ” ਦਾ ਮੂਲ ਸੰਸਕ੍ਰਿਤ ਦਾ “ਅਨੈਨ” ਹੈ। ਪੰਜਾਬੀ ਵਿਚ ਜਿਨ੍ਹਾਂ, 
ਕਿਨ੍ਹਾਂ, ਸਤਨਾਂ ਆਦਿ ਰੂਪ ਜਿਨ੍ਹਾਂ ਦੇ ਅੰਤ ਵਿਚ ਛੇਵੀਂ ਵਿਭਕਤੀ ਦਾ ਚਿੰਨ੍ਹ ਸਪੱਸ਼ਟ ਦਿਖਾਈ ਦਿੰਦਾ ਹੈ, 


136 


ਅਤੇ ਕੇਨਾਮ ਆਦਿ ਰੂਪ ਵਿਚ ਉਚਾਰਨ ਕੀਤੇ ਜਾਂਦੇ ਹੋਣਗੇ। ਸੰਸਕ੍ਰਿਤ ਵਿਚ ਇਹ ਸਰਵੇਸ਼ਾਮ, ਅਸੀਯਾਮ, 
ਪੰਜਾਬੀ ਵਿਚਲੀਆਂ ਸਾਰੀਆਂ ਵਿਭਕਤੀਆਂ; ਸੰਸਕ੍ਰਿਤ ਵਿਭਕਤੀਆਂ ਦਾ ਹੀ ਵਿਕਸਿਤ ਰੂਪ ਹਨ। 
ਰੂਪਾਂਤ੍ਰਿਤ ਹੋ ਕੇ ਸੰਬੰਧਕਾਂ ਵਿਚ ਤਬਦੀਲ ਹੋ ਗਈਆ ਹਨ।ਪੰਜਾਬੀ ਵਿਆਕਰਨਾਂ ਵਿਚ ਵਿਭਕਤੀ ਅਤੇ 
ਸੰਬੰਧਕ ਨੂੰ ਸਮਰੂਪ ਮੰਨਿਆ ਗਿਆ ਹੈ। ਇਸ ਸੰਦਰਭ ਵਿਚ ਬਿਹਾਰੀ ਲਾਲ ਪੁਰੀ (1867:30-31) ਨੇ 
/ਓ, ਥੋਂ, ਰਾ, ਰੇ, ਰੀਆਂ/ ਦੇ ਨਾਲ-ਨਾਲ “ਨੂੰ”, “ਨੇ”, “ਤੋਂ”, “ਤੇ, “ਵਿਚ” ਅਤੇ “ਲਈ” ਆਦਿ ਨੂੰ ਵੀ 
ਵਿਭਕਤੀ ਦੇ ਅਨੁਰੂਪ ਪੇਸ਼ ਕੀਤਾ ਹੈ।ਉਸ ਨੇ ਸੰਬੰਧਕ ਤੇ ਵਿਭਕਤੀ ਵਿਚ ਕੋਈ ਨਿਖੇੜਾ ਨਾ ਮੰਨਦਿਆਂ 
ਹੋਇਆਂ ਸੰਬੰਧਕ ਨੂੰ ਵਿਭਕਤੀ ਦਾ ਇੱਕ ਰੂਪ ਹੀ ਮੰਨਿਆ ਹੈ। ਹਰਕੀਰਤ ਸਿੰਘ (1988:162) ਨੇ ਵੀਂ 
ਵਿਭਕਤੀ ਤੇ ਸੰਬੰਧਕ ਵਿਚ ਕੋਈ ਨਿਖੇੜਾ ਨਹੀਂ ਕਰਦਾ ਬਲਕਿ ਸੰਬੰਧਕ ਨੂੰ ਵਿਭਕਤੀ ਦੇ ਰੂਪ ਵਿਚ ਹੀ 
ਦੇਖਦਾ ਹੈ। ਉਸ ਦਾ ਵਿਚਾਰ ਹੈ ਕਿ ਵਿਭਕਤੀਆਂ ਸ਼ਬਦ ਦਾ ਪਿਛੇਤਰੀ ਅੰਸ਼ ਵੀ ਹੋ ਸਕਦੀਆਂ ਹਨ ਤੇ 
ਵੱਖਰੇ _ਸ਼ਬਦ _ਸੰਬੰਧਕ ਵਜੋਂ ਵੀ ਸਾਰਥਿਕਤਾ ਕਾਇਮ _ਕਰ ਸਕਦੀਆਂ _ਹਨ।ਚਮਨ _ਲਾਲ 
ਅਗਰਵਾਲ(1969:68) ਵੀ ਸੰਬੰਧਕਾਂ ਨੂੰ ਵਿਭਕਤੀ ਚਿੰਨ੍ਹਾਂ ਵਜੋਂ ਹੀ ਮਾਨਤਾ ਪ੍ਰਦਾਨ ਕਰਦਾ ਹੈ। ਸ਼ਿਆਮ 
ਦੇਵ ਪਰਾਸ਼ਰ( ਉਹੀ:177) ਨੇ ਵਿਭਕਤੀ ਤੇ ਸੰਬੰਧਕ ਨੂੰ ਸਮਰੂਪ ਮੰਨਿਆਂ ਹੈ। ਉਸ ਨੇ ਆਪਣੇ ਅਧਿਐਨ 
ਵਿਚ ਬਦਲ ਦਿੰਦਾ ਹੈ। ਪੰਜਾਬੀ ਵਿਚ ਇਹੋ ਪ੍ਰਵਿਰਤੀ ਆਮ ਵੇਖੀ ਜਾ ਸਕਦੀ ਹੈ, ਜਿਵੇਂ- ਉਸ ਦਾ, 
ਰਾਮਦਾ, ਰਾਮਨੇ ਆਦਿ। ਜਦੋਂ ਇਨ੍ਹਾਂ ਨੂੰ ਅਕਸਰ ਲਿਖਿਆ ਜਾਂਦਾ ਹੈ ਤਾਂ; ਉਸ ਦਾ, ਰਾਮ ਦਾ, ਰਾਮ ਨੇ 
ਆਦਿ; ਵਜੋਂ ਲਿਆ ਜਾਂਦਾ ਹੈ। ਇਸ ਤਰ੍ਹਾਂ ਇਹ ਵਿਭਕਤੀਆਂ ਸੰਬੰਧਕਾਂ ਵਿਚ ਰੂਪਾਂਤ੍ਰਿਤ ਹੋ ਜਾਂਦੀਆਂ 
ਹਨ।ਇਸ ਪ੍ਰਕਾਰ ਇਹ ਆਖਿਆ ਜਾ ਸਕਦਾ ਹੈ, ਕਿ ਉਚਾਰਨ ਸਮੇਂ ਪੰਜਾਬੀ ਵਿਚ ਸਾਰੀਆਂ 
ਵਿਭਕਤੀਆਂ ਸ਼ਬਦਾਂ ਨਾਲ ਜੁੜੀਆ ਰਹਿੰਦੀਆਂ ਹਨ।ਸ਼ਬਦ ਨਾਲ ਹੀ ਵਿਭਕਤੀ ਦੀ ਅਹਿਮੀਅਤ 
ਇਹ ਸਮਰੂਪ ਹਨ, ਵੱਖਰੇ ਨਹੀਂ। ਸੰਸਕ੍ਰਿਤ ਭਾਸ਼ਾ ਦੀ ਇਹ ਵਿਸ਼ੇਸ਼ਤਾ ਪੰਜਾਬੀ ਵਿਚ ਅੱਜ ਵੀ 
ਸੁਰਿੱਖਿਅਤ ਮਿਲਦੀ ਹੈ। 
5.2. ਵਾਚ 


ਵਾਚ ਸਮੁੱਚੇ ਵਾਕ ਵਿਚੋਂ ਪ੍ਰਗਟ ਹੋਣ ਵਾਲਾ ਵਿਆਕਰਨਿਕ ਸੰਕਲਪ ਹੈ।ਪੰਜਾਬੀ ਤੇ ਹਿੰਦੀ 
ਵਿਆਕਰਨਾਂ ਵਿਚ ਆਰੰਭ ਤੋਂ ਹੀ ਵਾਚ ਦਾ ਸੰਕਲਪ ਕਿਰਿਆ ਦੇ ਰੂਪ ਦੇ ਆਧਾਰ ਉਤੇ ਹੀ ਵਿਵੇਚਨ 
ਕੀਤਾ ਗਿਆ ਹੈ।ਪੰਜਾਬੀ ਵਾਚ ਪ੍ਰਬੰਧ ਨੂੰ ਦੁਨੀ ਚੰਦਰ(1987:366-67) ਨੇ ਰੂਪ ਦੇ ਆਧਾਰ ਉਪਰ 
ਸਥਾਪਿਤ ਕਰਦਿਆਂ; ਕਿਰਿਆ ਦੇ ਕਰਮ ਤੇ ਕਰਤਾ ਨਾਲ ਮੇਲ ਨੂੰ ਵਾਚ ਦਾ ਮੂਲ ਆਧਾਰ ਦੱਸਿਆ 
ਹੈ।ਹਰਕੀਰਤ ਸਿੰਘ(ਉਹੀ:159) ਅਨੁਸਾਰ ਕਿਰਿਆ ਦੇ ਵਿਸ਼ਿਸ਼ਟ ਰੂਪ ਨੂੰ ਵਾਚ ਆਖਿਆ ਜਾਂਦਾ 


137 


ਹੈ।ਇਹ ਵੰਡ ਸੰਸਕ੍ਰਿਤ ਵਿਆਕਰਨ ਨੂੰ ਆਧਾਰ ਬਣਾਕੇ ਕੀਤੀ ਗਈ ਹੈ। ਇਨ੍ਹਾਂ ਵਿਆਕਰਨਾਂ ਵਿਚ ਵਾਚ 
ਦੇ ਸੰਦਰਭ ਵਿਚ ਕੁਝ ਨਿਮਨਲਿਖਤ ਨੁਕਤੇ ਸਪੱਸ਼ਟ ਕੀਤੇ ਹਨ: 
1. ਪੰਜਾਬੀ ਵਿਚ ਵਿਚ ਵਾਚ ਦਾ ਲੱਛਣ ਕੇਵਲ ਕਿਰਿਆ ਦੇ ਰੂਪ ਉਪਰ ਅਧਾਰਿਤ ਹੈ। 
2. ਪੰਜਾਬੀ ਵਿਚ ਵਾਚ ਦਾ ਨਿਰਨਾ ਕੇਵਲ ਰੂਪ ਦੇ ਆਧਾਰ ਉਪਰ ਹੀ ਹੋ ਸਕਦਾ ਹੈ। 
3. ਵਾਚ ਕਿਰਿਆ ਦਾ ਇੱਕ ਰੂਪਾਂਤਰਣ ਹੈ, ਦੂਜੇ ਸ਼ਬਦ ਦੇ ਜੋੜ ਨਾਲ ਵਿਸ਼ਿਸ਼ਟ ਪ੍ਰਯੋਗ ਬਣਦਾ ਹੈ ਤਾਂ 
ਵੀ ਰੂਪਾਂਤ੍ਰ ਹੀ ਮੰਨਿਆ ਜਾਵੇਗਾ। 
4. ਪੰਜਾਬੀ ਵਾਕਾਂ ਦੇ ਕਰਤਰੀਵਾਚੀ, ਕਰਮਵਾਚੀ ਤੇ ਭਾਵ ਵਾਚੀ ਰੂਪ ਬਣਦੇ ਹਨ। 
ਹਿੰਦੀ ਵਿਆਕਰਨਕਾਰ ਕਾਮਤਾ ਪ੍ਰਸਾਦ ਗੁਰੂ (2017:226-27) ਦਾ ਵਿਚਾਰ ਹੈ,ਕਿ ਹਿੰਦੀ 
ਵਿਚ ਕੇਵਲ ਰੂਪ ਦੇ ਆਧਾਰ ਉਪਰ ਵਾਚ ਦਾ ਨਿਰਨਾ ਨਹੀਂ ਹੋ ਸਕਦਾ।ਕਿਉਂਕਿ ਹਿੰਦੀ ਵਿਚ ਰੂਪ ਪ੍ਰਯੋਗ 
ਦੇ ਅਨੁਸਾਰ ਇੱਕ ਵਿਚ ਤੇ ਅਰਥ ਦੇ ਮੁਤਾਬਿਕ ਦੂਸਰੇ ਵਾਚ ਵਿਚ ਆਉਂਦੇ ਹਨ। ਇਸਤੋਂ ਅੱਗੇ ਗੁਰੂ ਨੇ 
ਇਹ ਵੀ ਲਿਖਿਆ ਹੈ ਕਿ,ਜੇਕਰ ਹਿੰਦੀ ਵਿਚ ਰੂਪ ਦੇ ਆਧਾਰ ਤੇ ਵਾਚ ਦਾ ਨਿਰਧਾਰਣ ਹੁੰਦਾ ਹੈ ਤਾਂ ਅਰਥ 
ਦੇ ਆਧਾਰ ਉਤੇ ਹੋਰ ਵਿਭਾਗ ਬਣਾਉਣੇ ਪੈ ਜਾਣਗੇ,ਇਸ ਨਾਲ ਸਰਲਤਾ ਦੀ ਥਾਂ ਕਠਿਨਾਈ ਪੈਦਾ ਹੋ 
ਜਾਵੇਗੀ । 
ਪਾਣਿਨੀ (2-3-18) ਨੇ ਇਹ ਵਿਵਸਥਾ ਦਿੱਤੀ ਹੈ ਕਿ ਜਿਥੇ ਕਰਤਾ ਕਿਸੇ ਹੋਰ ਸ਼ਬਦ ਰੂਪ ਤੋਂ 
“ਉਕਤ” ਨਹੀਂ ਉਥੇ ਤੀਜੀ ਵਿਭਕਤੀ ਦੀ ਵਰਤੋਂ ਹੁੰਦੀ ਹੈ। ਜਦੋਂ ਲਕਾਰ ਕਰਤਾ ਦੇ ਅਰਥ ਵਿਚ ਵਰਤਿਆ 
ਜਾਂਦਾ ਹੈ ਤਾਂ ਹੀ ਇਹ ਕਰਤਰੀ ਵਾਚ ਹੈ। ਕਰਤਾ ਦੇ ਅਰਥ ਵਿਚ ਤੀਸਰੀ ਵਿਭਕਤੀ ਨਹੀਂ' ਹੁੰਦੀ ਪਰ 
ਜਿਥੇ ਲਕਾਰ ਕਰਮ ਜਾਂ ਭਾਵ ਦੇ ਅਰਥ ਵਿਚ ਪ੍ਰਯੂਕਤ ਹੈ, ਉਥੇ ਕਰਤਾ “ਉਕਤ? ਹੁੰਦਾ ਹੈ ਤੇ ਅਰਥ ਵਿਚ 
ਤੀਜੀ ਵਿਭਕਤੀ ਆਉਂਦੀ ਹੈ। ਕਰਮਣੀ ਵਾਚ ਅਤੇ ਭਾਵ ਵਾਚ ਵਿਚ ਕਰਤਾ ਤੀਜੀ ਵਿਭਕਤੀ ਵਿਚ 
ਰਹਿੰਦਾ ਹੈ; ਜਿਵੇਂ: 
ਮੁੰਡਾ ਪਿੰਡ (ਨੂੰ) ਜਾਂਦਾ ਹੈ। 
ਇਥੇ ਕਰਤਾ “ਉਕਤ” ਹੈ ਅਤੇ ਇਸ ਵਿਚ ਤੀਜੀ ਵਿਭਕਤੀ ਹੈ।ਪ੍ਰਥਮ ਕਾਰਕ ਵਿਭਕਤੀ ਨਹੀਂ 
ਇਥੇ ਕੋਈ ਹੋਰ ਵਿਭਕਤੀ ਨਹੀ ਲੱਗਦੀ। ਹੋਰ ਵਾਕ ਵੇਖੋ: 
ਕਿਤਾਬ ਲੇਖਕ ਦੁਆਰਾ ਲਿਖੀ ਜਾਂਦੀ ਹੈ। 
ਕਵਿਤਾ ਕਵੀ ਦੁਆਰਾ ਰਚੀ ਗਈ ਹੈ। 


ਇਸ ਵਾਕ ਵਿਚ ਲਕਾਰ ਕਰਮ ਦੇ ਅਰਥ ਵਿਚ ਵਰਤਿਆ ਗਿਆ ਹੈ। ਇਸ ਨੂੰ “ਕਰਮਣਿ ਵਾਚ” 


ਕਹਿੰਦੇ ਹਨ। ਕਰਤਾ ਦੇ ਅਰਥ ਵਿਚ ਤੀਜੀ ਵਿਭਕਤੀ ਹੈ, ਲਕਾਰ ਦਾ ਅਰਥ ਕਰਮ ਹੈ। ਕਰਮ ਲਕਾਰ 


138 


ਦੁਆਰਾ “ਉਕਤ” ਹੋ ਗਿਆ। ਸੂਤਰ ਨੰ. (2-3-2) ਮੁਤਾਬਿਕ ਕਰਮ ਦੇ ਅਰਥ ਵਿਚ ਦੂਸਰੀ ਵਿਭਕਤੀ 
ਨਹੀ ਲੱਗਦੀ ਪਰ ਕਰਤਰੀ ਵਾਚ ਵਿਚ ਕਰਮ ਦੇ ਅਰਥ ਵਿਚ ਦੂਜੀ ਵਿਭਕਤੀ ਲੱਗਦੀ ਹੈ; ਜਿਵੇਂ: 

ਅਭਿਨੇਤਾ ਖਲਨਾਇਕ ਨੂੰ ਮਾਰਦਾ ਹੈ। 

ਬੱਚਾ ਤੁਰਦਾ ਹੈ। 

ਪਰ ਪੰਜਾਬੀ ਵਿਚ ਭਾਵ ਵਾਚ ਇਸ ਪ੍ਰਕਾਰ ਨਹੀਂ ਹੁੰਦਾ-“ਬੱਚੇ ਤੋਂ ਤੁਰਿਆ ਜਾਂਦਾ ਹੈ। ” 

ਸੰਸਕ੍ਰਿਤ ਵਿਚ ਅਕਰਮਕ ਕਿਰਿਆ ਭਾਵ ਵਾਚ ਵਿਚ ਬਹੁਤ ਪ੍ਰਚਿੱਲਤ ਹੈ। ਇਥੇ ਲਕਾਰ ਦਾ ਅਰਥ ਜਾਂ 
ਭਾਵ ਕਿਰਿਆ ਹੈ, ਇਸ ਨੂੰ “ਭਾਵ ਵਾਚ” ਆਖਦੇ ਹਨ। ਸੰਸਕ੍ਰਿਤ ਵਿਚ ਸਕਰਮਕ ਕਿਰਿਆ ਦੁਆਰਾ 
ਭਾਵ ਵਾਚ ਨਹੀ ਬਣਦਾ। ਕਰਮ ਦੀ ਵਿਭਕਤੀ ਨਹੀਂ ਹੁੰਦੀ ਕਰਤਾ ਦੀ ਤੀਜੀ ਵਿਭਕਤੀ ਹੋ ਸਕਦੀ ਹੈ 


ਇਸ ਪ੍ਰਕਾਰ ਪਾਣਿਨੀ ਨੇ ਤਿੰਨਾਂ ਵਾਚਾਂ ਨੂੰ ਅਰਥ ਦੇ ਅਨੁਸਾਰ ਮੰਨਕੇ ਕਿਰਿਆ ਦਾ ਰੂਪਾਂਤਰਣ ਤੇ 
ਵਿਭਕਤੀ ਦੀ ਵਿਵਸਥਾ ਬਿਆਨ ਕੀਤੀ ਹੈ। ਇਸ ਵਿਵੇਚਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਾਣਿਨੀ ਨੇ ਵਾਚ 
ਨੂੰ ਰੂਪ ਦੇ ਆਧਾਰ ਉਤੇ ਵਿਸ਼ਲੇਸ਼ਿਤ ਨਹੀ' ਕੀਤਾ ਬਲਕਿ ਅਰਥ ਦੇ ਆਧਾਰ ਉਤੇ ਵੀ ਕੀਤਾ ਹੈ। 


ਇਹ ਕਥਨ ਵੀ ਠੀਕ ਨਹੀਂ ਹੈ ਕਿ ਸੰਸਕ੍ਰਿਤ ਵਿਚ ਵਾਚ ਦਾ ਨਿਰਨਾ ਕੇਵਲ ਰੂਪ ਦੇ ਆਧਾਰ 
ਉਪਰ ਹੋ ਸਕਦਾ ਹੈ। ਕਰਮਣੀ ਅਤੇ ਭਾਵ ਪ੍ਰਯੋਗ ਵਿਚ ਸੰਸਕ੍ਰਿਤ ਦੀਆਂ ਸਾਰੀਆਂ ਕਿਰਿਆਵਾਂ 
ਆਤਮਨੇਪਦੀ ਹੁੰਦੀਆਂ ਹਨ। ਸੂਤਰ ਭਾਵ ਕਾਰਮਣੌ (/-3-/3) ਤੇ ਸਾਰਵਧਾਤੁਕੇ ਯਕ੍ (5-7-67) 


ਆਦਿ ਰੂਪ ਬਣਦੇ ਹਨ। 


ਇਨ੍ਹਾਂ ਰੂਪਾਂ ਦੇ ਆਧਾਰ ਉਪਰ ਵਾਚ ਦਾ ਨਿਰਨਾ ਨਹੀਂ ਕੀਤਾ ਜਾ ਸਕਦਾ। _“ਦਿਵਾਦਿ ਗਣ” 
ਦੀਆਂ ਸਾਰੀਆਂ ਕਿਰਿਆਵਾਂ ਵਿਚ ਪ੍ਰਤਿਐ ਵਿਕਰਣ “ਯ” ਲਗਦਾ ਹੈ। ਇਸ ਗਣ ਦੀਆਂ ਸਾਰੀਆਂ 
ਕਿਰਿਆਵਾਂ ਆਤਮਨੇਪਦੀ ਹਨ; ਜਿਵੇ; ਜਯਤੇ, ਸੁਯਤੇ ਤੇ ਦੀਸ਼ਯਤੇ ਆਦਿ। ਇਹ ਸਾਰੀਆਂ ਕਰਤਰੀ 
ਵਾਚ ਵਿਚ ਹਨ ਤਾਂ ਇਥੇ ਕੇਵਲ ਰੂਪ ਦੇ ਆਧਾਰ ਉਤੇ ਕਿਵੇਂ ਵਾਚ ਦਾ ਨਿਰਨਾ ਕੀਤਾ ਜਾ ਸਕਦਾ 
ਹੈ।ਕਰਮ ਕਰਤਰੀ ਵਾਚ ਵਿਚ ਵੀ ਅਜਿਹਾ ਰੂਪ ਮਿਲਦਾ ਹੈ; ਜਿਵੇਂ- “ਭਿਦਯਤੇ ਕਾਸ਼ਠਮ ਸਵਯਮੇਵ” 
ਇਥੇ ਕਰਮ ਉਪਰ ਕਰਤੱਵ ਨੂੰ ਥੋਪਿਆ ਹੋਇਆ ਹੈ। ਇਸ ਤਰ੍ਹਾਂ ਇਸ ਨੂੰ ਕਰਮ ਕਰਤਰੀ ਕਿਹਾ ਜਾਂਦਾ 
ਹੈ। ਇਸ ਪ੍ਰਕਾਰ ਇਹ ਸਿੱਧ ਹੁੰਦਾ ਹੈ ਕਿ ਕਈਆਂ ਥਾਵਾਂ ਤੇ ਕਰਤਰੀ ਵਾਚ, ਕਰਮਣੀ ਵਾਚ, ਭਾਵ ਵਾਚ 
ਅਤੇ ਕਰਮ ਕਰਤਰੀ ਵਾਚ ਦੀ ਦ੍ਰਿਸ਼ਟੀ ਤੋਂ ਕੋਈ ਅੰਤਰ ਨਹੀਂ ਹੈ। 

ਪਾਣਿਨੀ ਨੇ ਕਿਰਿਆ ਪਦਾਂ ਨੂੰ ਦਸ ਲਕਾਰਾਂ ਵਿਚ ਵੰਡਿਆ ਹੈ। ਇਹ ਲਕਾਰ ਰੂਪ ਕਾਲ ਅਤੇ 


ਅਰਥ ਦੇ ਬੋਧਕ ਹਨ। ਇਨ੍ਹਾਂ ਲਕਾਰਾਂ ਦੇ ਸਥਾਨ ਉਤੇ “ਤਿਪ” ਆਦਿ ਪ੍ਰਤਿਐ ਵੀ ਆਦੇਸ਼ ਹੁੰਦੇ ਹਨ, 


139 


ਇਹਨਾਂ ਪ੍ਰਤਿਐਂ ਦੀ ਗਿਣਤੀ ਕੁੱਲ 18 ਹੈ। ਇਨ੍ਹਾਂ ਨੂੰ “ਤਿੰਡ” ਪ੍ਰਤਿਐ ਵੀ ਕਿਹਾ ਜਾਂਦਾ ਹੈ। ਉਸ ਦੇ 
ਵਿਚਾਰ ਮੁਤਾਬਿਕ ਇਹ ਪ੍ਰਤਿਐ ਕਰਤਾ, ਕਰਮ ਜਾਂ ਭਾਵ ਦੇ ਅਰਥ ਵਿਚ ਧਾਤੂ ਤੋਂ ਬਾਅਦ ਲੱਗਦੇ 
ਹਨ। ਲਹ ਕਰਆੰਣੇ ਚ ਭਾਵੇ ਚਾ ਕਾਰਨਭਯ਼ (3-#-69%) ਸੂਤਰ ਅਨੁਸਾਰ ਸਕਰਮਕ ਧਾਤੂਆਂ ਵਿਚ 
ਲਕਾਰਾਂ ਦੀ ਵਰਤੋਂ ਕਰਮ ਅਤੇ ਕਰਤਾ ਦੇ ਅਰਥ ਵਜੋਂ' ਹੁੰਦੀ ਹੈ। ਅਕਰਮਕ ਧਾਤੂਆਂ ਵਿਚ ਲਕਾਰ ਕਰਤਾ 
ਤੇ ਭਾਵ ਦੇ ਅਰਥ ਵਿਚ ਲੱਗਦੇ ਹਨ। ਅਸ਼ਟਾਧਿਆਈ ਵਿਚ ਕਰਤਾ ਆਦਿ ਕਾਰਕਾਂ ਦੇ ਸੰਦਰਭ ਵਿਚ ਕਈ 
ਪ੍ਰਤਿਐਂ ਦਾ ਵਿਧਾਨ ਕੀਤਾ ਗਿਆ ਹੈ। ਸੰਖੇਪ ਵਿਚ ਇਹ ਆਖਿਆ ਜਾ ਸਕਦਾ ਹੈ ਕਿ ਕਾਰਕ ਅਰਥ ਤੱਤ 
ਹਨ ਤੇ ਪ੍ਰਤਿਐ ਉਨ੍ਹਾਂ ਦਾ ਬੋਧਕ ਸ਼ਬਦ ਤੱਤ। ਕਾਰਕ ਵਾਚ ਹੈ ਅਤੇ ਪ੍ਰਤਿਐ ਵਾਚਕ ਹਨ। ਇਕ ਅਰਥ ਦੇ 
ਵਾਚਕ ਅਨੇਕ ਸ਼ਬਦ ਹੋ ਸਕਦੇ ਹਨ ਤੇ ਇੱਕ ਹੀ ਸ਼ਬਦ ਅਨੇਕ ਅਰਥਾਂ ਦਾ ਵਾਚਕ ਹੋ ਸਕਦਾ ਹੈ। ਲਕਾਰ 
ਕਰਮ ਅਤੇ ਕਰਤਾ ਦੇ ਵਾਚਕ ਹਨ। ਕਰਤਾ ਤੇ ਕਰਮ ਕਾਰਕ ਹਨ ਪਰ ਭਾਵ ਕਾਰਕ ਨਹੀਂ ਕਿਰਿਆ ਹੈ। 
ਇਹ ਕਿਰਿਆ ਧਾਤੂ ਦਾ ਅਰਥ ਹੈ ਤੇ ਇਸੇ ਅਰਥ ਵਿਚ ਲਕਾਰ ਦੀ ਵਰਤੋਂ' ਹੁੰਦੀ ਹੈ। 


ਇਸ ਪ੍ਰਕਾਰ ਉਸ ਨੇ ਤਿੰਨਾਂ ਵਾਚਾਂ ਨੂੰ ਅਰਥ ਦੇ ਅਨੁਸਾਰ ਮੰਨ ਕੇ ਕਿਰਿਆ ਦਾ ਰੂਪਾਂਤਰਣ ਤੇ 
ਵਿਭਕਤੀ ਦੀ ਵਿਵਸਥਾ ਬਿਆਨ ਕੀਤੀ ਹੈ। ਇਸ ਵਿਵੇਚਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਾਣਿਨੀ ਨੇ ਵਾਚ 
ਨੂੰ ਰੂਪ ਦੇ ਆਧਾਰ ਉਤੇ ਵਿਸ਼ਲੇਸ਼ਿਤ ਨਹੀਂ ਕੀਤਾ ਬਲਕਿ ਅਰਥ ਦੇ ਆਧਾਰ ਉਤੇ ਵੀ ਕੀਤਾ ਹੈ। 


ਕੀ ਪੰਜਾਬੀ ਵਿਚ ਕੇਵਲ ਰੂਪ ਦੇ ਆਧਾਰ ਉਤੇ ਵਾਚ ਦਾ ਨਿਰਨਾ ਕੀਤਾ ਜਾ ਸਕਦਾ ਹੈ? ਰੂਪ ਦੇ 
ਆਧਾਰ ਉਪਰ ਵਾਚ ਦਾ ਨਿਰਨਾ ਕਰਨ ਦਾ ਕੀ ਅਰਥ ਹੈ? ਰੂਪ ਤੋਂ ਕਿਰਿਆ ਦਾ ਰੂਪਾਂਤਰਣ ਹੁੰਦਾ ਹੈ ਤੇ 


ਇਹ ਰੂਪਾਂਤਰਣ ਲਿੰਗ, ਵਚਨ ਆਦਿ ਦੇ ਕਾਰਨ ਹੀ ਹੁੰਦਾ ਹੈ- 


. ਜੰਟੇ ਨੇ ਰੋਟੀ ਖਾਧੀ। (ਇਲਿੰਗ ਇੱਕ ਵਚਨ) 
ਵਿੱਕੀ ਨੇ ਰੌਕੀ ਨੂੰ ਦੇਖਿਆ। (ਪੁ. ਬਹੁ ਵ.) 
ਸੁਰਿੰਦਰ ਨੇ ਉਸਨੂੰ ਬੁਲਾਇਆ। (ਪੁ.ਇ.ਵ.) 
ਹੈਰੀ ਨੇ ਧੈਸੇ ਦਿੱਤੇ। (ਪੁ.ਬਹੁ ਵ.) 

ਰੌਕ ਨੇ ਕਿਤਾਬਾਂ ਵੇਚ ਦਿੱਤੀਆਂ। (ਪੁ.ਬਹੁ ਵ.) 


ਤਾ 


(੭੧ -ਤੰ= €2 ੮? 


ਉਕਤ ਵਾਕਾਂ ਵਿਚ ਕਿਰਿਆ ਦੇ ਕਈ ਰੂਪਾਂਤਰਣ ਪੇਸ਼ ਹਨ। ਜੇਕਰ ਅਸੀਂ ਇਹ ਸਵੀਕਾਰ ਕਰ 
ਲਈਏ ਕਿ ਇਸ ਰੂਪਾਤਮਕ ਕਾਰਨ ਕਰਕੇ ਵਾਚ ਦਾ ਨਿਰਮਾਣ ਹੁੰਦਾ ਹੈ ਤਾਂ ਅਰਥ ਦੇ ਨਜ਼ਰੀਏ ਤੋਂ ਵਾਚ 
ਉਤੇ ਵਿਚਾਰ ਕਰਨ ਦੀ ਜਰੂਰਤ ਹੀ ਨਹੀਂ ਹੈ। ਅਸੀ ਕਰਤਾ ਜਾਂ ਕਰਮ ਨਾਲ ਕਿਰਿਆ ਦੇ ਸੰਬੰਧ ਨੂੰ ਵਾਚ 
ਮੰਨ ਲੈਂਦੇ ਹਾਂ ਤਾਂ ਸਪੱਸ਼ਟ ਹੈ ਕਿ “ਵਿੱਕੀ ਨੇ ਰੌਕੀ ਨੂੰ ਦੇਖਿਆ”-ਭਾਵ ਵਾਚ ਹੈ। “ਜੰਟੇ ਨੇ ਰੋਟੀ 
ਖਾਧੀ”-ਕਰਮ ਵਾਚ ਹੈ, ਅਤੇ “ਵੀਰ ਸਿੰਘ ਆਇਆ” -ਕਰਤਰੀ ਵਾਚ ਹੈ। ਤਾਂ ਫਿਰ ਉਲਝਣ ਕੀ ਰਹਿ 
ਗਈ? ਜੇਕਰ ਅਰਥ ਦੀ ਦ੍ਰਿਸ਼ਟੀ ਤੋਂ ਵਾਚ ਨੂੰ ਸਥਾਪਿਤ ਕਰਦੇ ਹਾਂ ਤਾਂ ਰੂਪ ਦੇ ਭੇਦ ਉਪਰ ਧਿਆਨ ਦੇਣ 


ਦੀ ਜ਼ਰੂਰਤ ਨਹੀਂ ਹੈ। ਜੇਕਰ ਦੋਵਾਂ ਨੂੰ ਇੱਕ ਸਾਥ ਰੱਖਾਂਗੇ ਤਾਂ ਉਲਝਣ ਜ਼ਰੂਰ ਪਵੇਗੀ । 


140 


ਸੰਸਕ੍ਰਿਤ ਜਾਂ ਅੰਗਰੇਜ਼ੀ ਵਿਚ “ਮੇਲ (0੬੬੪੧)? ਦਾ ਸੁਆਲ ਸਰਲ ਹੈ। ਕਰਤਰੀ ਵਾਚ 
ਵਿਚ ਕਰਤਾ ਦਾ ਵਚਨ ਅਤੇ ਪੁਰਖ਼ ਕਰਤਾ ਅਧਾਰਿਤ ਹੁੰਦਾ ਹੈ। ਕਰਮਣੀ ਵਿਚ ਕਿਰਿਆ ਦਾ ਵਚਨ ਅਤੇ 
ਕਿਰਿਆ ਅਨਯ ਪੁਰਖ਼ ਇੱਕ ਵਚਨ ਵਿਚ ਰਹਿੰਦੀ ਹੈ, ਉਥੇ ਭਾਵ ਵਾਚ ਹੁੰਦਾ ਹੈ। ਕਿਰਿਆ ਦਾ ਮੇਲ 
ਕਰਤਰੀ ਵਾਚ ਵਿਚ ਕਰਤਾ ਨਾਲ ਅਤੇ ਕਰਮਣੀ ਵਾਚ ਵਿਚ ਕਰਮ ਦੇ ਨਾਲ ਹੁੰਦਾ ਹੈ। ਸਿੱਟਾ ਇਹ 
ਨਿਕਲਦਾ ਹੈ ਕਿ ਇਨ੍ਹਾਂ ਭਾਸ਼ਾਵਾਂ ਵਿਚ “ਮੇਲ`ਦੀ ਸਮੱਸਿਆ ਨਹੀਂ। 

ਸੰਸਕ੍ਰਿਤ ਤੇ ਅੰਗਰੇਜ਼ੀ ਦੇ ਕਿਰਿਆ ਰੂਪਾਂ ਵਿਚ ਲਿੰਗ ਦੇ ਕਾਰਨ ਰੂਪ ਭੇਦ ਨਹੀਂ ਮਿਲਦਾ । ਤਾਮਿਲ 
ਵਰਗੀਆਂ ਭਾਸ਼ਾਵਾਂ ਵਿਚ ਇਹ ਲਿੰਗ ਕਰਕੇ ਰੂਪ ਭੇਦ ਪਾਇਆ ਜਾਂਦਾ ਹੈ। ਐਸੀਆਂ ਕੁਝ ਵਿਸ਼ੇਸ਼ਤਾਵਾਂ ਦੇ 
ਬਾਵਜੂਦ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਭਾਸ਼ਾਵਾਂ ਵਿਚ ਵਾਚ ਦੀ ਸੰਰਚਨਾ ਦਾ ਮੂਲ ਆਧਾਰ ਇੱਕ ਹੀ 
ਹੈ ਅਤੇ ਮੇਲ ਵਿਚ ਕਿਧਰੇ ਵੀ ਜਟਿਲਤਾ ਨਹੀਂ ਮਿਲਦੀ । 

ਹਰਕੀਰਤ ਸਿੰਘ (ਉਹੀ:160) ਨੇ ਪੰਜਾਬੀ ਭਾਸ਼ਾ ਵਿਚ ਵਾਚ ਦਾ ਆਧਾਰ ਕਿਰਿਆ ਰੂਪ ਦਾ 
ਕਰਤਾ ਤੇ ਕਰਮ ਨਾਲ ਮੇਲ ਦੱਸਿਆ ਗਿਆ ਹੈ। ਜਿਵੇਂ: “ਕੰਮ ਕੀਤਾ ਗਿਆ”, “ਚਿੱਠੀ ਲਿਖੀ ਗਈ” 
ਤੇ “ਤੁਹਾਨੂੰ ਉਤਰ ਭੇਜਿਆ ਜਾਵੇਗਾ” ਆਦਿ ਇਨ੍ਹਾਂ ਰੂਪਾਂ ਨੂੰ ਕਰਮਣੀ ਵਾਚ ਮੰਨਿਆ ਜਾਂਦਾ ਹੈ।ਕੁਝ ਹੋਰ 
ਵਿਚ ਆਉਂਦੇ ਹਨ। ਭਾਵ ਵਾਚ ਵਿਚ ਕਿਰਿਆ ਦਾ ਮੇਲ ਕਰਮ ਜਾਂ ਕਰਤਾ ਨਾਲ ਨਹੀਂ ਹੁੰਦਾ। ਇਥੇ 
ਕਿਰਿਆ ਅਨਯ ਪੁਰਖ਼ ਇੱਕ ਵਚਨ ਵਿਚ ਰਹਿੰਦੀ ਹੈ ਤੇ ਇਸ ਦਾ ਲਿੰਗ ਪੁਲਿੰਗ ਹੀ ਹੁੰਦਾ ਹੈ। ਇਸ 
ਪ੍ਰਕਾਰ ਪੰਜਾਬੀ ਭਾਸ਼ਾ ਦੇ ਕਰਮ ਵਾਚ ਜਾਂ ਭਾਵ ਵਾਚ ਵਿਚ ਮੇਲ ਦੇ ਸੰਕਲਪ ਵਿਚ ਜ਼ਿਆਦਾ ਜਟਿਲਤਾ 
ਨਹੀਂ ਹੈ। 

ਕਰਤਰੀ ਵਾਚ ਵਿਚ “ਨੇ” ਅਤੇ “ਨੂੰ” ਸੰਬੰਧਕਾਂ ਕਰਕੇ ਮੇਲ ਵਿਚ ਅੰਤਰ ਆ ਜਾਂਦਾ ਹੈ।ਸਕਰਮਕ 
ਕਿਰਿਆ ਦੇ ਭੂਤਕਾਲ ਵਿਚ ਕਰਤਾ ਦੇ ਬਾਅਦ “ਨੇ” ਸੰਬੰਧਕ ਲਗਾਇਆ ਜਾਂਦਾ ਹੈ। ਪੰਜਾਬੀ ਵਿਚ “ਨੇ” 
ਦੀ ਵਰਤੋਂ ਕਰਕੇ ਕਰਤਾ ਤੇ ਕਿਰਿਆ ਵਿਚਕਾਰ ਮੇਲ ਸਮਾਪਤ ਹੋ ਜਾਂਦਾ ਹੈ। ਹੁਣ ਲਿੰਗ ਅਤੇ ਵਚਨ ਵਿਚ 
ਕਿਰਿਆ ਕਰਮ ਦਾ ਅਨੁਸਰਣ ਕਰਦੀ ਹੈ। ਪਰ ਕਰਮ ਦੇ ਬਾਅਦ ਨੂੰ” ਸੰਬੰਧਕ ਲਗਾਉਣ ਨਾਲ ਕਿਰਿਆ 
ਪੁਲਿੰਗ ਤੇ ਇੱਕ ਵਚਨੀ ਰਹਿ ਜਾਂਦੀ ਹੈ; ਜਿਵੇਂ: “ਰਾਮ ਨੇ ਸੀਤਾ ਨੂੰ ਦੇਖਿਆ”। ਕਈ ਵਾਰ ਸ਼ਬਦ ਤੋਂ 
ਕਰਮ ਦੀ ਉਤਪਤੀ ਨਹੀਂ ਹੁੰਦੀ ਤੇ ਕਈ ਵਾਰੀ ਕਰਮ ਇੱਕ ਨਾਂਵ ਉਪਵਾਕ (10੦੫੧ 63੫5੦) ਦੇ ਰੂਪ 
ਵਿਚ ਆਉਂਦਾ ਹੈ। ਐਸੇ ਥਾਵਾਂ ਉਤੇ ਕਿਰਿਆ ਪੁਲਿੰਗ ਤੇ ਇੱਕ ਵਚਨੀ ਹੁੰਦੀ ਹੈ, ਇਹੋ ਹੀ ਮੇਲ ਦੀ 
ਜਟਿਲਤਾ ਹੈ। ਇਸ ਸੰਬੰਧ ਵਿਚ ਇਹ ਮਿਸਾਲ ਦੇਖੀ ਜਾ ਸਕਦੀ ਹੈ:- “ਅਸੀ ਦੇਖ ਲਿਆ” ਇਥੇ ਕਰਮ 
ਦੀ ਉਤਪਤੀ ਨਹੀਂ ਹੋਈ ਹੈ। “ਅਸੀਂ ਕਿਹਾ ਕਿ ਇਹ ਕਿਤਾਬ ਬਹੁਤ ਚੰਗੀ ਹੈ” ਇਥੇ ਕਰਮ ਉਪਵਾਕ ਦੇ 
ਰੂਪ ਵਿਚ ਪੇਸ਼ ਹੋਇਆ ਹੈ। 


1431 


ਲੱਗਦਾ ਹੈ ਤਾਂ ਕਿਰਿਆ ਦਾ ਅਧਿਕਾਰ ਕਰਤਾ ਉਪਰ ਨਹੀਂ ਹੁੰਦਾ: 
1. ਮੁੰਡੇ ਨੂੰ ਜਾਣਾ ਚਾਹੀਦਾ ਹੈ। 
2. ਕਿਰਨ ਨੂੰ ਜਾਣਾ ਚਾਹੀਦਾ ਹੈ। 
3. ਸਾਨੂੰ ਜਾਣਾ ਪੈਣਾ ਹੈ। 
ਐਸੇ ਵਾਕਾਂ ਵਿਚ ਜੇਕਰ ਕਿਰਿਆ ਸਕਰਮਕ ਹੈ ਤਾਂ ਉਸਦਾ ਕਰਮ ਨਾਲ ਮੇਲ ਹੈ। “ਲੈਣੇ ਦੇ ਦੇਣੇ 
ਪੈਣੇ ਨੇ”, “ਪਰੀਖਿਆ ਦੇਣੀ ਹੈ” ਤੇ “ਪੈਸੇ ਮੋੜਨੇ ਨੇ” ਅਜਿਹੇ ਵਾਕਾਂ ਵਿਚ ਕਿਰਿਆ ਦਾ ਮੇਲ ਕਰਮ 
ਨਾਲ ਸਪੱਸ਼ਟ ਹੈ। ਅਕਰਮਕ ਕਿਰਿਆ ਤਾਂ ਪੁਲਿੰਗ ਇੱਕ ਵਚਨੀ ਹੀ ਹੁੰਦੀ ਹੈ। ਹਿੰਦੀ ਵਿਆਕਰਨਕਾਰ 
ਕਾਮਤਾ ਪ੍ਰਸਾਦ ਗੁਰੂ (ਉਹੀ:227) ਨੇ ਮੇਲ ਦੀ ਜਟਿਲਤਾ ਨੂੰ ਧਿਆਨ ਵਿਚ ਰੱਖਦਿਆ ਆਖਿਆ ਹੈ ਹਿੰਦੀ 
ਭਾਸ਼ਾ ਵਿਚ ਕਿ ਕੇਵਲ ਰੂਪ ਦੇ ਆਧਾਰ ਉਤੇ ਵਾਚ ਦੀ ਸਥਾਪਤੀ ਨਹੀਂ ਹੋ ਸਕਦੀ। ਇਸ ਕਠਿਨਾਈ ਨੂੰ 
ਦੂਰ ਕਰਨ ਵਾਸਤੇ ਉਹਨਾਂ ਮੇਲ ਨੂੰ ਹੀ “ਪ੍ਰਯੋਗ” ਕਹਿ ਦਿੱਤਾ ਅਤੇ ਵਿਧੇਅ ਭਾਵ ਜਾਂ ਅਰਥ ਦੇ ਆਧਾਰ 
ਉਪਰ ਵਾਚ ਦੇ ਲੱਛਣ ਨੂੰ ਬਿਆਨ ਕੀਤਾ। “ਪ੍ਰਯੋਗ” ਸੰਸਕ੍ਰਿਤ ਵਿਆਕਰਨ ਦੀ ਨਵੀਨ ਪ੍ਰੰਪਰਾ ਵਿਚ 
ਪ੍ਰਚਿੱਲਤ ਇੱਕ ਪਰਿਭਾਸ਼ਿਕ ਸ਼ਬਦ ਹੈ ਜੋ ਕਿ ਵਾਚ ਦਾ ਸਮਾਨਾਰਥਕ ਹੈ। ਇਸ ਪ੍ਰਕਾਰ 'ਪ੍ਰਯੋਗ” ਨੂੰ 
“ਅਧਿਕਾਰ” ਦਾ ਸਮਾਨਾਰਥਿਕ ਮੰਨਣਾ ਪਰੰਪਰਾ ਦਾ ਵਿਰੋਧ ਹੈ। 
ਕੁਝ ਵਾਕਾਂ ਵਿਚ ਜਿਵੇਂ:- “ਪੜ੍ਹਿਆ ਜਾਂਦਾ ਹੈ”, ਚੱਲਿਆ ਨਹੀਂ ਜਾਂਦਾ” ਆਦਿ ਵਿਚ ਰੂਪ ਦੇ 
ਆਧਾਰ ਉਪਰ ਇਹ ਨਿਰਨਾ ਨਹੀ ਕੀਤਾ ਜਾ ਸਕਦਾ ਕਿ ਇਹ ਕਰਤਰੀ ਵਾਚ ਨਹੀ ਹਨ ਪਰ ਨਾਲ ਹੀ 
ਸ਼ੱਕ ਦੀ ਗੁੰਜਾਇਸ਼ ਬਣੀ ਰਹਿੰਦੀ ਹੈ ਕਿ ਇਹ ਭਾਵ ਵਾਚ ਹਨ ਜਾਂ ਕਰਮਣੀ ਵਾਚ? ਜੇਕਰ ਕਿਰਿਆ 
ਅਕਰਮਕ ਹੈ ਤਾਂ ਸਪੱਸ਼ਟ ਹੈ ਕਿ ਇਹ ਕਰਮਣੀ ਵਾਚ ਨਹੀ ਹੈ। ਪਰ ਜੇ ਕਿਰਿਆ ਸਕਰਮਕ ਹੈ ਤਾਂ ਇਸ 
ਸ਼ੰਕਾ ਦਾ ਨਿਵਾਰਨ ਕਰਨਾ ਮੁਸ਼ਕਿਲ ਹੈ।ਫ਼ਿਰ ਅਰਥ ਵੱਲ ਧਿਆਨ ਦੇਣਾ ਜ਼ਰੂਰੀ ਹੈ। ਜੇ ਕਰਮ ਉਦੇਸ਼ ਹੈ 
ਤਾਂ ਉਹ ਕਰਮਣੀ ਵਾਚ ਹੈ; ਜਿਵੇਂ:- “ਹੁਕਮ ਦਿੱਤਾ ਗਿਆ” ਪਰ ਜੇ ਭਾਵ ਦੀ ਪ੍ਰਧਾਨਤਾ ਹੈ ਤਾਂ ਇਹ 
ਭਾਵ ਵਾਵ ਹੋਵੇਗਾ; ਜਿਵੇਂ:- “ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ”। ਜੇਕਰ ਪੰਜਾਬੀ ਵਿਚ ਰੂਪ ਅਤੇ ਅਰਥ 
ਦੋਵਾਂ ਨੂੰ ਬਰਾਬਰ ਰੱਖ ਕੇ ਵਾਚ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਕੋਈ ਅੰਖਿਆਈ ਨਹੀਂ' ਹੋਵੇਗੀ। 
ਕਰਤਰੀ ਪ੍ਰਯੋਗ ਦਾ ਅਰਥ ਇਹ ਨਿਕਲਦਾ ਹੈ ਕਿ ਲਕਾਰ ਜਾਂ ਤੱਤ ਸਥਾਨਿਕ ਅਖਿਆਤ ਪ੍ਰਤਿਐ 
ਕਰਤਾ ਦੇ ਅਰਥ ਵਿਚ ਵਰਤੇ ਜਾਂਦੇ ਹਨ। “ਕਰਤਰੀ” ਸੱਤਵੀਂ ਵਿਭਕਤੀ ਦਾ ਇੱਕ ਵਚਨੀ ਰੂਪ ਹੈ, ਜਿਸ 
ਦਾ ਭਾਵ ਹੈ ਕਿ ਕਰਤਾ ਦੇ ਅਰਥ ਵਿਚ। ਇਸ ਤਰ੍ਹਾਂ ਹੀ “ਕਰਮਣੀ” ਤੇ “ਭਾਵ” ਵੀ ਸੱਤਵੀਂ ਇੱਕ ਵਚਨੀ 
ਰੂਪ ਹਨ ਅਤੇ ਇਹ ਨਿਰਦੇਸ਼ ਅਰਥ _ਅਧਾਰਿਤ _ਹੈ। _ਪਾਣਿਨੀ ਅਨੁਸਾਰ ਜਿਥੇ _ਕਰਤਾ 
ਅਖਿਆਤ(ਕਿਰਿਆ) ਰੂਪ ਵਿਚ “ਉਕਤ” ਹੈ, ਉਥੇ ਕਰਤਾ ਦੇ ਅਰਥ ਵਿਚ ਪਹਿਲੀ ਵਿਭਕਤੀ ਹੁੰਦੀ ਹੈ। 
ਜਿਸ ਥਾਂ ਕਰਤਾ ਅਖਿਆਤ ਤੋ “ਉਕਤ” ਨਹੀ ਉਥੇ ਕਰਤਾ ਦੇ ਅਰਥ ਵਿਚ ਤੀਜੀ ਵਿਭਕਤੀ ਵਰਤੀ 


142 


ਜਾਂਦੀ ਹੈ।ਜਿਥੇ ਕਰਮ ਅਖਿਆਤ ਤੋ “ਉਕਤ” ਹੈ, ਉਥੇ ਕਰਮ ਦੇ ਅਰਥ ਵਿਚ ਪਹਿਲੀ ਵਿਭਕਤੀ ਹੁੰਦੀ 
ਹੈ ਪਰ ਜਿਥੇ ਕਰਮ “ਉਕਤ” ਨਹੀ ਉਥੇ ਇਸਦੇ ਅਰਥ ਵਿਚ ਦੂਜੀ ਵਿਭਕਤੀ ਲੱਗਦੀ ਹੈ। ਇਸ ਪ੍ਰਕਾਰ 
ਹੀ ਜਿਥੇ ਕਰਤਾ ਤੇ ਕਰਮ ਅਖਿਆਤ ਤੋ “ਉਕਤ? ਨਹੀਂ, ਉਥੇ ਕਰਤਾ ਦੇ ਅਰਥ ਵਿਚ ਤੀਜੀ ਤੇ ਕਰਮ 
ਵਿਚ ਦੂਜੀ ਵਿਭਕਤੀ ਲੱਗਦੀ ਹੈ।ਪੰਜਾਬੀ, ਹਿੰਦੀ, ਅੰਗ੍ਰੇਜ਼ੀ ਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਵਿਚ ਇਹੋ 
ਵਿਵਸਥਾ ਮਿਲਦੀ ਹੈ। 


ਇੱਕ ਵਿਚਾਰ ਇਹ ਵੀ ਹੈ ਕਿ ਸੰਸਕ੍ਰਿਤ ਦੀ ਵਿਆਕਰਨਿਕ ਵਿਵਸਥਾ ਪੰਜਾਬੀ ਤੇ ਹੋਰ ਆਧੁਨਿਕ 
ਆਰਿਆਈ ਭਾਸ਼ਾਵਾਂ ਉਤੇ ਲਾਗੂ ਕਰਨਾ ਠੀਕ ਨਹੀ'।ਹਰੇਕ ਭਾਸ਼ਾ ਦੀ ਪ੍ਰਕ੍ਰਿਤੀ ਵੱਖਰੀ ਹੁੰਦੀ ਹੈ,ਕੋਈ ਵੀ 
ਭਾਸ਼ਾ ਸੰਰਚਨਾਤਮਕ ਪੱਧਰ ਉਪਰ ਦੂਜੀ ਭਾਸ਼ਾ ਦਾ ਅਨੁਕਰਣ ਨਹੀਂ ਕਰਦੀ। ਜੇਕਰ ਦੋ ਭਾਸ਼ਾਵਾਂ ਵਿਚ 
ਕਿਸੇ ਵੀ ਭਾਸ਼ਾ ਦੀ ਵਿਆਕਰਨਿਕ ਵਿਵਸਥਾ ਦੀ ਨਕਲ ਨਹੀਂ ਕੀਤੀ ਜਾ ਸਕਦੀ । ਸੰਸਕ੍ਰਿਤ ਜਾਂ ਲੈਟਿਨ 
ਭਾਸ਼ਾ ਉਤੇ ਲਾਗੂ ਕਰਨਾ ਅਵਿਗਿਆਨਕ ਹੈ।ਪਰ ਨਾਲ ਇਸ ਦਾ ਅਰਥ ਇਹ ਵੀ ਨਹੀਂ ਕਿ ਜਿਥੇ ਦੋਵਾਂ 
ਪੰਜਾਬੀ ਦੇ ਪ੍ਰਸੰਗ ਵਿਚ ਸੰਸਕ੍ਰਿਤ ਵਿਆਕਰਨ ਦੀ ਚਰਚਾ ਕਰਨਾ ਕੋਈ ਗ਼ਲਤ ਕੰਮ ਨਹੀਂ। 

ਵਾਚ ਕਿਰਿਆ ਦਾ ਰੂਪਾਂਤਰਣ ਤਾਂ ਹੈ ਹੀ ਪਰ ਇਸ ਦਾ ਸੰਬੰਧ ਕਰਤਾ ਤੇ ਕਰਮ ਨਾਲ ਵੀ ਹੈ। 
ਇਹ ਵਾਕ ਵਨਿਆਸ ਦਾ ਮਹੱਤਵਪੂਰਨ ਅੰਗ ਹੈ।ਵਾਕ ਵਿਚ ਪ੍ਰਸਤੁਤ ਸ਼ਬਦਾਂ ਦਾ ਪਰਸਪਰ ਸੰਬੰਧ ਹੀ 
ਭਾਰਤੀ ਭਾਸ਼ਾ ਸ਼ਾਸਤ੍ਰੀਆਂ ਦੀ ਨਜ਼ਰ ਵਿਚ ਵਾਕਾਰਥਿਕ ਸੰਬੰਧ ਹੈ। 


ਅਜਿਹਾ ਨਿਯਮ ਕਿਸੇ ਵੀ ਭਾਸ਼ਾ ਵਿਚ ਨਹੀ ਹੈ ਕਿ ਵਿਭਕਤੀ ਦਾ ਅਰਥ ਕਾਰਕ ਹੁੰਦਾ ਹੈ। 
ਕਾਰਕ ਤੇ ਕਾਰਕੇਤਰ ਦੋਵਾਂ ਪ੍ਰਕਾਰ ਦੇ ਸ਼ਬਦਾਂ ਵਿਚ ਵਿਭਕਤੀਆਂ ਦੀ ਵਰਤੋਂ ਹੁੰਦੀ ਹੈ। ਸੰਸਕ੍ਰਿਤ ਵਿਚ 
ਕਿਸੇ ਸ਼ਬਦ ਵਿਸ਼ੇਸ਼ ਦੇ ਕਾਰਨ ਕਿਸੇ ਵਿਸ਼ਿਸ਼ਟ ਵਿਭਕਤੀ ਦੀ ਵਰਤੋਂ ਵੀ ਹੁੰਦੀ ਹੈ; ਜਿਵੇਂ “ਨਮਹ” ਸ਼ਬਦ 
ਵਿਚ ਤੀਜੀ ਵਿਭਕਤੀ ਹੈ।ਇਸ ਦਾ ਵਿਧਾਨ, ਸਵਨਿਤ ਸਫਾਹਾ ਸ਼ਵਗਾ ਲੱਫਲਡਯੌਗਾ ਚ (2-੭-/6) 
ਸੂਤਰ ਰਾਹੀਂ ਕੀਤਾ ਗਿਆ ਹੈ। ਐਸੀ ਸ਼ਬਦ ਵਿਸ਼ੇਸ਼ ਸਾਪੇਖ (#੦॥01੦1689531 6੦੧910੦੧ਵ9) 
ਵਿਭਕਤੀ ਨੂੰ “ਉਪ-ਪਦ” ਵਿਭਕਤੀ ਕਹਿੰਦੇ ਹਨ। ਕਾਰਕ ਦੇ ਅਰਥ ਵਿਚ ਵਰਤੀ ਜਾਂਦੀ ਵਿਭਕਤੀ ਨੂੰ 
“ਕਾਰਕ ਵਿਭਕਤੀ” ਆਖਿਆ ਜਾਂਦਾ ਹੈ।ਕਿਸ ਕਾਰਕ ਦੇ ਅਰਥ ਵਿਚ ਕਿਹੜੀ ਵਿਭਕਤੀ ਆਉਂਦੀ ਹੈ, 
ਇਹ ਹਰੇਕ ਭਾਸ਼ਾ ਦੀ ਆਪੋ ਆਪਣੀ ਪ੍ਰਕ੍ਰਿਤੀ ਤੇ ਨਿਰਭਰ ਕਰਦਾ ਹੈ।ਕਈ ਵਾਰੀ ਕਾਰਕ ਦਾ ਬੋਧ ਕਿਸੇ 
ਪ੍ਰਤਿਐ ਤੋਂ ਬਿਨਾ ਵੀ ਸੰਭਵ ਹੁੰਦਾ ਹੈ, ਐਸੀ ਵਿਭਕਤੀ ਨੂੰ ਲੁਪਤ ਪ੍ਰਤਿਐ ਵਿਭਕਤੀ ਆਖਿਆ ਜਾਂਦਾ 
ਹੈ।ਪੰਜਾਬੀ ਭਾਸ਼ਾ ਵਿਚ ਕਰਤਾ ਤੇ ਕਰਮ ਅਪ੍ਰਤਿਐ ਰੂਪ ਵਿਚ ਪਾਏ ਜਾਂਦੇ ਹਨ; ਜਿਵੇਂ: 


143 


1. ਜੀਤ ਕੰਮ ਕਰਦਾ ਹੈ।- ਇਸ ਥਾਂ ਉਤੇ “ਜੀਤ” ਕਰਤਾ ਹੈ ਤੇ “ਕੰਮ” ਕਰਮ ਹੈ ਪਰ ਦੋਵੇਂ ਹੀ 
ਅਪ੍ਰਤਿਐ ਰੂਪ ਵਿਚ ਹਨ। 
2. ਰੌਕ ਨੇ ਵਿੱਕੀ ਨੂੰ ਦੇਖਿਆ।-ਇਥੇ “ਰੌਕ” ਕਰਤਾ ਹੈ, “ਨੇ” ਸੰਬੰਧਕ ਵਿਭਕਤੀ ਰੂਪ “ਵਿੱਕੀ” 
ਕਰਮ, “ਨੂੰ” ਵਿਭਕਤੀ ਵਾਚਕ ਸੰਬੰਧਕ ਹੈ। 
ਕਰਮ ਜਾਂ ਭਾਵ ਵਾਚ ਵਿਚ “ਤੋਂ” ਸੰਬੰਧਕ ਦੁਆਰਾ ਕਰਤਾ ਦਾ ਬੋਧ ਹੁੰਦਾ ਹੈ, ਇਸ ਕਰਕੇ ਹੀ 
“ਤੋਂ” ਨੂੰ (ਕਰਤਾ ਦੇ ਅਰਥ ਵਿਚ) ਤ੍ਰਤੀਆ ਕਹਿੰਦੇ ਹਨ। ਜਿਵੇਂ: 
1. ਅਸੀਂ ਕਸ਼ਮੀਰ ਤੋਂ ਆਏ ਹਾਂ। 
2. ਕ੍ਰਿਸ਼ਨ ਰਾਮ ਤੋਂ ਛੋਟਾ ਹੈ। 
ਸੰਸਕ੍ਰਿਤ ਦੇ ਕੁਝ ਅਰਥਾਂ ਵਿਚ 'ਤੋਂ” ਕਰਣ ਦਾ ਅਤੇ ਦੂਜੇ ਅਰਥਾਂ ਵਿਚ ਅਪਾਦਾਨ ਦਾ ਵਾਚਕ 
ਹੈ। ਕਰਤਾ ਦੇ ਅਰਥ ਵਿਚ ਵੱਖ-ਵੱਖ ਵਿਭਕਤੀਆਂ ਜਾਂ ਸੰਬੰਧਕਾਂ ਦੀ ਵਰਤੋ ਸੰਭਵ ਹੈ; ਜਿਵੇਂ- ਨੇ, ਨੂੰ, 
ਤੋਂ, ਦਾ, ਦੀ ਆਦਿਕ। ਇਸ ਦੀ ਮਿਸਾਲ ਇਸ ਪ੍ਰਕਾਰ ਹੈ:- 
ਮੁੰਡੇ ਨੇ ਪੇਪਰ ਲਿਖਿਆ। 
ਕੁੜੀ ਨੂੰ ਕੰਮ ਦਿਓ। 
ਬਜ਼ੁਰਗ ਤੋਂ ਉਠਿਆ ਨਹੀਂ ਜਾਂਦਾ। 
ਬਾਪੂ ਦਾ ਕਹਿਣਾ ਠੀਕ ਹੈ। 


>> 


ਡੀ. ਕੰ ਤੀ 


ਵਿਭਿੰਨ ਵਿਭਕਤੀਆਂ ਦੇ ਜੁੜਨ ਨਾਲ ਕਰਤਾ ਦਾ ਗੁਣ ਧਰਮ ਖ਼ਤਮ ਨਹੀਂ' ਹੁੰਦਾ। 'ਨੂੰ` ਦੇ ਕਰਕੇ 


ਕਰਤਾ ਕਰਮ ਨਹੀਂ ਬਣਦਾ, “ਦਾ” ਵਿਭਕਤੀ ਕਰਕੇ ਸੰਬੰਧ ਨਹੀਂ ਬਣਦਾ। ਇਸ ਪ੍ਰਕਾਰ ਹੀ “ਤੋਂ” ਦੇ 


ਆਉਣ ਨਾਲ ਕਰਤਾ, ਕਰਤਾ ਹੀ ਰਹਿੰਦਾ ਹੈ, ਕਰਣ ਨਹੀ' ਬਣਦਾ। 


ਪੰਜਾਬੀ ਵਿਚ “ਨੇ” ਸੰਬੰਧਕ ਜਾਂ ਵਿਭਕਤੀ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਇਹ ਨਿਰਨਾ ਕਰਨਾ 
ਕਾਫੀ ਕਠਿਨ ਹੈ। ਸੰਸਕ੍ਰਿਤ ਵਿਚ ਤੀਜੀ ਵਿਭਕਤੀ ਦੇ ਕਾਫੀ ਰੂਪ ਮਿਲਦੇ ਹਨ। “ਅਸ਼ਟਾਧਿਆਈ” ਵਿਚ 
ਤੀਜੀ ਵਿਭਕਤੀ ਦਾ ਇਹ ਕ੍ਰਮ ਦੱਸਿਆ ਗਿਆ ਹੈ- “ਟਾ?, “ਭਿਸ੍ ਤੇ “ਭਯਾਮ੍”। ਇਨ੍ਹਾਂ ਵਿਚੋਂ “ਟਾ” 
ਇੱਕ ਹੈ ਅਤੇ /ਆ/ ਇਸ ਦਾ ਉਤਪਤ ਰੂਪ ਹੈ। “ਭਯਾਮ੍' ਦੋ ਵਚਨ ਹੈ ਤੇ “ਭਿਸ੍” ਬਹੁਵਚਨ ਹੈ। ਇੱਕ 
ਵਚਨ ਦਾ ਰੂਪ ਵੀ ਹਮੇਸ਼ਾਂ ਇੱਕ ਵਰਗਾ ਨਹੀਂ ਰਹਿੰਦਾ। ਹੁਸਵ #/ਅ/ ਅੰਤਕ ਪ੍ਰਤਿਪਦਿਕਾਂ ਦੇ ਬਾਅਦ 
ਇਹਨਾਂ ਦਾ ਰੂਪ “ਇਨ” ਬਣ ਜਾਂਦਾ ਹੈ। ਕਈਆਂ ਥਾਵਾਂ(7-3-120) ਉਪਰ ਇਨ੍ਹਾਂ ਦਾ ਰੂਪ “ਨਾ” ਵੀ 
ਹੁੰਦਾ ਹੈ। ਜਿਵੇ “ਕਵਿਨਾ” ਤੇ “ਸ਼ੰਭੁਨਾ” ਆਦਿ। ਕਿਤੇ ਇਹ ਸਿਰਫ਼ /ਆ/ ਦੇ ਰੂਪ ਵਿਚ ਆਉਂਦਾ ਹੈ- 
ਮਤਿਆ, ਮਾਰੂਤਾ ਆਦਿ। ਅਸੀ ਇਹ ਸਵੀਕਾਰ ਕਰ ਲੈਂਦੇ ਹਾਂ ਕਿ ਪੰਜਾਬੀ ਵਿਚ “ਨੇ” ਦਾ ਵਿਕਾਸ 
“ਇਨ” ਤੋਂ ਹੋਇਆ ਹੈ ਤਾਂ ਵੀ ਇਹ ਵਿਚਾਰ ਕਰਨਾ ਜ਼ਰੂਰੀ ਹੈ ਕਿ ਇਹ ਕਿਸ ਵਿਭਕਤੀ ਦਾ ਹੈ। ਪੰਜਾਬੀ 
ਵਿਚ “ਤੋਂ” ਸੰਬੰਧਕ ਤੀਸਰੀ ਵਿਭਕਤੀ ਦੇ ਸੰਦਰਭ ਵਿਚ ਵਰਤਿਆ ਜਾਂਦਾ ਹੈ। ਕਰਮ ਵਾਚ ਦੇ ਕਰਤਾ 


144 


67 


ਵਿ ਰਿ 
ਕਰਤਾ ਦੇ ਸੰਦਰਭ ਵਿਚ “ਤੋਂ” ਸੰਬੰਧਕ ਦੀ ਵਰਤੋ ਨਹੀ' ਹੁੰਦੀ। ਇਸ ਸੰਬੰਧ ਵਿਚ “ਤੋਂ” ਦੇ ਸਮਾਨ “ਨੇ” 
ਵੀ ਕਰਤਰੀ ਵਾਚਕ ਤੀਜੀ ਵਿਭਕਤੀ ਮੰਨਣ ਦਾ ਕੀ ਭਾਵ ਹੈ? “ਨੇ” ਨੂੰ ਪ੍ਥਮ ਕਿਉਂ ਨਹੀਂ ਮੰਨਿਆ ਜਾ 


ਸਕਦਾ? ਕਿਰਿਆ ਦਾ ਮੇਲ ਕਰਤਾ ਦੇ ਨਾਲ ਨਾ ਹੋਕੇ ਕਰਮ ਨਾਲ ਕਿਉਂ ਹੁੰਦਾ ਹੈ? ਜੇਕਰ “ਮੁੰਡੇ ਨੇ 


੧੨੧੪ 


ਕਰਮ ਵਾਚ ਹਨ ਤਾਂ ਰੂਪ ਦੇ ਅੰਤਰ ਦਾ ਕਾਰਨ ਕੀ ਹੈ? “ਰੌਕ ਨੇ ਵਿੱਕੀ ਨੂੰ ਦੇਖਿਆ” ਜੇਕਰ ਭਾਵ ਵਾਚ 
ਹੈ ਤਾਂ “ ਮੈਥੋਂ ਉਠਿਆ ਨਹੀਂ ਜਾਂਦਾ” ਕਿਸ ਵਾਚ ਅਧੀਨ ਆਵੇਗਾ? ਇਸ ਪ੍ਰਕਾਰ ਇਨ੍ਹਾਂ ਸੁਆਲਾਂ ਦਾ 
ਉਤਰ ਖੋਜਣ ਵਾਸਤੇ ਇਹ ਕਹਿਣਾ ਪਵੇਗਾ ਕਿ ਮੇਲ ਨੂੰ ਵਾਚ ਦਾ ਆਧਾਰ ਮੰਨਣ ਨਾਲ ਸਮੱਸਿਆ ਦਾ ਹੱਲ 
ਨਹੀ ਹੋਵੇਗਾ। ਰਚਨਾ ਦੇ ਨਜ਼ਰੀਏ ਤੋਂ ਕਰਮਣੀ ਵਾਚ ਹੈ ਅਤੇ ਕਾਰਜ ਦੇ ਨਜ਼ਰੀਏ ਤੋਂ ਕਰਤਰੀ ਵਾਚ ਹੈ। 
ਵਾਚ ਤੇ ਮੇਲ ਨੂੰ ਮਿਲਾਕੇ ਵੇਖਣਾ ਮੂਲ ਉਲਝਣ ਦਾ ਕਾਰਨ ਹੈ। ਇਸ ਪ੍ਰਕਾਰ ਅਸੀਂ ਪੰਜਾਬੀ ਦੇ ਤਿੰਨਾਂ 


ਵਾਚਾਂ ਨੂੰ ਇਸ ਤਰ੍ਹਾਂ ਵਿਚਾਰ ਸਕਦੇ ਹਾਂ: 


5.2.1 ਕਰਤਰੀ ਵਾਚ 

ਪੰਜਾਬੀ ਕਰਤਰੀ ਵਾਚ ਵਿਚ ਕਰਤਾ ਪ੍ਰਥਮ ਵਿਭਕਤੀ ਵਿਚ ਰਹਿੰਦਾ ਹੈ। ਕਈ ਵਾਰੀ ਪ੍ਥਮਾਂ 
ਵਿਚ ਕੋਈ ਪ੍ਰਤਿਐ ਜਾਂ ਸੰਬੰਧਕ ਜੁੜਦਾ ਹੈ; ਜਿਵੇ: “ਰਾਮ ਨੇ ਰੋਟੀ ਖਾਧੀ” ਆਦਿ। ਜੇਕਰ ਕਰਮ 
ਪ੍ਰਯੁਕਤ ਹੈ ਤਾਂ ਕਰਤਾ ਦੂਜੀ ਵਿਭਕਤੀ ਵਿਚ ਰਹਿੰਦਾ ਹੈ। ਅਕਰਮਕ ਕਿਰਿਆਵਾਂ ਦਾ ਕਰਮ ਨਹੀਂ' ਹੁੰਦਾ 
ਕਈਆਂ ਥਾਵਾਂ ਉਤੇ ਪਰਿਮਾਣ ਵਾਚਕ ਅਤੇ ਅਵਚੇਤਨ ਕਰਮ ਨਾਲ ਨੂੰ” ਦੀ ਵਰਤੋਂ ਵੀ ਹੁੰਦੀ ਹੈ; ਜਿਵੇਂ- 

ਰੌਕ ਨੇ ਵਿੱਕੀ ਨੂੰ ਦੇਖਿਆ। 

ਬਾਬੇ ਨੇ ਘੌੜੇ ਨੂੰ ਬੰਨਿਆਂ। 

ਅਸੀਂ ਇਸ ਵਿਵਸਥਾ ਨੂੰ ਸਵੀਕਾਰ ਕਰਦੇ ਹਾਂ। 


ਵਿਚ ਕਿਰਿਆ “ਪੀਂਦਾ” ਹੈ ਤੇ ਇਸ ਦਾ ਧਾਤੂ ਰੂਪ “ਪੀ” ਕਰਤਰੀ ਵਾਚ ਹੈ।ਭਾਵ ਜਦੋਂ ਕਿਰਿਆ ਕਰਤਾ 
ਦੇ ਅਨੁਸਾਰ ਹੁੰਦੀ ਹੈ ਤਾਂ ਉਹ ਕਰਤਰੀ ਵਾਚ ਦੀ ਸ਼੍ਰੇਣੀ ਵਿਚ ਆਉਂਦੀ ਹੈ। ਸੰਸਕ੍ਰਿਤ ਵਾਂਗ ਪੰਜਾਬੀ ਵਿਚ 
“ਸਕਰਮਕ” ਧਾਤੂ ਦਾ ਭੂਤ ਕਾਰਦੰਤਕ ਆਮ ਕਰਕੇ ਕਰਮ ਵਾਚੀ ਹੁੰਦਾ ਹੈ ਅਤੇ “ਅਕਰਮਕ” ਧਾਤੂ ਦਾ 
ਭੂਤ ਕਾਰਦੰਤਕ ਕਰਤਰੀ ਵਾਚੀ ਹੁੰਦਾ ਹੈ। 

5.2.2 ਕਰਮਣੀ ਵਾਚ 


145 


ਕਰਮਣੀ ਵਾਚ ਵਿਚ ਕਰਤਾ ਦਾ ਉਲੇਖ਼ ਨਹੀਂ ਹੁੰਦਾ। ਇਸਦੀਆਂ ਕਿਰਿਆਵਾਂ ਅਦ੍ਰਿਸ਼ਟ ਕਰਤਾ 
ਵਾਲੀਆਂ ਹੁੰਦੀਆਂ ਹਨ। ਜੇਕਰ ਕਰਤਾ ਦਾ ਉਲੇਖ਼ ਕਰਨਾ ਜ਼ਰੂਰੀ ਹੋਵੇ ਤਾਂ ਉਸ ਨੂੰ ਪਹਿਲੀ ਵਿਭਕਤੀ 
ਵਿਚ ਨਹੀਂ ਬਲਕਿ ਤੀਜੀ ਵਿਚ ਰੱਖਿਆ ਜਾਂਦਾ ਹੈ।ਕਰਮ ਪ੍ਰਥਮਾਂ ਦੇ ਰੂਪ ਵਿਚ ਤੇ ਪ੍ਰਤਿਐ ਰਹਿਤ ਹੁੰਦਾ 
ਹੈ।ਇਥੇ ਕਿਰਿਆ ਦਾ ਰੂਪ ਵੀ ਪਰਵਰਤਿਤ ਹੁੰਦਾ ਹੈ। ਭੂਤਕਾਲੀ ਦੇ ਰੂਪ ਦੇ ਨਾਲ “ਜਾਣਾ” ਸਹਾਇਕ 
ਕਿਰਿਆ ਦੀ ਵਰਤੋ ਕਰਮ ਵਾਚ ਦੀ ਸੰਰਚਨਾ ਲਈ ਜ਼ਰੂਰੀ ਹੈ। ਜਿਵੇੱ- 

ਚੋਰ ਨੂੰ ਫੜ੍ਹਿਆ ਗਿਆ। 

ਇਹ ਵਾਕ ਕਰਮਣੀ ਵਾਚ ਨਹੀ ਹੈ ਬਲਕਿ ਸਕਰਮਕ ਭਾਵ ਵਾਚ ਹੈ। ਇਥੇ ਕਰਮ ਪ੍ਰਤਿਐ 
ਯੁਕਤ ਦੂਜੀ ਵਿਭਕਤੀ ਵਿਚ ਹੁੰਦਾ ਹੈ।ਪੰਜਾਬੀ ਦੇ ਕਰਮਣੀ ਵਾਕਾਂ ਵਿਚ “ਅਕਰਮਕ” ਅਤੇ 
“ਸਕਰਮਕ”ਕਿਰਿਆਵਾਂ ਦੋਵੇਂ ਹੀ ਕਰਮਵਾਚ ਵਿਚ ਆ ਸਕਦੀਆਂ ਹਨ। ਪੰਜਾਬੀ ਵਿਚ ਕਿਰਿਆ ਤੇ ਕਰਮ 
ਦੀ ਅਨੁਰੂਪਤਾ ਵੀ ਲਾਜ਼ਮੀ ਨਹੀਂ। ਵਰਤਮਾਨ ਪੰਜਾਬੀ ਵਿਚ ਪੁਰਾਤਨ ਕਰਮ ਵਾਚਾਂ ਤੋਂ ਉਤਪੰਨ ਕੁਝ ਹੀ 
ਕਰਮਣੀ ਰੂਪ ਸਾਨੂੰ ਅਜੋਕੇ ਸਮੇ ਵਿਚ ਪ੍ਰਾਪਤ ਹੁੰਦੇ ਹਨ, ਜਿਵੇਂ: ਕਰੀਦਾ, ਪੜ੍ਹੀਦਾ ਆਦਿ। ਗੁਰਬਾਣੀ 
ਵਿਚ ਇਨ੍ਹਾਂ ਦੀ ਕਾਫ਼ੀ ਮਾਤਰਾ ਪ੍ਰਾਪਤ ਹੁੰਦੀ ਹੈ: 

ਜਾਣੀਐ- ਜਾਣਿਆ ਜਾੰਦਾ ਹੈ। 

ਜਾਣੀਅਹਿ- ਜਾਣੇ ਜਾਂਦੇ ਹਨ। 

ਸੁਣੀਐ- ਸੁਣਿਆ ਜਾਂਦਾ। 

ਸੁਨੀਅਤ- ਸੁਣੇ ਜਾਂਦੇ। 

ਸੰਸਕ੍ਰਿਤ ਵਿਚ ਧਾਤੂ ਰੂਪ ਨਾਲ “ਯ” ਪਿਛੇਤਰ ਦੁਆਰਾ ਸੰਯੋਗਾਤਮਕ ਰੂਪ ਵਿਚ ਕਰਮਣੀ ਵਾਚ 
ਬਣਾਇਆ ਜਾਂਦਾ ਸੀ। ਜਿਵੇਂ: “ਪਠ” ਧਾਤੂ ਨਾਲ “ਯ” ਪਿਛੇਤਰ ਜੋੜ ਕੇ “ਪਠਯਤੇ” ਰੂਪ ਬਣਦਾ ਹੈ। 
ਪਰ ਪੰਜਾਬੀ ਵਿਚ ਕਰਮਣੀ ਵਾਚ ਬਣਾਉਣ ਵਾਸਤੇ ਭੂਤਕਾਲੀ ਕਿਰਦੰਤ ਨਾਲ “ਯਾ” ਧਾਤੂ ਲਗਾ ਕੇ 
ਕਰਮਣੀ ਵਾਚਾਂ ਦਾ ਨਿਰਮਾਣ ਕੀਤਾ ਜਾਂਦਾ ਹੈ।ਜਿਵੇਂ: “ ਕਰ ਤੋਂ ਕਰਿਆ” ਅਤੇ “ਮਾਰ ਤੋਂ ਮਾਰਿਆ” 
ਆਦਿ। 

ਪੰਜਾਬੀ ਵਿਚ ਬਹੁਤੀ ਵਾਰ ਸਕਰਮਕ ਧਾਤੂ ਦੇ ਅਖੀਰ ਵਿਚ “ਬਿਹਾਰੀ ਦੀ ਵਰਤੋ ਦੁਆਰਾ 


ਕਰਤਰੀ ਵਾਚ __ਕਰਮਣੀ ਵਾਚ 
ਵਾਹ ਵਾਹੀ 
ਦੱਬ ਦੱਬੀ 
ਘੜ ਘੜੀ 
ਕੱਤ ਕੱਤੀ 


146 


ਤੋਂ ਹੋਈ ਹੈ।ਪਰ ਉਨ੍ਹਾਂ ਵਿਚ ਹੁਣ ਕਰਮਣੀ ਵਾਚ ਦਾ ਚਿੰਨ੍ਹ ਨਹੀ' ਮਿਲਦਾ: 


“੩ %੩ 


ਲਭਯਤੇ ਲੱਭੇ 
ਗਿਆਪਤੇ ਜਾਪੇ 
ਬਧਯਤੇ ਬੰਨ੍ਹੇ 
ਦ੍ਰਿਸ਼ਯਤੇ ਦਿਸੇ 
ਭਰਿਯਤੇ ਭਰੇ 


ਇਨ੍ਹਾਂ ਵਿਚੋਂ; ਲੱਭ, ਜਾਪ ਅਤੇ ਭਰ ਆਦਿ ਨੂੰ “ਅਕਰਮਕ” ਧਾਤੂਆਂ ਦੀ ਸ਼੍ਰੇਣੀ ਵਿਚ ਲਿਆ 
ਜਾਂਦਾ ਹੈ। ਪਰ ਇਹ ਸੰਸਕ੍ਰਿਤ ਵਿਚ “ਕਰਮਵਾਚ” ਦੀ ਸ਼੍ਰੇਣੀ ਵਿਚ ਰੱਖੇ ਗਏ ਹਨ। ਸੂਤਰ ਨੰ.(3-1-87) 
ਅਨੁਸਾਰ ਜਿਸ ਕਿਰਿਆ ਦਾ ਮੇਲ ਕਰਮ ਨਾਲ ਹੁੰਦਾ ਹੈ, ਅਰਥਾਤ ਜਿਸ ਦਾ ਕਰਮ ਹੀ ਉਦੇਸ਼ ਹੁੰਦਾ 
ਹੈ,ਉਸ ਕਿਰਿਆ ਨੂੰ ਕਰਮਣੀ ਵਾਚੀ ਆਖਿਆ ਜਾਂਦਾ ਹੈ। 


5.2.3 ਭਾਵਵਾਚ 

ਸੂਤਰ ਨੰ. (3-3-1) ਅਨੁਸਾਰ ਜਿਸ ਕਿਰਿਆ ਦਾ ਉਦੇਸ਼ ਨਾ ਤੇ ਨਾ ਹੀ ਕਰਮ ਹੋਵੇ ਉਸ ਨੂੰ 
“ਭਾਵਵਾਚ” ਕਿਹਾ ਜਾਂਦਾ ਹੈ। ਸੂਤਰ ਨੰ.(1-3-13) ਅਨੁਸਾਰ ਕਿਰਿਆ ਦੀ ਅਵਸਥਾ ਨੂੰ ਹੀ ਭਾਵ ਦੇ 
ਅਰਥ ਵਿਚ ਵਰਤਿਆ ਜਾਂਦਾ ਹੈ।ਭਾਵਵਾਚ ਧਾਤੂ ਰੂਪ; ਇੱਕ ਲਕਾਰ ਵਿਚ ਇੱਕ ਹੀ ਬਣਦਾ ਹੈ ਅਤੇ ਉਹ 
ਇੱਕ ਵਚਨੀ ਪ੍ਰਥਮ ਪੁਰਸ਼ ਦੇ ਰੂਪ ਵਿਚ।ਸੂਤਰ ਨੰ. (3-1-66) ਦਾ ਵਿਚਾਰ ਹੈ ਕਿ ਭਾਵਵਾਚ ਵਿਚ 
ਕਿਰਿਆ, ਕਰਮ ਅਤੇ ਕਰਤਾ ਤੋ ਮੁਕਤ ਹੁੰਦੀ ਹੈ।ਉਸ ਦੇ ਰੂਪ ਵਿਚ ਕਰਤਾ ਤੇ ਕਰਮ ਦੋਵਾਂ ਪੱਧਰਾਂ ਤੋਂ 
ਪਰਿਵਰਤਨ ਨਹੀਂ ਹੁੰਦਾ। ਕਰਤਾ ਤੀਜੀ ਵਿਭਕਤੀ ਵਿਚ ਹੁੰਦਾ ਹੈ।ਭਾਵਵਾਚ ਵਿਚ ਕਰਮ ਦੀ ਅਣਹੋਂਦ 
ਕਰਕੇ ਕਿਰਿਆ ਵਿਚ ਪ੍ਰਥਮ ਪੁਰਸ਼ ਇਕਵਚਨੀ ਰੂਪ ਵਿਚ ਹੀ ਵਿਚਰਦਾ ਹੈ। 

ਪੰਜਾਬੀ ਵਿਚ ਭਾਵ ਵਾਚ ਦੋ ਪ੍ਰਕਾਰ ਦੇ ਹਨ- ਅਕਰਮਕ ਤੇ ਸਕਰਮਕ। ਅਕਰਮਕ ਭਾਵ ਵਾਚ 
ਹੁੰਦਾ ਪਰ ਕਿਰਿਆ ਦਾ ਰੂਪ ਕਰਮਵਾਚ ਦੇ ਸਮਾਨ ਹੀ ਬਣਦਾ ਹੈ। ਇਹ ਹਮੇਸ਼ਾਂ ਪੁਲਿੰਗ, ਅਨਯ ਪੁਰਖ਼ 
ਇੱਕ ਵਚਨ ਰੂਪ ਹੁੰਦਾ ਹੈ। 

ਸਕਰਮਕ ਭਾਵ ਵਾਚ ਵਿਚ ਕਰਤਾ ਦਾ ਉਲੇਖ਼ ਨਹੀਂ ਹੁੰਦਾ। ਕਰਤਾ, ਸ਼ਬਦ ਵਿਚ ਤੀਜੀ 
ਦੀ ਦ੍ਰਿਸ਼ਟੀ ਵਿਚ ਅਸੁਭਾਵਿਕ ਲੱਗਦੇ ਹਨ। ਇਥੇ ਭਾਵ ਵਾਚ ਹੋਣ ਕਰਕੇ ਕਰਮ ਦੂਜੀ ਵਿਭਕਤੀ ਵਿਚ 


347 


ਰਹਿੰਦਾ ਹੈ, ਕਿਰਿਆ ਕਰਮ ਵਾਚ ਦੇ ਸਮਾਨ ਹੁੰਦੀ ਹੈ ਤੇ ਪੁਲਿੰਗ, ਅਨਯ ਪੁਰਖ਼ ਇੱਕ ਵਚਨੀ ਰੂਪ ਵਿਚ 
ਹੁੰਦੀ ਹੈ। 

ਅਕਰਮਕ ਕਿਰਿਆ ਦਾ ਕਰਮ ਨਹੀਂ ਹੁੰਦਾ ਭਾਵ ਇਹ ਕਰਮਹੀਨ ਹੁੰਦੀ ਹੈ। ਵਾਚ ਨੂੰ ਬਦਲਣ 
ਕਰਕੇ ਇਸ ਦਾ ਉਦੇਸ਼ ਸਮਾਪਤ ਹੋ ਜਾਂਦਾ ਹੈ ਅਤੇ ਉਹੀ ਕਿਰਿਆ ਭਾਵਵਾਚੀ ਬਣ ਜਾਂਦੀ ਹੈ: 


ਅਕਰਮਕ ਕਰਤਰੀ ਵਾਚ ਅਕਰਮਕ ਭਾਵਵਾਚ 

ਉਹ ਜਾਵੇਗਾ? ਉਸਤੋ` ਜਾਇਆ ਜਾਵੇਗਾ? 
ਮੈਂ ਭੱਜਦਾ ਹਾਂ। ਮੈਥੋਂ ਭੱਜਿਆ ਜਾਂਦਾ ਹੈ। 
ਤੂੰ ਨਹੀ ਬੈਠਾ। ਤੈਥੋਂ ਨਹੀਂ ਬੈਠਾ ਗਿਆ। 


ਸਕਰਮਕ ਕਿਰਿਆ ਵਿਚ ਕਰਮ ਹੁੰਦਾ ਹੈ, ਇਸ ਕਰਕੇ ਵਾਚ ਦਾ ਅੰਤਰ ਵਟਾਂਦਰਾ ਕਰਦਿਆਂ 
ਕਰਮ ਉਦੇਸ਼ ਵਿਚ ਬਦਲ ਜਾਂਦਾ ਹੈ ਅਤੇ ਕਿਰਿਆ ਕਰਮਣੀ ਵਾਚੀ ਹੋ ਜਾਦੀ ਹੈ। ਕਈ ਵਾਰ ਉਦੇਸ਼ ਦੇ 
ਨਾ ਕਿਸੇ ਰੂਪ ਵਿਚ ਵਿਆਖਿਆ ਹੋਈ ਮਿਲਦੀ ਹੈ। ਮੁੱਖ ਤੌਰ ਤੇ ਇਨ੍ਹਾਂ ਵਿਆਕਰਨਾਂ ਵਿਚ ਵਾਚ ਦੇ 
ਸੰਕਲਪ ਬਾਰੇ ਦੋ ਕਿਸਮ ਦੇ ਵਿਚਾਰ ਮਿਲਦੇ ਹਨ। ਦੁਨੀ ਚੰਦਰ (1964) ਅਤੇ ਹਰਕੀਰਤ ਸਿੰਘ (1988) 
ਆਦਿ ਨੇ ਵਾਚ ਦੇ ਸੰਲਕਪ ਨੂੰ ਪਾਣਿਨੀ ਵਿਆਕਰਨ ਪਰੰਪਰਾ ਦੀ ਸਿਧਾਂਤਕ ਸੇਧ ਵਿਚ ਕਿਰਿਆ ਤੇ 
ਕਰਮ ਦੇ ਮੇਲ ਨੂੰ ਹੀ ਕਰਮਵਾਚ ਦਾ ਮੁੱਖ ਆਧਾਰ ਮੰਨਿਆ ਹੈ।ਕਾਮਤਾ ਪ੍ਰਸ਼ਾਦ ਗੁਰੂ ਅਨੁਸਾਰ ਸੰਸਕ੍ਰਿਤ 
ਵਿਆਕਰਨ ਵਿਚ ਵਾਚ ਦੀ ਵਿਆਖਿਆ ਕੇਵਲ ਕਿਰਿਆ ਦੇ ਰੂਪ ਅਧਾਰਿਤ ਹੈ ਤੇ ਸੰਸਕ੍ਰਿਤ ਭਾਸ਼ਾ ਵਾਸਤੇ 
ਤਾਂ ਇਹ ਦਰੁਸਤ ਹੈ ਪਰ ਹਿੰਦੀ ਭਾਸ਼ਾ ਦੇ ਵਾਚ ਵਿਧਾਨ ਦੀ ਵਿਆਖਿਆ ਕੇਵਲ ਰੂਪ ਦੇ ਆਧਾਰ ਉਤੇ 
ਕਰਨੀ ਸੰਭਵ ਨਹੀਂ ਹੈ।ਪਰ ਇੱਕ ਹੋਰ ਪ੍ਰਮੱਖ ਹਿੰਦੀ ਸਕਾਲਰ ਵੀ. ਕ੍ਰਿਸ਼ਨਾ ਸਵਾਮੀ ਅਯੰਗਾਰ ਅਨੁਸਾਰ 
ਇਹ ਕਥਨ ਵੀ ਬਿਲਕੁਲ ਠੀਕ ਨਹੀਂ ਹੈ ਕਿ ਸੰਸਕ੍ਰਿਤ ਦੇ ਵਾਚ ਵਿਧਾਨ ਦਾ ਨਿਰਣਾ ਕੇਵਲ ਰੂਪ ਦੇ 
ਆਧਾਰ ਉਪਰ ਹੋ ਸਕਦਾ ਹੈ, ਕਿਉਂਕਿ ਕਰਮਣੀ ਤੇ ਭਾਵ ਪ੍ਰਯੋਗ ਦੇ ਪ੍ਰਸੰਗ ਵਿਚ ਸੰਸਕ੍ਰਿਤ ਦੀਆਂ 
ਸਾਰੀਆਂ ਕਿਰਿਆਵਾਂ “ਆਤਮਨੇਪਦੀ” ਹਨ। ਅਸਲ ਵਿਚ ਸੱਚੀ ਗੱਲ ਤਾਂ ਇਹ ਹੈ ਕਿ ਪਾਣਿਨੀ ਨੇ ਸਿੱਧੇ 
ਤੌਰ ਤੇ ਵਾਚ ਦੇ ਸੰਕਲਪ ਦਾ ਜ਼ਿਕਰ ਹੀ ਨਹੀ ਕੀਤਾ। ਵਾਸਤਵ ਵਿਚ ਗੱਲ ਇਸ ਪ੍ਰਕਾਰ ਹੈ ਕਿ ਜੇ ਵਾਕ 
ਕਰਤਰੀਵਾਚੀ ਹੈ ਤਾਂ ਉਸ ਅਨੁਸਾਰ ਕਿਰਿਆ ਦਾ ਇੱਕ ਵਿਸ਼ੇਸ਼ ਰੂਪ ਆਉਂਦਾ ਹੈ ਅਤੇ ਜੇ ਵਾਕ 
ਕਰਮਵਾਚੀ ਹੈ ਤਾਂ ਉਸ ਅਨੁਸਾਰ ਕਿਰਿਆ ਦਾ ਰੂਪਾਂਤਰ ਹੋ ਜਾਂਦਾ ਹੈ। ਕਪਿਲ ਕਪੂਰ(1995:73-74) 
ਤੱਥਾਂ ਦੀ ਵਿਆਖਿਆ ਅਰਥ ਜਾਂ ਰੂਪ ਦੇ ਪੱਧਰ ਉੱਪਰ ਕੀਤੀ ਜਾ ਸਕਦੀ ਹੈ। ਦੁਨੀ ਚੰਦਰ ਅਤੇ 
ਹਰਕੀਰਤ ਸਿੰਘ ਦੇ ਭਰਮ-ਭੁਲੇਖ਼ੇ ਦਾ ਵੱਡਾ ਕਾਰਨ “ਨੇ” ਸੰਬੰਧਕ ਦੀ ਭੁਮਿਕਾ ਹੈ। “ਨੇ” ਕਰਤਾ ਕਾਰਕ 
ਦਾ ਚਿੰਨ੍ਹ ਹੈ ਨਾ ਕਿ ਕਰਨ ਕਾਰਕ ਦਾ। ਇਸ ਵਾਸਤੇ “ਨੇ” ਯੁਕਤ ਪੰਜਾਬੀ ਵਾਕ ਕਦਾਚਿਤ ਹੀ ਕਰਮਣੀ 
ਨਹੀਂ ਹੋ ਸਕਦੇ ਬਲਕਿ ਸਪੱਸ਼ਟ ਰੂਪ ਵਿਚ ਕਰਤਰੀਵਾਚੀ ਹੀ ਰਹਿੰਦੇ ਹਨ। 


148 


ਪਾਣਿਨੀ ਅਨੁਸਾਰ ਲਕਾਰਾਂ ਦੇ ਤਿੰਨ ਅਰਥ ਕਰਤਰੀ,ਕਰਮਣੀ ਅਤੇ ਭਾਵ ਹੁੰਦੇ ਹਨ। ਜਦੋਂ 
ਕਿਰਿਆ ਅਤੇ ਕਰਤਾ ਦਾ ਅਧਿਕਰਨ ਪਰਸਪਰ ਸਮਾਨ ਹੁੰਦਾ ਹੈ ਤਾਂ ਕਰਤਰੀ ਵਾਚੀ ਕਿਰਿਆ ਹੁੰਦੀ ਹੈ। 
ਇੱਥੇ ਕਿਰਿਆ ਕਰਤਾ ਦੇ ਸੰਬੰਧ ਵਿਚ ਹੁੰਦੀ ਹੈ ਅਤੇ ਕਰਮ ਨੂੰ ਦਰਸਾਉਂਦੀ ਹੈ। “ਭਾਵਵਾਚੀ” ਕਿਰਿਆ 
ਵਿਚ ਭਾਵ ਮਾਤਰ ਨੂੰ ਬਿਆਨ ਕੀਤਾ ਜਾਂਦਾ ਹੈ।ਪਾਣਿਨੀ ਮੁਤਾਬਿਕ, “ਭਾਵਵਾਚ” ਵਿਚ ਲਕਾਰ ਨੂੰ ਭਾਵ ਦੇ 
ਅਰਥ ਵਿਚ ਵਰਤਿਆ ਜਾਂਦਾ ਹੈ।ਉਸਦੀ ਪਹਿਲੇ ਪੁਰਖ਼ ਅਤੇ ਮੱਧ ਪੁਰਖ਼ ਦੁਆਰਾ ਸਮਾਨਾਰਥਿਕਤਾ ਨਹੀ 
ਹੋ ਸਕਦੀ। ਇਸ ਲਈ ਭਾਵਵਾਚ ਵਿਚ ਪ੍ਰਥਮ ਅਤੇ ਮੱਧ ਪੁਰਖ਼ ਨਹੀਂ ਆਉਂਦੇ। ਪਹਿਲੇ ਪੁਰਖ਼ ਵਾਸਤੇ 
ਲਕਾਰ ਨਾਲ ਸਮਾਨ ਅਧਿਕਰਣ ਇੱਛਿਤ ਹੈ।ਉਹ ਪਹਿਲੇ ਨੂੰ ਛੱਡਕੇ ਹਮੇਸ਼ਾ ਸਮਾਨ ਰੂਪ ਵਿਚ ਹੋ ਜਾਂਦਾ 
ਹੈ। ਦੂਸਰਾ “ਤਿੰਗ੍` ਵਾਚੀ ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ ਭਾਵ ਵਾਚ ਵਿਚ ਦੋ ਵਚਨ (ਸੰਸਕ੍ਰਿਤ ਦੇ 
ਸੰਖਿਆ ਦੀ ਇੱਛਾ ਨਹੀਂ ਰੱਖਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ “ਭਾਵਵਾਚ” ਵਿਚ ਧਾਤੂ ਰੂਪ ਇੱਕ 
ਲਕਾਰ ਵਿਚ ਬਣਿਆ ਕਰਦਾ ਹੈ,ਤੇ ਉਹ ਵੀ ਪ੍ਰਥਮ ਪੁਰਖ਼ ਇੱਕ ਵਚਨੀ ਰੂਪ ਵਿਚ । 
ਹੈ।ਜਦੋਂ ਕਿਰਿਆ ਬੜੀ ਸਰਲਤਾ ਨਾਲ ਹੋ ਰਹੀ ਹੋਵੇ,ਇਸ ਭਾਵ ਨੂੰ ਪੇਸ਼ ਕਰਨ ਵਾਸਤੇ ਹੋਰ ਕਾਰਕ ਵੀ 
ਹੈ। ਜਿਸ ਸਮੇਂ ਕਰਮ ਨੂੰ ਕਰਤਾ ਬਣਾਇਆ ਜਾਂਦਾ ਹੈ, ਤਾਂ ਸਕਰਮਕ ਧਾਤੂ ਅਕਰਮਕ ਹੋ ਜਾਂਦੀ ਹੈ, ਉਸ 


ਸਮੇ ਧਾਤੂ ਕਰਤਾ ਅਤੇ ਲਕਾਰ ਭਾਵਵਾਚੀ ਹੋਵੇਗਾ। “ਭਾਵ” ਵਿਚ ਸਮੁੱਚੇ ਰੂਪ ਭਾਵਵਾਚੀ ਬਣਦੇ ਹਨ। 


149 


ਪਾਣਿਨੀ ਵਿਆਕਰਨ (ਅਸ਼ਟਾਧਿਆਈ): ਪ੍ਰਬੰਧ ਅਤੇ ਵਿਹਾਰ 


(ਪੰਜਾਬੀ ਭਾਸ਼ਾ ਦੇ ਸੰਦਰਭ ਵਿਚ) 


ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭਾਸ਼ਾ 
ਫੈਕਲਟੀ ਅਧੀਨ ਪੀਐੱਚ.ਡੀ. (ਪੰਜਾਬੀ) ਦੀ 


ਡਿਗਰੀ ਲਈ ਪ੍ਰਸਤੁਤ 
ਖੋਜ-ਪ੍ਰਬੰਧ 
2021] 
ਨਿਗਰਾਨ: 
ਡਾ. ਬੂਟਾ ਸਿੰਘ ਬਰਾੜ 
ਪ੍ਰੋਫ਼ੈਸਰ, ਪੀ. ਜੀ. ਸਟੱਡੀਜ ਵਿਭਾਗ, 
ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ। 
ਪੰਜਾਬੀ ਵਿਭਾਗ 


ਲਖਵਿੰਦਰ ਸਿੰਘ 


ਉਪਸੰਹਾਰ 
ਹੂ 

ਪ੍ਰਸਤੁਤ ਖੋਜ-ਕਾਰਜ ਸ਼ੁਰੂ ਕਰਨ ਵੇਲੇ ਅਸੀਂ ਇਹ ਸੋਚਿਆ ਸੀ ਕਿ ਇਕ ਤਾਂ ਸੂਤਰਿਕ ਰੂਪ 
ਵਿਚ ਹਾਸਿਲ ਪਾਣਿਨੀ ਵਿਆਕਰਨ “ਅਸ਼ਟਾਧਿਆਈ ਦੀ ਸਿਧਾਂਤਕ ਰੂਪ-ਰੇਖਾ ਬਣਾਈ ਜਾਵੇ ਅਤੇ ਦੂਸਰਾ 
ਇਸ ਵਿਚੋਂ ਅੰਤਰ-ਦ੍ਰਿਸ਼ਟੀ ਗ੍ਰਹਿਣ ਕਰਕੇ,ਪੰਜਾਬੀ ਵਿਆਕਰਨ ਦੀ ਉਸਾਰੀ ਲਈ ਅਧਿਐਨ ਮਾਡਲ 
ਤਲਾਸ਼ ਕੀਤਾ ਜਾਵੇ। ਅਸ਼ਟਾਧਿਆਈ ਦੀ ਸਿਧਾਂਤਕ ਰੂਪ-ਰੇਖਾ ਬਣਾਉਦਿਆਂ, ਸਾਨੂੰ ਇਹ ਪ੍ਰਮਾਣ ਸੁਲੱਭ 
ਹੋਏ ਹਨ ਕਿ ਪਾਣਿਨੀ ਵਿਆਕਰਨ ਭਾਰਤੀ ਸਨਾਤਨੀ ਵਿਆਕਰਨ ਪਰੰਪਰਾ ਦਾ ਆਦਿ ਬਿੰਦੂ ਨਹੀਂ ਬਲਕਿ 
ਸਿਖਰ ਬਿੰਦੂ ਹੈ। ਵਾਸਤਵ ਵਿਚ ਵੇਦਾਂ ਵਿਚੋਂ ਹੀ ਵਿਆਕਰਨ ਬਾਰੇ ਮੰਤਰ (ਰਿਗ.1-164, 6-99-9, 8- 
5-31, ਯਜੂ. 1-20, 11-07, ਸਾਮ. 5-2,8-5, ਅਤੇ ਅਥ.8-4-8) ਪ੍ਰਾਪਤ ਹੁੰਦੇ ਹਨ। “ਬਾਲਮੀਕਿ 
ਰਮਾਇਣ” (ਕਿਸਕਿੰਧਾ ਕਾਂਡ, 3-29) ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਵਿਚ ਵਿਆਕਰਨ ਦੀ ਕੀ 
ਮਹੱਤਤਾ ਸੀ। ਵਿਆਕਰਨ ਵਾਸਤੇ “ਵਿਆਕਰਨ” ਸ਼ਬਦ ਦੀ ਵਰਤੋਂ, “ਗੋਪਥ ਬ੍ਰਾਹਮਣ” (ਪੂ. 1-24), 
“ਮੂੰਡਕਯੋ ਉਪਨਿਸ਼ਦ” (1-1) ਅਤੇ '“ਮਹਾਂਭਾਰਤ”( ਉਦੋਗ.-43/61) ਆਦਿ ਗ੍ਰੰਥਾਂ ਵਿਚ ਹੋਈ ਹੈ। 
“ਰਿਕਤੰਤਰ” (1-4) ਦੇ ਅਨੁਸਾਰ ਭਾਰਤੀ ਵਿਆਕਰਨਿਕ ਪਰੰਪਰਾ ਵਿਚ ਸਭ ਤੋਂ ਪਹਿਲਾ 
ਵਿਆਕਰਨਕਾਰ “ਬ੍ਰਹਮਾ” ਹੈ। ਇਸਦੀ ਪੁਸ਼ਟੀ ਪਤੰਜਲੀ(1-1-1) ਅਤੇ “ਤੈਤਰੀਯ ਸੰਹਿਤਾ” (6-4-7) 
ਦੁਆਰਾ ਵੀ ਕੀਤੀ ਗਈ ਹੈ।ਵਿਆਕਰਨ ਦੀ ਇਸ ਪਰੰਪਰਾ ਵਿਚ ਦੋ ਸੰਪਰਦਾਵਾਂ-“ਇੰਦਰ ਸੰਪਰਦਾਇ” 
ਤੇ “ਮਹੇਸ਼ਵਰ ਸੰਪਰਦਾਇ” ਹੋਈਆਂ ਹਨ। ਇੰਦਰ ਸੰਪਰਦਾਇ ਦੇ ਵਿਆਕਰਨਕਾਰ; ਇੰਦਰ, ਬ੍ਰਹਿਸਤੀ, 


150 


ਭਾਰਦਵਾਜ, ਭਾਗੁਰੀ, ਕਾਸ਼ਕ੍ਰਿਤਸਨ, ਸੌਨਕ, ਗੌਤਮ ਤੇ ਵਿਆਂਡੀ ਦੱਸੇ ਗਏ ਹਨ। ਜਦਕਿ ਮਹੇਸ਼ਵਰ 
ਸੰਪਰਦਾਇ ਵਿਚ ਆਪਿਸ਼ਲੀ (6-1-92), ਕਾਸ਼ਿਯੱਪ (1-2-25), ਗਾਰਗੀ (8-3-30), ਚਕਰ 
ਵਰਮਣ (6-1-130), ਭਾਰਦਵਾਜ (7-2-62), ਸ਼ਾਕਟਾਯਾਨ (3-4-111), ਸ਼ਾਕੱਲਿਆ (1-1-16), 
ਸੇਨਕ (5-4-11) ਤੇ ਸਫੋਟਾਯਾਨ (6-1-122) ਆਦਿ ਦਸ ਵਿਆਕਰਨਕਾਰਾਂ ਦਾ ਜ਼ਿਕਰ 
ਅਸ਼ਟਾਧਿਆਈ ਵਿਚ ਕੀਤਾ ਗਿਆ ਹੈ। 
ਵੰਡਿਆ ਜਾ ਸਕਦਾ ਹੈ: 

1. ਵੈਦਿਕ (ਵੇਦਾਂ ਦੇ) ਵਿਆਕਰਨ- ਪ੍ਰਾਤਿਸ਼ਾਖ਼ਾਵਾਂ। 

2. ਲੌਕਿਕ ਭਾਸ਼ਾ ਦੇ ਵਿਆਕਰਨ- ਕਾਤੰਤਰ । 

3. ਵੈਦਿਕ ਤੇ ਲੌਕਿਕ ਦੋਵਾਂ ਦੇ ਵਿਆਕਰਨ- ਅਸ਼ਟਾਧਿਆਈ ਤੇ ਆਪਿਸ਼ਲੀ ਵਿਆਕਰਨ। 

ਅਸ਼ਟਾਧਿਆਈ ਉਤੇ “ਸ਼ੁਕਲ ਯਜੁਰਵੇਦ” ਦੇ ਵਿਆਕਰਨ “ਵਾਜਸਨੇਈ ਪ੍ਰਾਤਿਸ਼ਾਖਾ” ਦਾ ਪ੍ਰਭਾਵ 

ਹੈ। ਇਹਨਾਂ ਦੇ ਕਈ ਸੂਤਰ ਆਪਸ ਵਿਚ ਹੂ-ਬ-ਹੂ ਮਿਲਦੇ ਹਨ: 

ਇ. ਇੰਲੌਰਦਾਂਤਹ- ਵਾਜਸਨੇਈ ਪ੍ਰਾਤਿਸ਼ਾਖਾ (1-108), ਅਸ਼ਟਾਧਿਆਈ (1-2-29) 

% ਨੀਲੈਰਨਦਾਂਤਹ-ਵਾਜਸਨੇਈ ਪ੍ਰਾਤਿਸ਼ਾਖਾ (1-109), ਅਸ਼ਟਾਧਿਆਈ (1-2-30) 

ਣ: ਅ਼ਲ਼ਠਾੀੰ ਸ਼ਥਾਨੋਯੌਗਾ-ਵਾਜਸਨੇਈ ਪ੍ਰਾਤਿਸ਼ਾਖਾ (1-136),ਅਸ਼ਟਾਧਿਆਈ(1-1-49) 

ਨ੍‌ਤਾਨੀਆਨੈੱਤ ਨਊਲਟੇ #ਰਵੱਸੈਆ- ਵਾਜਸਨੇਈ ਪ੍ਰਾਤਿਸ਼ਾਖਾ (1-138), ਅਸ਼ਟਾਧਿਆਈ (1-1- 

66) ਇਸ ਤੋਂ` ਬਿਨਾਂ ਕੁਝ ਸੂਤਰ ਅਜਿਹੇ ਮਿਲਦੇ ਹਨ ਜੋ ਰੂਪ ਦੇ ਪੱਧਰ ਤੋਂ ਤਾਂ ਆਪਸ ਵਿਚ 


ਸਮਾਨਤਾ ਨਹੀਂ ਰੱਖਦੇ ਪਰ ਇਨ੍ਹਾਂ ਦੇ ਅਰਥ ਬਿਲਕੁਲ ਸਮਾਨ ਹਨ, ਜਿਵੇਂ- 


ਵਾਜਸਨੇਈ ਪ੍ਰਾਤਿਸ਼ਾਖਾ ਅਸ਼ਟਾਧਿਆਈ 

ਓਭਾਆਾਤਫ/ਰਤਹ।7-77-42 ੭7ਹਾਰਹ ਸਵਾਨਤਹਗ(/-7-94 
ਤਸਮਨਦੱਤਲਤਰ/ਨਆਦਗ/7-35) ਤਸਆਦੱਤਲਾਤਰਨਿਆ।/-7-67) 
ਨਨ ੪ਕਾਨੇ #ਵਸ਼ਰਜਨਗ(5-267) ਨੂ ਲੈ (7-3-740) 

ਛੇਕਾ ਵਰਣ ਘਦਪ੍‌ੰਕਤਨ(੭-/57) ੭%੫ਕੁਤ ਏੇਕਾਲ ੧/ਤ%7-2-/4) 

ਡੇ ਛੇਵ/ਇਰੰਤਸ਼ਜ[7-752) #ਤਾ/ਦਂਵਲਾ (#-7-64? 

%ਤਯ਼ਾਦਾ ਵਰਣਾ=੍ਹ #ਰਵਉੰਘਸਾ।9-3੭ %##ੰਤਲਾ=੍ ਅਰਵਓਘਧਾ(7-/-765) 
ਵਰਣ ਸਾਟਰਲ਼ਨ' ਲੱਘਗ(7-472 ੭%ਦਰਸ਼ਨੰ ਲੱਖਹਾ (7-7-602 


ਸਮਾਨਤਾ ਮਿਲਦੀ ਹੈ।ਇਸ ਤਰ੍ਹਾਂ ਸਪੱਸ਼ਟ ਹੈ ਕਿ ਪਾਣਿਨੀ ਤੋਂ ਪਹਿਲਾਂ ਭਾਰਤ ਵਿਚ ਵਿਆਕਰਨ ਲੇਖਣ 
ਆਰੰਭ ਹੋ ਚੁੱਕਿਆ ਸੀ। 


1531 


ਪਾਣਿਨੀ ਨੇ ਆਪਣੇ ਵਿਆਕਰਨ ਨੂੰ ਅੱਠਾਂ ਪਾਠਾਂ ਵਿਚ ਵਿਉੱਤਿਆ ਹੈ।ਹਰੇਕ ਪਾਠ ਦੇ ਚਾਰ- 
ਚਾਰ ਹਿੱਸੇ ਜਾਂ ਚਰਨ ਹਨ। ਇਨ੍ਹਾਂ ਚਰਨਾਂ ਵਿਚ ਅੱਗੋਂ ਕਈ ਕਈ ਸੂਤਰ ਹਨ। ਇਸ ਦੀ ਸਭ ਤੋਂ ਵੱਡੀ 
ਵਿਸ਼ੇਸਤਾ ਇਹ ਹੈ ਕਿ ਸੂਤਰਾਂ ਵਿਚ ਲੁਪਤ-ਅਰਥ ਉਨ੍ਹਾਂ ਦੇ ਕ੍ਰਮ ਦੇ ਅਨੁਸਾਰ ਆਪਣੇ ਆਪ ਸਪੱਸ਼ਟ ਹੋ 
ਜਾਂਦਾ ਹੈ। ਸੰਜਮਤਾ ਇਸ ਵਿਆਕਰਨ ਦਾ ਮੁੱਖ ਗੁਣ ਹੈ। ਸੂਤਰਿਕ ਸ਼ੈਲੀ ਵਿਚ ਲਿਖੇ ਇਸ ਵਿਆਕਰਨ ਦੇ 
ਮੁੱਖ ਰੂਪ ਵਿਚ ਚਾਰ ਭਾਗ ਹਨ: 
5. ਮਹੇਸ਼ਵਰ ਸੂਤਰ (ਵਰਨ ਨਿਰੂਪਣ) 
6. ਸ਼ਬਦ ਵਿਵੇਚਨ (ਪਦ ਸ਼ਾਸਤਰ-ਸੁਬੰਤ ਤੇ ਤਿਕੰਤ) 
7. ਧਾਤੂਪਾਠ (ਕਿਰਿਆ ਦੇ ਮੂਲ ਰੂਪ) 
8. ਗਣਪਾਠ (ਇਸ ਵਿਚ 261 ਸ਼ਬਦਾਂ ਦਾ ਸੰਗ੍ਰਹਿ ਹੈ) 
ਅਸ਼ਟਾਧਿਆਈ ਦੇ ਪਹਿਲੇ ਅਤੇ ਦੂਜੇ ਅਧਿਆਇ ਵਿਚ ਸੰਗਿਆ ਅਤੇ ਪਰਿਭਾਸ਼ਾ ਸੰਬੰਧੀ ਸੂਤਰਾਂ 
ਦੀ ਪੇਸ਼ਕਾਰੀ ਕੀਤੀ ਗਈ ਹੈ।ਕਿਰਿਆ ਅਤੇ ਨਾਂਵ ਦਾ ਨਿਯਮਤ ਪ੍ਰਕਰਣ ਵੀ ਪੇਸ਼ ਕੀਤਾ ਗਿਆ ਹੈ, 
ਜਿਵੇਂ; ਕਿਰਿਆ(ਧਾਤੂ) ਵਾਸਤੇ “ਆਤਮਨੇਪਦੀ” ਤੇ “ਪਰਮੈਪਦੀ” ਪ੍ਰਕਰਣ ਦਿੱਤਾ ਹੈ। ਇਸ ਪ੍ਰਕਾਰ 
ਵਿਭਕਤੀ, ਸਮਾਸ, ਲਿੰਗ ਆਦਿ ਸੰਬੰਧੀ ਪ੍ਰਕਰਣਾਂ ਦਾ ਵੀ ਵਿਧਾਨ ਕੀਤਾ ਗਿਆ ਹੈ।ਤੀਜੇ,ਚੌਥੇ ਅਤੇ 
ਅਤੇ ਵਿਹਾਰਕ ਪੱਧਰ ਤੇ ਵਰਤੋਂ ਵਿਚ ਲਿਆਂਦਾ ਗਿਆ ਹੈ।ਤੀਜੇ ਅਧਿਆਇ ਵਿਚ ਧਾਤੂਆਂ ਨਾਲ 
ਪਿਛੇਤਰ ਲਗਾਕੇ, ਕਿਰਦੰਤ ਸ਼ਬਦਾਂ ਦਾ ਵਿਧਾਨ ਕੀਤਾ ਹੈ। ਪੰਜਵੇਂ ਅਧਿਆਇ ਵਿਚ ਨਾਂਵ ਸ਼ਬਦਾਂ ਨਾਲ 
ਪਿਛੇਤਰ ਜੋੜ ਕੇ, ਨਵੇਂ ਬਣੇ ਨਾਂਵ ਸ਼ਬਦਾਂ ਨੂੰ ਵਿਸਤ੍ਰਿਤ ਰੂਪ ਵਿਚ ਵਿਚਾਰਿਆ ਗਿਆ ਹੈ।ਪਾਣਿਨੀ ਇਨ੍ਹਾਂ 
ਪਿਛੇਤਰਾਂ ਨੂੰ ਦੋ ਹਿੱਸਿਆਂ-“ਤਧਿੱਤ” ਤੇ “ਇਸਤਰੀ ਪ੍ਰਤਿਐ” ਵਿਚ ਵੰਡ ਕੇ ਵਿਸ਼ਲੇਸਿਤ ਕਰਦਾ ਹੈ। 
ਤਧਿੱਤ ਅਤੇ ਕਿਰਦੰਤ ਵਿਧਾਨ ਵਿਚ ਵਰਤੇ ਗਏ ਸੂਤਰਾਂ ਦੀ ਗਿਣਤੀ 182। ਹੈ। ਅਰਥਾਤ ਪੂਰੇ 
ਵਿਆਕਰਨ ਦੇ ਅੱਧਿਓਂ ਕੁਝ ਘੱਟ ਸੂਤਰ ਇਥੇ ਵਰਤੋਂ ਵਿਚ ਲਿਆਂਦੇ ਗਏ ਹਨ। ਪਹਿਲੇ ਅਧਿਆਇ ਦੇ 
ਚੌਥੇ ਪਾਦ ਵਿਚ ਪਾਣਿਨੀ ਨੇ 33 ਸੂਤਰਾਂ ਵਿਚ ਛੇ ਕਾਰਕਾਂ ਦਾ ਨਿਰੂਪਣ ਕੀਤਾ ਹੈ। ਅਸ਼ਟਾਧਿਆਈ ਵਿਚ 
ਪ੍ਰਸਤੁਤ ਇਹ ਕਾਰਕ ਸੰਬੰਧ ਨਾਂਵ-ਪਦ ਅਤੇ ਕਿਰਿਆ-ਪਦ ਦਾ ਆਪਸੀ ਸੰਬੰਧਾਂ ਉਤੇ ਆਧਾਰਿਤ 
ਹੈ।ਤੀਸਰੇ ਅਧਿਆਇ ਵਿਚ ਵਾਚ ਦੇ ਸੰਕਲਪ ਦਾ ਵਿਵੇਚਨ ਕੀਤਾ ਗਿਆ ਹੈ।15 ਸੂਤਰਾਂ ਵਿਚ ਵਾਚ 
ਦੀਆਂ ਤਿੰਨ ਕਿਸਮਾਂ ਕਰਤਰੀ, ਕਰਮਣੀ ਤੇ ਭਾਵ ਬਾਰੇ ਚਰਚਾ ਕੀਤੀ ਗਈ ਹੈ। ਦੂਸਰੇ ਅਧਿਆਇ ਵਿਚ 
ਕਾਰਕੀ ਸੰਬੰਧਾਂ ਨੂੰ ਸੂਚਿਤ ਕਰਦੀਆਂ ਸੱਤ ਵਿਭਕਤੀਆਂ ਦਾ ਵਿਧਾਨ 73 ਸੂਤਰਾਂ ਵਿਚ ਪੇਸ਼ ਕੀਤਾ ਗਿਆ 
ਹੈ।ਛੇਵੇਂ, ਸੱਤਵੇਂ ਅਤੇ ਆੱਠਵੇ' ਅਧਿਆਇਆਂ ਵਿਚ ਉਨ੍ਹਾਂ ਪਰਿਵਰਤਨਾਂ ਦਾ ਉਲੇਖ਼ ਕੀਤਾ ਗਿਆ ਹੈ, 
ਜਿਹੜੇ ਅੱਖਰ ਅਤੇ ਸ਼ਬਦ ਵਿਚਕਾਰ ਹੁੰਦੇ ਹਨ। ਇਨ੍ਹਾਂ ਪਰਿਵਰਤਨਾਂ ਦਾ ਮੁੱਖ ਕਾਰਨ ਸ਼ਬਦਾਂ ਨਾਲ ਜੁੜਦੇ 
ਪਿਛੇਤਰ ਜਾਂ ਸੰਧੀ ਨੂੰ ਮੰਨਿਆ ਗਿਆ ਹੈ।ਛੇਵੇਂ ਅਧਿਆਂਇ ਵਿਚ ਦੁੱਤ, ਸੰਚਾਰ, ਸਵਰ ਆਗਮ, ਸੰਧੀ 
ਅਤੇ ਲੋਪ ਦੇ ਵਿਧਾਇਕ ਸੂਤਰਾਂ ਦੀ ਪੇਸ਼ਕਾਰੀ ਹੈ। ਸੰਧੀ ਵਿਧਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਜੋ ਵਰਨ ਜੁੜਨ 


ਵਾਸਤੇ ਉਤਸੁਕ ਹੁੰਦਾ ਹੈ, ਉਹ ਹਮੇਸ਼ਾਂ ਆਪਣਾ ਸਰੂਪ ਗੁਆ ਬੈਠਦਾ ਹੈ ਜਾਂ ਲਘੂ ਬਣ ਜਾਂਦਾ ਹੈ।ਇਸ 


152 


ਅਧਿਆਇ ਦੇ ਚੌਥੇ ਪਾਦ ਤੋਂ ਸੱਤਵੇਂ ਅਧਿਆਇ ਦੇ ਅਖੀਰ ਤੱਕ ਇੱਕ “ਅੰਗਾਧਿਕਾਰ” ਨਾਮਕ ਵਿਸ਼ੇਸ਼ 
ਪ੍ਰਕਰਣ ਹੈ, ਜਿਸ ਵਿਚ ਉਨ੍ਹਾਂ ਪਰਿਵਰਤਨਾਂ ਦਾ ਉਲੇਖ਼ ਹੈ, ਜੋ ਪਿਛੇਤਰਾਂ ਕਰਕੇ ਮੂਲ ਸ਼ਬਦਾਂ ਜਾਂ ਮੂਲ 
ਅਤੇ ਵ੍ਰਿਧੀ ਦੇ ਵਿਧਾਨ ਵਿਚ ਵੇਖੇ ਜਾ ਸਕਦੇ ਹਨ। ਅੱਠਵੇਂ ਅਧਿਆਇ ਵਿਚ ਦੁੱਤ, ਸੰਧੀ, ਸ਼ੱਤਵ, ਕੱਤਵ, 
ਜਸ਼ਤਵ ਅਤੇ ਪਲੂਤ ਆਦਿ ਸ਼ਬਦਾਂ ਦਾ ਵਿਧਾਨ ਕੀਤਾ ਗਿਆ ਹੈ।ਇਸ ਅਧਿਆਇ ਵਿਚ “ਪਦ- 
ਅਧਿਕਾਰ” ਅਤੇ ਤਿਭੰਤ ਬਾਰੇ ਵੀ ਚਰਚਾ ਹੋਈ ਹੈ। “ਅਸ਼ਟਾਧਿਆਈ” ਦੇ ਅਖੀਰ ਵਿਚ “ਅ ਅ” ਸੂਤਰ 
ਹੈ, ਜਿਸ ਵਿਚ ਲੋਪ ਦੇ ਨਿਯਮਾਂ ਸੰਬੰਧੀ ਵੇਰਵਾ ਦਿੱਤਾ ਗਿਆ ਹੈ। 
ਦੇ 42 ਪ੍ਰਤਿਆਹਾਰ ਬਣਾਏ ਗਏ ਹਨ।ਭਾਸ਼ਾਈ ਧੁਨੀਆਂ ਦੀ ਵਰਗਵੰਡ ਉਚਾਰਨ ਵਾਸਤੇ ਕੀਤੀਆਂ 
ਕੋਸ਼ਿਸ਼ਾਂ ਜਾਂ ਪ੍ਰਯਤਨ ਤੇ ਉਚਾਰਨ ਸਥਾਨ ਦੇ ਆਧਾਰ ਉਤੇ ਕੀਤੀ ਗਈ ਹੈ। ਉਚਾਰਨ ਪ੍ਰਯਤਨ ਨੂੰ ਅੱਗਿਓਂ 
ਦੋ ਭਾਗਾਂ- ਅੰਦਰੂਨੀ ਪ੍ਯਤਨ(ਸਪ੍ਰਿਸ਼ਟ, ਈਸਤ ਸਪ੍ਰਿਸ਼ਟ, ਵਿਵ੍ਰਿਤ, ਈਸਤ ਵਿਵ੍ਰਿਤ, ਸੰਵ੍ਰਿਤ) ਤੇ ਬਾਹਰੀ 
ਪ੍ਰਯਤਨ (ਵਿਵਾਰ, ਸੰਵਾਰ, ਸੁਆਸ, ਨਾਦ, ਘੋਸ਼, ਅਘੋਸ਼) ਵਿਚ ਵੰਡਿਆ ਗਿਆ ਹੈ। ਵਰਨ ਨਿਰੂਪਣ ਦੇ 
ਅੰਤਰਗਤ ਹੀ ਸੰਧੀ ਦੇ ਵਿਧਾਨ ਨੂੰ ਪੇਸ਼ ਕੀਤਾ ਹੈ। ਸੰਧੀ ਕਦੋਂ ਤੇ ਕਿੰਨ੍ਹਾਂ ਹਾਲਾਤਾਂ ਵਿਚ ਹੁੰਦੀ ਹੈ, ਇਸ 
ਰੂਪ ਵਿਚ ਤਿੰਨ ਭਾਗਾਂ- ਸਵਰ ਸੰਧੀ, ਵਿਅੰਜਨ ਸੰਧੀ ਤੇ ਵਿਸਰਗ ਸੰਧੀ ਵਿਚ ਵੰਡਿਆ ਗਿਆ ਹੈ। ਇਹਨਾਂ 
ਤਿੰਨਾਂ ਕਿਸਮਾਂ ਦੇ ਅੱਗੋਂ ਕਈ ਕਈ ਭੇਦ ਦੱਸਕੇ ਵੱਖ-ਵੱਖ ਸੂਤਰਾਂ ਦੁਆਰਾ ਉਹਨਾਂ ਸੰਬੰਧੀ ਨਿਯਮਾਂ ਦਾ 
ਵਿਧਾਨ ਕੀਤਾ ਗਿਆ ਹੈ। 

ਦੂਜੇ ਭਾਗ ਵਿਚ “ਸੁਬੰਤ ਤੇ ਤਿਕੰਤ੍” ਸਿਰਲੇਖ ਹੇਠਾਂ _ਪਦ ਨਿਰਮਾਣ ਦੇ ਨਿਯਮਾਂ ਸੰਬੰਧੀ 
ਅਧਿਐਨ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਸ਼ਾ ਦੀਆਂ ਸ਼ਬਦ ਸ਼੍ਰੇਣੀਆਂ ਨੂੰ ਵਰਗੀਕ੍ਰਿਤ ਕਰਦਿਆਂ ਦੋ ਭਾਗਾਂ 
ਵਿਕਾਰੀ ਅਤੇ ਅਵਿਕਾਰੀ ਸ਼ਬਦਾਂ ਵਿਚ ਵੰਡਿਆ ਗਿਆ ਹੈ।ਪਦ ਨਿਰਮਾਣ ਦਾ ਆਧਾਰ 'ਪ੍ਰਾਤਿਪਦਿਕ” 
ਅਤੇ “ਧਾਤੂ” ਹੈ। ਇਨ੍ਹਾਂ ਨਾਲ ਪਿਛੇਤਰਾਂ ਦੀ ਵਰਤੋਂ ਕਰਕੇ ਨਵੇਂ ਸ਼ਬਦਾਂ ਦੀ ਸਿਰਜਣਾ ਕੀਤੀ ਜਾ ਸਕਦੀ 
ਹੈ। ਪ੍ਰਾਤਿਪਦਿਕ ਤੇ ਧਾਤੂਆਂ ਨਾਲ ਵਿਭਕਤੀ ਮੂਲਕ (ਨਾਂਵੀ ਵਿਭਕਤੀ (ਸੁਬੰਤ੍) ਅਤੇ ਕਿਰਿਆਵੀ 
ਵਿਭਕਤੀ(ਤਿਬੰਤ੍)) ਪਿਛੇਤਰ ਅਤੇ ਵਿਉਤਪਤੀ ਮੂਲਕ ਪਿਛੇਤਰ ਜੁੜਦੇ ਹਨ। ਧਾਤੂਆਂ ਨਾਲ “ਤਿੰਡ੍' 
ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਤਿਕੰਤ੍` ਕਿਹਾ ਗਿਆ ਹੈ। ਤਧਿੱਤ,ਸਮਾਸ,ਇਸਤਰੀ 
ਆਉਂਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦੇ ਪਿੱਛੇ 'ਸੁਪ੍” ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਸੁਬੰਤ੍” 


ਦੁਆਰਾ ਸਾਕਾਰ ਕੀਤਾ ਜਾਂਦਾ ਹੈ ਜਦਕਿ ਦੂਸਰੇ ਰੂਪ ਕਿਰਿਆਵੀ ਵਿਭਕਤੀ ਦੁਆਰਾ ਸਾਕਾਰ ਹੁੰਦੇ ਹਨ। 


153 


ਤੀਜੇ ਭਾਗ ਭਾਵ ਧਾਤੂ-ਪਾਠ ਵਿਚ ਲੌਕਿਕ ਸੰਸਕ੍ਰਿਤ ਦੀਆਂ 1967 ਧਾਤੂਆਂ ਨੂੰ ਦਸ ਵਰਗਾਂ ਵਿਚ 
ਵੰਡਕੇ ਵਿਸ਼ਲੇਸ਼ਿਤ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਵਿਆਕਰਨਿਕ ਸ਼੍ਰੇਣੀਆਂ ਦੇ ਆਧਾਰ ਉਤੇ ਧਾਤੂਆਂ 
ਦੇ ਕਈ ਵਰਗ ਅਤੇ ਉਪ-ਵਰਗ ਬਣਦੇ ਹਨ। ਤਿੰਨ ਪਰਕਾਰ ਦੇ ਧਾਤੂ ਭੇਦ-ਆਤਮਨੇਪਦੀ, ਪਰਸਮੈਪਦੀ ਤੇ 
ਉਂਭੈਪਦੀ ਦੱਸੇ ਹਨ। “ਕਰਮ” ਦੇ ਨਜ਼ਰੀਏ ਤੋਂ ਵੀ ਧਾਤੂਆਂ ਦੇ ਤਿੰਨ ਭੇਦ- ਸਕਰਮਕ, ਅਕਰਮਕ ਅਤੇ 
ਦੁਕਰਮਕ ਹਨ। ਧਾਤੂ ਰੂਪਾਂ ਨਾਲ ਜੁੜਨ ਵਾਲੇ ਕਿਰਦੰਤ ਪਿਛੇਤਰਾਂ ਨੂੰ ਤਿੰਨ ਕਿਸਮਾਂ- “ਕ੍ਰਿਤ”, ਕ੍ਿਤਯ” 
ਅਤੇ ਉਣਾਦਿ ਤਹਿਤ ਪੇਸ਼ ਕੀਤਾ ਗਿਆ ਹੈ। ਤਿਬੰਤ੍ਰ ਪਿਛੇਤਰਾਂ ਵਾਂਗ ਇਹ ਵੀ ਕੇਵਲ ਧਾਤੂਆਂ ਨਾਲ ਹੀ 
ਕਿਰਿਆਵੀ ਹੁੰਦੇ ਹਨ ਅਤੇ ਇਹ(ਕਿਰਦੰਤ)ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਰੂਪਾਂ ਦੀ ਸਿੱਧੀ ਕਰਦੇ ਹਨ। 

ਕਿਰਿਆ ਦੀ ਅਵਸਥਾ ਦਾ ਬੋਧ ਕਰਾਉਣ ਵਾਸਤੇ ਵਿਆਕਰਨਿਕ ਕਾਲ(7੪੦) ਨੂੰ ਦਸ ਨਿਯਮਾਂ 
ਤਹਿਤ ਵਿਚਾਰਿਆ ਹੈ,ਜਿਸ ਨੂੰ “ਲਕਾਰ” ਕਿਹਾ ਗਿਆ ਹੈ।ਕਿਰਿਆ ਦੇ ਭੂਤਕਾਲੀ ਅਰਥਾਂ ਦਾ ਬੋਧ 
ਕਰਵਾਉਣ ਵਾਸਤੇ 'ਲੰੜ੍”, 'ਲਿਟ੍” ਅਤੇ 'ਲੰੜ੍” ਲਕਾਰ ਰੂਪਾਂ ਦੀ ਵਰਤੋ' ਕੀਤੀ ਗਈ ਹੈ। ਜੋ ਕਿਰਿਆ 
ਕਿਰਿਆ ਨੂੰ ਬੀਤਿਆਂ ਬਹੁਤ ਜ਼ਿਆਦਾ ਸਮਾਂ ਹੋ ਗਿਆ ਹੋਵੇ ਉਥੇ “ਲਿਟ੍” ਲਕਾਰ ਦੀ ਵਰਤੋਂ ਦਾ ਨਿਯਮ 
ਦਿੱਤਾ ਗਿਆ ਹੈ। ਵਰਤਮਾਨ ਕਾਲ ਨੂੰ “ਲਟ” ਲਕਾਰ ਦੁਆਰਾ ਦਰਸਇਆ ਗਿਆ ਹੈ। ਭਵਿੱਖਕਾਲ ਦੀ 
ਕਿਰਿਆ ਦਾ ਬੋਧ “ਲਿਟ” ਅਤੇ 'ਲੁਟ੍” ਲਕਾਰਾਂ ਦੁਆਰਾ ਕਰਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਲਕਾਰਾਂ ਵਿਚ 
ਵਰਤੀ ਭਵਿੱਖ ਦੇ ਬੋਧ ਵਾਸਤੇ “ਲਿਟ” ਲਕਾਰ ਦੀ ਵਰਤੋਂ ਹੁੰਦੀ ਹੈ। ਭਵਿਖਕਾਲੀ ਕਿਰਿਆ ਦੇ ਬੋਧ ਵਾਸਤੇ 
“ਲ੍ੰਗ੍” ਤੇ “ਲੋਟ” ਲਕਾਰ ਵਰਤੇ ਜਾਂਦੇ ਹਨ। ਦੂਜੀ ਕਿਸਮ ਦਾ 'ਲੋਟ੍‌ 'ਲਕਾਰ ਭਵਿਖਕਾਲੀ ਕਿਰਿਆ ਰੂਪਾਂ 
ਵਿਚ ਬੇਨਤੀ, ਸੱਦਾ, ਆਗਿਆ ਜਾਂ ਸਲਾਹ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ। 

“ਅਸ਼ਟਾਧਿਆਈ” ਦੇ ਚੌਥੇ ਭਾਗ ਵਿਚ ਗਣ-ਪਾਨਾਂ ਦਾ ਨਿਰਦੇਸ਼ ਕੀਤਾ ਗਿਆ ਹੈ। ਸਾਰੀਆਂ 
ਧਾਤੂਆਂ ਨੂੰ ਦਸ ਭਾਗਾਂ ਵਿਚ ਵੰਡਿਆ ਗਿਆ ਹੈ,ਇਨਾਂ ਨੂੰ “ਗਣ” ਕਿਹਾ ਗਿਆ ਹੈ।ਕ੍ਰਮਵਾਰ ਇਨ੍ਹਾਂ ਦੇ 
ਤਨਾਦਿਗਣ, ਕ੍ਰਿਯਾਦਿਗਣ ਅਤੇ ਚੁਰਾਦਿਗਣ ਹਨ। ਪਾਣਿਨੀ ਨੇ ਸੂਤਰਾਂ ਦੁਆਰਾ 258 ਸਬਦਾਂ ਦਾ _ਗਣ- 
ਪਾਠ ਵਿਚ ਨਿਰੂਪਣ ਕੀਤਾ ਹੈ। 

ਅਸ਼ਟਾਧਿਆਈ ਵਿਚ 33 ਸੂਤਰ ਕਾਰਕ ਦੇ ਸਿਧਾਂਤ ਦਾ ਨਿਰੂਪਣ ਕਰਦੇ ਹਨ।ਪਰ ਕਿਸੇ ਵੀ 
ਸੂਤਰ ਵਿਚ ਕਾਰਕ ਦੇ ਸੰਕਲਪ ਨੂੰ ਵਿਸ਼ੇਸ਼ ਰੂਪ ਵਿਚ ਪੇਸ਼ ਨਹੀਂ ਕੀਤਾ। ਇਸ ਸੰਬੰਧ ਵਿਚ ਪਤੰਜਲੀ ਦਾ 
ਵਿਚਾਰ ਹੈ ਕਿ ਇਹ ਇੱਕ “ਅਨਵਰਥ” ਸੰਗਿਆ ਦੇ ਸੰਦਰਭ ਵਿਚ ਪੇਸ਼ ਹੋਇਆ ਹੈ। ਇਹ ਸੰਗਿਆ 
ਪਾਣਿਨੀ ਦੇ ਸਮੇਂ ਵਿਚ ਇੱਕ ਜਾਣੀ ਪਛਾਣੀ ਵਿਆਕਰਨਿਕ ਮਦ ਵਜੋਂ ਪ੍ਰਚਿੱਲਤ ਸੀ, ਇਸ ਕਰਕੇ ਉਸ ਨੇ 
ਕਾਰਕ ਨੂੰ ਵਿਸ਼ੇਸ਼ ਰੂਪ ਵਿਚ ਵਿਖਿਆਤ ਕਰਨ ਦੀ ਜਰੂਰਤ ਹੀ ਨਹੀਂ ਸਮਝੀ ਜਾਂ ਫ਼ਿਰ ਇਸ ਦਾ ਕਾਰਨ 
ਉਸਦੀ ਸੰਜਮਤਾ ਅਤੇ ਸੰਖੇਪਤਾ ਵਾਲੀ ਰੂਚੀ ਹੋ ਸਕਦੀ ਹੈ। “ਅਸ਼ਟਾਧਿਆਈ” ਵਿਚ ਪ੍ਰਸਤੁਤ ਕਾਰਕ 


154. 


ਸੰਬੰਧ ਵਿਚ ਕਾਰਕ ਕਿਰਿਆ ਦੀ ਉਤਪਤੀ ਵਿਚ ਸਹਾਇਕ ਰੋਲ ਅਦਾ ਕਰਦਾ ਹੈ।ਵਾਕ ਵਿਚ ਕਿਰਿਆ 
ਪਦ ਦੁਆਰਾ ਹੁੰਦਾ ਕਾਰਜ, ਪਾਣਿਨੀ ਦੇ ਕਾਰਕ ਸਿਧਾਂਤ ਦਾ ਕੇਂਦਰੀ ਧੁਰਾ ਹੈ। ਵਾਕ ਵਿਚ ਕਾਰਜ ਦੇ ਨਾਲ 
ਦੇ ਆਪਸੀ ਸੰਬੰਧਾਂ ਦੇ ਆਧਾਰ ਉਪਰ ਛੇ ਕਿਸਮ ਦੇ ਕਾਰਕ ਰੂਪਾਂ ਦਾ ਨਿਰਦੇਸ਼ ਕੀਤਾ ਗਿਆ ਹੈ- 
ਕਰਤਾ ਕਾਰਕ- ਸਵਤੰਤਰਹਾ ਕਰਤਾ (7-4-54) 
ਕਰਮ ਕਾਰਕ- _ਕਰਤਗੀਮਆਸ਼ਤਤਨੰ ਕਰਨ# (7-4-4੭) 
ਕਰਣ ਕਾਰਕ- ਸਾਧਕਤਨੰ ਕਰਣਨ (7-#-4੪੭੭ 
ਸੰਪਰਦਾਨ ਕਾਰਕ- _ਕਰਨਣਾ ਲਮਪੱਤ ਸ ਸੱਖਠਟਾਨ£ (/-੪-32) 
ਅਪਾਦਾਨ ਕਾਰਕ- _ਧਰਵਨਮਆਾਨ#ਆਾਦਾਨਨ (7-#-2੭#੭ 
ਅਧਿਕਰਣ ਕਾਰਕ- ੭ਆਾਸ਼ਾਨੋਆ/ਨੈਕਰਣਨ (/-੪-45) 
ਕੁੱਲ 73 ਸੂਤਰਾਂ ਵਿਚ ਪ੍ਰਾਤਿਪਦਿਕਾਂ ਨਾਲ ਜੁੜਨ ਵਾਲੀਆਂ ਸੱਤ ਵਿਭਕਤੀਆਂ ਦਾ ਨਿਰੂਪਣ ਕੀਤਾ 
ਹੈ। ਵਿਭਕਤੀਆਂ ਕਾਰਕੀ ਸੰਬੰਧਾਂ ਨੂੰ ਸੂਚਿਤ ਕਰਕੇ ਉਜਾਗਰ ਕਰਦੀਆਂ ਹਨ।ਕਾਰਕਾਂ ਨਾਲ ਜੁੜਨ 
ਰੂਪਾਂ ਦੀ ਨਿਸ਼ਪਤੀ ਹੁੰਦੀ ਹੈ।ਸੁਪ੍‌ ਵਿਭਕਤੀਆਂ ਦੇ ਵਰਗ ਨੂੰ ਰੂਪ ਦੇ ਆਧਾਰ ਉਪਰ ਨਹੀਂ ਬਲਕਿ ਕਾਰਜ 
ਦੇ ਆਧਾਰ ਉਤੇ ਬਣਇਆ ਗਿਆ ਹੈ।ਹਰੇਕ ਵਰਗ ਵਿਚ ਨਾਂਵ ਸ਼ਬਦਾਂ ਦੇ ਮੁਤਾਬਿਕ ਭਿੰਨ-ਭਿੰਨ ਸੁਪ੍‌ 
ਆਖਿਆ ਜਾਂਦਾ _ਹੈ।ਦੂਜੀ _ਕਿਸਮ _ਦੀਆਂ _“ਕਿਰਿਆਵੀ _ਵਿਭਕਤੀਆਂ” _“ਤਿੰੜ੍”` ਪਿਛੇਤਰਾਂ( 
ਕਿਰਦੰਤ,ਕ੍ਰਿਤਯ ਕ੍ਰਿਤ ਆਦਿ) ਨਾਲ ਅੰਕਿਤ ਹੋਕੇ “ਤਿਕੰਤ੍” ਰੂਪਾਂ ਦੀ ਸਿਰਜਣਾ ਕਰਦੀਆਂ ਹਨ। 
ਕੁਝ ਵਿਕੋਲਿਤਰੇ ਸੂਤਰਾਂ ਵਿਚ ਵਾਚ ਦੇ ਸੰਕਲਪ ਸੰਬੰਧੀ ਵਿਚਾਰ ਪੇਸ਼ ਕੀਤੇ ਮਿਲਦੇ ਹਨ।ਪਾਣਿਨੀ 
ਨੇ ਵਾਚ ਦੇ ਤਿੰਨ ਸਰੂਪ-ਕਰਤਰੀਵਾਚ, ਕਰਮਣੀਵਾਚ ਤੇ ਭਾਵ ਵਾਚ ਦੱਸ ਹਨ। ਉਸਨੇ ਵਾਚ ਦਾ ਲੱਛਣ ਤੇ 
ਨਿਰਨਾਂ ਰੂਪ ਤੇ ਅਰਥ ਦੋਵਾਂ ਆਧਾਰਾਂ ਉਤੇ ਕੀਤਾ ਹੈ। 
ਰੈ 
ਵਿਹਾਰਕ ਪੱਧਰ ਤੇ ਪੰਜਾਬੀ ਭਾਸ਼ਾ ਦਾ ਅਧਿਐਨ ਕੀਤਿਆ ਗਿਆਤ ਹੁੰਦਾ ਹੈ ਕਿ ਪੰਜਾਬੀ ਦੀ 
ਦੇ ਸਵਰਾਂ ਵਿਚੋਂ _/ਰਿ/ ਅਤੇ #ਲਰੀ/ ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕੇ ਹਨ। ਅਸ਼ਟਾਧਿਆਈ ਵਿਚ 
/ਯ/,/ਰ/,/ਲ/ ਤੇ /ਵ/ ਨੂੰ ਅਰਧ ਸਵਰ ਦੱਸਿਆ ਹੈ ਪਰੰਤੂ ਪੰਜਾਬੀ ਵਿਚ #/ਯ/ ਅਤੇ /ਵ/ ਹੀ ਦੋ ਅਰਧ 
ਸਵਰ ਮਿਲਦੇ ਹਨ । ਸੰਸਕ੍ਰਿਤ ਵਿਚਲੇ ਨਾਦੀ ਮਹਾਂਪ੍ਰਾਣ ਵਿਅੰਜਨ /ਘ/,/ਝ/,/ਧ/ ਤੇ /ਭ/ ਦੀ ਪੰਜਾਬੀ ਵਿਚ 
ਮਹਾਂਪ੍ਰਾਣਤਾ ਤਾਂ ਕਾਇਮ ਹੈ ਪਰ ਇਹਨਾਂ ਵਿਚ ਆਂਸ਼ਿਕ ਪੱਧਰ ਤੇ ਰੂਪਾਂਤਰਣ ਜ਼ਰੂਰ ਹੋਇਆ ਹੈ। 
ਸੰਸਕ੍ਰਿਤ ਵਾਲਾ ਸੰਯੁਕਤ ਵਿਅੰਜਨ /ਕਸ਼/ ਪੰਜਾਬੀ ਵਿਚ ਆਕੇ /ਖ/ ਵਿਚ ਤਬਦੀਲ ਹੋ ਗਿਆ ਹੈ । ਸੰਸਕ੍ਰਿਤ 
ਦੇ #ਸ਼/ ( 'ਸ਼ਟਕੋਣ” ਸ਼ਬਦ ਵਾਲਾ ਪਹਿਲਾ ਵਰਨ) ਤੋ' ਪੰਜਾਬੀ ਵਿਚ /ਖ/ ਬਣਿਆ ਹੈ। ਇਸ ਤਰ੍ਹਾਂ ਭਾਵੇ 


155 


ਆਧੁਨਿਕ ਭਾਸ਼ਾ ਵਿਗਿਆਨ ਵਿਚ ਧੁਨੀ ਵਿਗਿਆਨ ਦੀ ਸ਼ਾਖਾ ਕਾਫੀ ਵਿਕਸਿਤ ਹੋ ਚੁਕੀ ਹੈ। ਪਰ 
ਪਾਣਿਨੀ ਦੁਆਰਾ ਕੀਤੇ ਗਏ ਵਰਨ ਨਿਰੂਪਣ ਦਾ ਇਤਿਹਾਸਕ ਮਹੱਤਵ ਜ਼ਰੂਰ ਹੈ। ਜਿਥੋਂ ਤੱਕ ਸੰਧੀ 
ਵਿਧਾਨ ਦਾ ਸੰਬੰਧ ਹੈ, ਉਹ ਪੰਜਾਬੀ ਵਿਚ ਵੀ ਪਾਣਿਨੀ ਦੇ ਨਿਯਮਾਂ ਅਨੁਸਾਰ ਹੀ ਸੰਭਵ ਹੈ। ਸੂਤਰ ਨੰ. 
(6-1-157) ਮੁਤਾਬਿਕ ਜਦੋਂ /ਅ/, /ਆ/ ਤੋਂ /ਈ/ ਜਾਂ /ਇ/ ਹੋਵੇ ਤਾਂ /ਏ/ ਵਿਚ, /ਉ/ ਜਾਂ /ਉ£/ ਹੋਵੇ ਤਾਂ 
/ਓ/ ਵਿਚ ਬਦਲ ਜਾਂਦਾ ਹੈ।ਇਸ ਨੂੰ 'ਵ੍ਰਿਧ” ਜਾਂ ਵੱਡੀ ਸੰਧੀ ਕਿਹਾ ਗਿਆ ਹੈ। 
ਜਿਵੇਂ? ਸਰਵ-ਉਤਮ=ਸਰਵੇਂਤਮ, ਗਣ-ਈਸ਼=ਗਣੇਸ਼, ਉਪ“ਇੰਦਰ=ਓਪੇਂਦਰ ਅਤੇ ਮਹਾਂ-“ਇੰਦਰ=ਮਹੇਂਦਰ 
ਆਦਿ। ਇਸ ਸੰਧੀ ਨੂੰ ਅਜੋਕੀ ਪੰਜਾਬੀ ਵਿਚ ਦੇਖਿਆ ਜਾ ਸਕਦਾ ਹੈ; ਜਿਵੇਂ- ਪੰਚਾ“ਇਤ=ਪੰਚੈਤ, 
ਮਹਾ“ਏਣ=ਮਹੈਣ ਆਦਿ। ਸੂਤਰ (8-4-40) ਅਨੁਸਾਰ ਜੇਕਰ “ਤਵਰਗ” ਤੋ ਪਹਿਲਾਂ ਜਾਂ ਮਗਰੋਂ /ਸ਼/ ਤੇ 
“ਚਵਰਗ? ਆਵੇ ਤਾਂ _/ਸ੍/ ਤੋਂ /ਸ਼/ ਅਤੇ “ਤਵਰਗ” ਤੋਂ _“ਚਵਰਗ” ਤਬਦੀਲ ਹੋ ਜਾਂਦਾ ਹੈ- 
ਉਤ-ਚਾਰਨ=ਉਚਾਰਨ,ਸਦ੍ਜਣ=ਸੱਜਣ ਆਦਿ। ਸੂਤਰ ਨੰ. (8-4-43) ਵਿਚ ਇਹ ਨਿਯਮ ਵੀ 
ਬਣਾਇਆ ਹੈ ਕਿ ਸ਼ਬਦਾਂ ਵਿਚ #ਸ਼/ ਤੋਂ ਮਗਰੋਂ ਕੋਈ ਵਿਅੰਜਨ ਤਬਦੀਲੀ ਨਹੀਂ ਹੁੰਦੀ; ਜਿਵੇਂ- 
ਪ੍ਰਸ਼ਮਨ=ਪ੍ਰਸ਼ਨ, ਬਿਸ਼“ਨ=ਬਿਸ਼ਨ ਅਤੇ ਕ੍ਰਿਸ਼=ਨ=ਕ੍ਰਿਸ਼ਨ ਆਦਿ। ਇਸ ਪ੍ਰਕਾਰ ਸੰਧੀ ਵਿਧਾਨਕ ਸੂਤਰਾਂ 
ਦੀ ਲੋਅ ਵਿਚ ਪੰਜਾਬੀ ਦੇ ਸੰਧੀ ਨਿਯਮਾਂ ਦੀ ਅਨੁਕੂਲਤਾ ਪਰਖੀ ਹੈ। 

ਪੰਜਾਬੀ ਦੇ ਮੁਢਲੇ ਵਿਆਕਰਨਾਂ ਵਿਚ ਪਰੰਪਰਾਈ ਵਿਆਕਰਨ ਅਤੇ ਭਾਰਤੀ ਸਨਾਤਨੀ ਸੰਸਕ੍ਰਿਤ 
ਵਿਆਕਰਨ ਅਨੁਸਾਰ ਕੀਤੀ ਸ਼ਬਦ ਵੰਡ ਨੂੰ ਮਿਸਰਤ ਰੂਪ ਵਿਚ ਹੀ ਅਪਣਾਇਆ ਹੈ। ਇਥੋਂ ਇੱਕ ਗੱਲ 
ਸਪੱਸ਼ਟ ਹੋ ਜਾਂਦੀ ਹੈ ਕਿ ਇਹਨਾਂ ਲੇਖਕਾਂ ਨੇ ਸ਼ਬਦ ਨਿਰਮਾਣ ਦੇ ਅਧਿਐਨ ਨੂੰ ਗੰਭੀਰਤਾ ਨਾਲ ਵਾਚਿਆ 
ਹੈ।ਪਾਣਿਨੀ ਵਿਆਕਰਨ ਦੇ ਮਾਡਲ ਅਨੁਸਾਰ ਪੰਜਾਬੀ ਸ਼ਬਦ ਰਾਸ਼ੀ ਨੂੰ “ਵਿਕਾਰੀ ਤੇ “ਅਵਿਕਾਰੀ” ਸ਼ਬਦਾਂ 
ਵਿਚ ਰੱਖਕੇ ਵਿਚਾਰਿਆ ਜਾ ਸਕਦਾ ਹੈ। 


ਪੰਜਾਬੀ ਦੇ ਮੂਲ “ਵਿਕਾਰੀ” ਸ਼ਬਦ ਪ੍ਰਾਤਿਪਦਿਕ ਤੇ ਧਾਤੂ ਹਨ। 'ਪ੍ਰਾਤਿਪਦਿਕਾਂ” ਨਾਲ ਜਦੋਂ 
ਪੜਨਾਂਵ ਅਤੇ ਵਿਸ਼ੇਸ਼ਣ ਬਣਦੇ ਹਨ। ਪ੍ਰਾਤਿਪਦਿਕਾਂ ਤੋਂ ਬਣੇ ਸ਼ਬਦ ਲਿੰਗ ਅਤੇ ਵਚਨ ਦਾ ਬੋਧ ਕਰਾਉਂਦੇ 
ਆਉਂਦੇ ਹਨ ਅਤੇ ਧਾਤੂ _ਨਾਲ ਲੱਗਣ ਵਾਲੇ “ਤਿੰੜ੍” ਪਿਛੇਤਰਾਂ(ਕਿਰਦੰਤ, ਕ੍ਰਿਤਯ, ਉਣਾਦਿ, ਣਾਮੁਲ ਤੇ 
ਤੁਮੁਨ) ਦੇ ਦੁਆਰਾ ਸਿੱਧ ਹੋਏ ਸ਼ਬਦਾਂ ਨੂੰ “ਤਿਭੰਤ੍` ਰੂਪ ਵਿਚ ਵਿਚਰਦੇ ਹਨ। “ਅਸ਼ਟਾਧਿਆਈ” ਵਿਚ 
ਅਵਿਕਾਰੀ (ਅੱਵਿਆਂ) ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ, ਨਿਪਾਤ ਤੇ ਉਪਸਰਗ ਨੂੰ ਰੱਖਿਆ ਗਿਆ 
ਹੈ।ਪਰ ਅਜੋਕੀ ਪੰਜਾਬੀ ਵਿਚ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ ਤੇ ਨਿਪਾਤ ਨਾਲ 
ਸੰਬੰਧਕ ਤੇ ਯੋਜਕ ਵੀ ਸਾਮਿਲ ਹੋ ਗਏ ਹਨ ।ਪੰਜਾਬੀ ਵਿਚ ਇਹ ਸ਼ਬਦ ਵਿਕਾਰੀ ਤੇ ਅਵਿਕਾਰੀ ਵੀ ਹਨ। 


156 


ਪੰਜਾਬੀ ਭਾਸ਼ਾ ਉਪਰ ਪਾਣਿਨੀਦੁਆਰਾ ਵਿਧਾਨ ਕੀਤੇ “ਲਕਾਰ” ਰੂਪਾਂ ਦਾ ਪ੍ਰਭਾਵ ਵੀ 
ਹੀ ਹਨ। ਸੰਸਕ੍ਰਿਤ ਦੇ “ਅਸਤਿ” ਆਦਿ ਰੂਪਾਂ ਦੇ ਵਿਕਸਤ ਰੂਪ ਪੰਜਾਬੀ ਵਿਚ “ਹੈ” ਹੈ। ਸੰਸਕ੍ਰਿਤ ਧਾਤੂਆਂ 
ਦੇ ਭੂਤਕਾਲੀ ਰੂਪਾਂ ਦਾ ਪੰਜਾਬੀ ਉਪਰ ਨਾਂ-ਮਾਤਰ ਹੀ ਪ੍ਰਭਾਵ ਦਿਖਾਈ ਦਿੰਦਾ ਹੈ ਸੰਸਕ੍ਰਿਤ ਦੀ “ਅਸ” 
(ਹੋਣਾ) ਧਾਤੂ ਦਾ “ਰਿਗਵੇਦ” ਵਿਚ ਭੁਤਕਾਲੀ, ਪ੍ਰਥਮ ਪੁਰਸ਼, ਇੱਕ ਵਚਨ ਵਿਚ “ਆਸ” ਰੂਪ ਮਿਲਦਾ ਹੈ 
ਅਤੇ ਲਿਟ ਲਕਾਰ ਦਾ ਵੀ ਭੂਤਕਾਲੀ ਰੂਪ “ਆਸ” ਹੀ ਹੈ। ਇਹੋ ਰੂਪ ਪੰਜਾਬੀ ਵਿਚ ਪਰਵਰਤਿਤ ਹੋ ਕੇ 
“ਸਾ” ਬਣ ਗਿਆ ਹੈ। ਬਿਹਾਰੀ ਲਾਲ ਪੁਰੀ ਨੇ ਇਸ ਨੂੰ “ਅਪੂਰਨ ਭੂਤ” ਕਿਹਾ ਹੈ। ਸੰਸਕ੍ਰਿਤ ਵਿਚ 
“ਅਸਿ” ਧਾਤੂ ਦਾ ਭੁਤਕਾਲੀ (ਲੰਕ ਲਕਾਰ) ਪ੍ਰਥਮ ਪੁਰਸ਼ ਇੱਕ ਵਚਨੀ ਰੂਪ “ਆਸੀਤ” ਹੈ। ਪੰਜਾਬੀ ਵਿਚ 
ਇਸ ਦਾ ਰੂਪ ਹੀ “ਸੀ” ਬਣਿਆ ਹੈ।“ਅਸਿ” ਧਾਤੂ ਦੇ ਭੂਤਕਾਲ (ਲੰਕ ਲਕਾਰ) ਸੰਬੰਧੀ ਮੱਧ ਪੁਰਸ਼ ਇੱਕ 
ਵਚਨੀ ਸੰਸਕ੍ਰਿਤ ਰੂਪ “ਆਸੀ” ਬਣਿਆ ਹੈ; ਜਿਹੜਾ ਕਿ ਪੰਜਾਬੀ ਵਿਚ “ਤੂੰ ਸੀ” ਬਣ ਗਿਆ ਹੈ। ਸੰਸਕ੍ਰਿਤ 
ਵਿਚ “ਅਸਿ” ਧਾਤੂ ਦਾ ਭੂਤਕਾਲੀ ਪਹਿਲਾ ਪੁਰਸ਼ ਬਹੁਵਚਨੀ ਰੂਪ “ਆਸਨ” ਹੈ; ਜਿਸ ਦਾ ਅਰਥ ਹੈ- 
“ਸਨ?।ਪੰਜਾਬੀ ਵਿਚਲੇ “ਸਨ” ਦੀ ਉਤਪਤੀ ਵੀ ਇਥੋਂ ਹੀ ਹੋਈ ਹੈ। ਸੰਸਕ੍ਰਿਤ ਵਿਚਲੀ ਉਪਰੋਕਤ “ਅਸਿ? 
ਧਾਤੂ ਦਾ ਭੂਤਕਾਲੀ ਉੱਤਮ ਪੁਰਸ਼ ਵਿਚ ਇੱਕਵਚਨੀ ਰੂਪ “ਆਸਮ” ਹੈ। ਇਸ ਤੋਂ ਹੀ ਪੰਜਾਬੀ ਵਿਚਲੇ “ਮੈ 
ਸਾਂ” ਦੀ ਉਤਪਤੀ ਹੋਈ ਹੈ। ਇਸ ਤਰ੍ਹਾਂ ਹੀ ਸੰਸਕ੍ਰਿਤ ਰੂਪ “ਆਸੀ” ਤੋਂ ਪੰਜਾਬੀ ਵਿਚ ਦੂਜਾ ਪੁਰਸ਼ “ਸੈਂ” 
ਬਣਿਆ ਹੈ। ਸਪੱਸ਼ਟ ਹੈ ਕਿ ਪੰਜਾਬੀ ਦੀਆਂ ਸਹਾਇਕ ਕਿਰਿਆਵਾਂ ( ਸੀ, ਸਨ, ਸਾਂ ਅਤੇ ਸੈਂ) ਆਦਿ 
ਸੰਸਕ੍ਰਿਤ ਦੇ “ਲੰਭ ਲਕਾਰ” ਤੋਂ ਨਿਕਲ ਕੇ ਪੰਜਾਬੀ ਵਿਚ ਆਈਆਂ ਹਨ। ਪੰਜਾਬੀ ਵਿਚ “ਗਾ, “ਗੇ? ਅਤ 
“ਗੀ” ਭਵਿੱਖਕਾਲ ਬੋਧਕ ਲੁਟ ਤੇ ਲ੍ਰਿਟ ਲਕਾਰ ਰੂਪਾਂ ਤੋਂ ਬਣੇ ਹਨ। ਸੂਤਰ ਨੰ. (3-2-112, 3-3-13, 
3-3-15, 3-3-132 ਅਤੇ 3-3-133) ਅਨੁਸਾਰ ਇਨ੍ਹਾਂ ਦੋਵਾਂ ਲਕਾਰਾਂ ਤੋਂ ਭਵਿੱਖ ਦਾ ਬੋਧ ਹੁੰਦਾ ਹੈ। 
ਪਰ ਇਨ੍ਹਾਂ ਦੋਵਾਂ ਵਿਚਕਾਰ ਬੁਨਿਆਦੀ ਅੰਤਰ ਇਹ ਹੈ ਕਿ “ਲੁਟ ਲਕਾਰ” ਦੂਰ ਵਰਤੀ ਭਵਿੱਖ ਦਾ ਤੇ 
“ਲ੍ਰਿਟ ਲਕਾਰ” ਨਜ਼ਦੀਕ ਵਰਤੀ ਭਵਿੱਖਕਾਲ ਦਾ ਬੋਧ ਕਰਾਉਂਦਾ ਹੈ। ਪੰਜਾਬੀ ਵਿਚ ਇਹ ਦੋਵੇਂ ਕਿਸਮਾਂ 
ਮਿਲਦੀਆ ਹਨ। 
ਪਾਇਆ ਜਾਂਦਾ। ਇਸਦੀ ਵਰਤੋ' ਕੇਵਲ ਵੈਦਿਕ ਵਿਚ ਹੁੰਦੀ ਸੀ। ਇਸ ਨੂੰ ਭਵਿੱਖਕਾਲੀ ਅਰਥਾਂ ਵਿਚ 
ਵਰਤਿਆ ਜਾਂਦਾ ਹੈ।ਲਹਿੰਦੀ ਵਿਚ ਇਸ ਦਾ ਰੂਪ ਅੱਜ ਵੀ ਪੂਰਾ ਕਾਇਮ ਮਿਲਦਾ ਹੈ।ਲਹਿੰਦੀ ਦੇ ਸ਼ਬਦਾਂ 
“ਗੱਛਸੀ”, “ਖਾਸੀ”, “ਕਰਸੀ”, “ਜਾਸੀ” ਅਤੇ “ਹੋਸੀ” ਆਦਿ ਮੂਲ ਵੈਦਿਕ “ਲੇਟ ਲਕਾਰ”(ਮੱਧ ਪੁਰਸ਼ ) 
ਦੇ ਸਮਾਨ ਰੂਪ ਤੋਂ ਭਵਿੱਖਕਾਲੀ ਅਰਥਾਂ ਦੇ ਸੂਚਕ ਹਨ 
ਪਾਣਿਨੀ ਦੇ ਯੁੱਗ ਤੋਂ ਪਹਿਲਾਂ ਵਾਕ ਆਪਣੀ ਹੋਂਦ ਸਥਾਪਿਤ ਕਰ ਚੁੱਕਿਆ ਸੀ। “ਅਸ਼ਟਾਧਿਆਈ” ਵਿਚ 


357 


“ਪਦ? ਦੀ ਸਾਰਥਿਕਤਾ ਵਾਕ ਦੇ ਬਰਾਬਰ ਹੈ,ਇਸ ਕਰਕੇ ਉਸਨੇ ਪਦ ਦੀ ਬਣਤਰ ਅਤੇ ਵਾਕ ਦੀ ਕਾਰਜੀ 
ਸਤ੍ਹਾ ਦਾ ਵਿਸ਼ਲੇਸ਼ਣ ਪੇਸ਼ ਕੀਤਾ ਹੈ।ਉਸ ਦੁਆਰਾ ਪ੍ਰਸਤੁਤ “ਕਾਰਕ” ਅਤੇ “ਵਾਚ” ਦੇ ਸੰਕਲਪ ਦਾ ਸੰਬੰਧ 
ਸਿੱਧਾ ਵਾਕ ਨਾਲ ਹੈ।ਉਸ ਨੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ “ਉਚਰਿਤ ਭਾਸ਼ਾ” ਨੂੰ ਆਪਣੇ ਅਧਿਐਨ 
ਦਾ ਹਿੱਸਾ ਬਣਾਇਆ ਹੈ। “ਅਸ਼ਟਾਧਿਆਈ” ਵਿਚ ਕਾਰਜੀ ਵਾਕਾਂ ਦੀਆ ਕਿਸਮਾਂ ਤੇ ਵਰਤੋ ਦੇ ਸੂਤਰ 
ਦਿੱਤੇ ਹਨ ਜਿਵੇਂ; ਆਗਿਆਵਾਚੀ ਵਾਕ (3-3-161,162), ਪ੍ੇਰਣਾਵਾਚੀ ਵਾਕ (3-3-163,165), 
ਉਦੇਸ਼ ਪਰਗਟ ਕਰਨ ਸੰਬੰਧੀ (3-3-153), ਅਸੀਸ ਦੇਣ ਸੰਬੰਧੀ ਵਾਕ (3-4-116), ਬੇਨਤੀ ਵਾਚਕ ਵਾਕ 
(8-1-61), ਪ੍ਰਸ਼ਨਵਾਚੀ ਵਾਕ (8-2-100,105), ਹਾਂ ਵਾਚੀ ਵਾਕ (8-1-31), ਉੱਤਰ ਵਾਚੀ ਵਾਕ 
(8-2-93,3-2-120) ਅਤੇ ਵਿਸਮੈਬੋਧਕ ਵਾਕ (3-3150) ਆਦਿ। ਇਸ ਪ੍ਰਕਾਰ ਸਪੱਸ਼ਟ ਹੋ ਜਾਂਦਾ ਹੈ 
ਕਿ ਪਾਣਿਨੀ ਨੇ ਵਾਕ ਨੂੰ ਵਾਕਾਰਥਿਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਿਤ ਕੀਤਾ ਹੈ। ਇਸ ਤਰ੍ਹਾਂ ਵਾਕ ਸੰਬੰਧੀ ਵਿਚਾਰ 
ਵਿਆਕਰਨਾਂ ਵਿਚ ਵੀ ਇਹੋ ਪ੍ਰਵਿਰਤੀ ਪ੍ਰਧਾਨ ਹੈ। ਵਾਕਾਰਥਕ ਅਧਿਐਨ ਕਾਰਕ ਤੇ ਵਾਚ ਦੇ ਸੰਕਲਪਾਂ 
ਤਹਿਤ ਕੀਤਾ ਗਿਆ ਹੈ। 

ਪੰਜਾਬੀ ਭਾਸ਼ਾ ਬਾਰੇ ਲਿਖੇ ਗਏ ਹੁਣ ਤੱਕ ਦੇ ਵਿਆਕਰਨਾਂ ਵਿਚ ਬਿਹਾਰੀ ਲਾਲ ਪੁਰੀ (1867) ਤੋਂ 
ਲੈ ਕੇ ਰਾਮ ਸਿੰਘ (1930), ਕਰਮ ਸਿੰਘ ਗੰਗਾਵਾਲਾ (1930), ਦੁਨੀ ਚੰਦਰ (1964) ਤੇ ਹਰਕੀਰਤ ਸਿੰਘ 
(1988) ਤੱਕ ਲੱਗਪਗ ਸਾਰੇ ਵਿਆਕਰਨ ਲੇਖਕਾਂ ਨੇ ਕਾਰਕ ਸੰਕਲਪ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ 
ਹਨ ਅਤੇ ਪੰਜਾਬੀ ਕਾਰਕ ਪ੍ਰਬੰਧ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਪਰ ਇਨ੍ਹਾਂ ਸਾਰੇ ਹੀ ਲੇਖਕਾਂ ਦੀ ਕਾਰਕ 
ਦੇ ਸੰਕਲਪ ਦੀ ਸਮਝ ਪੱਛਮ ਦੀ ਪਰੰਪਰਾਈ ਵਿਆਕਰਨ ਅਤੇ ਸੰਸਕ੍ਰਿਤ ਵਿਆਕਰਨ ਦੀ ਮਿਸ਼ਰਤ 
ਸਿਧਾਂਤਕ ਸੂਝ ਦਾ ਪ੍ਰਮਾਣ ਹੀ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਚੰਚਲ ਸਿੰਘ ਕੰਬੋਜ, ਬੂਟਾ ਸਿੰਘ 
ਬਰਾੜ ਅਤੇ ਹਰਵਿੰਦਰਪਾਲ ਕੌਰ ਨੇ ਕਾਰਕ ਦੇ ਸੰਕਲਪ ਨੂੰ ਭਾਰਤੀ ਕਾਰਕ ਸਿਧਾਂਤ ਅਨੁਸਾਰ ਪਰਿਭਾਸ਼ਿਤ 
ਕਰਕੇ, ਪੰਜਾਬੀ ਕਾਰਕ ਪ੍ਰਣਾਲੀ ਦਾ ਵਿਸ਼ਲੇਸ਼ਣ ਕੀਤਾ ਹੈ। “ਅਸ਼ਟਾਧਿਆਈ” ਦੀ ਸਿਧਾਂਤਕ ਸੇਧ ਵਿਚ 
ਅਸੀ ਪੰਜਾਬੀ ਭਾਸ਼ਾ ਦੀ ਵਾਕ ਰਚਨਾ ਵਿਚ ਵਿਚਰਦੇ ਛੇ ਕਾਰਕੀ ਸੰਬੰਧਾਂ ਕਰਤਾ, ਕਰਮ, ਕਰਣ, 
ਅਪਾਦਾਨ, ਅਧਿਕਰਣ ਅਤੇ ਸੰਪਰਦਾਨ ਨੂੰ ਹੀ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਹੈ। ਵਾਸਤਵ 
ਵਿਚ ਪਾਣਿਨੀ ਦਾ ਕਾਰਕ ਸੰਕਲਪ ਕਿਰਿਆ ਕੇਂਦਰਿਤ ਹੈ।ਨਾਂਵ ਬਨਾਮ ਨਾਂਵ ਸੰਬੰਧ ਨੂੰ “ਅਸ਼ਟਾਧਿਆਈ” 
ਵਿਚ 'ਸ਼ੇਸ਼” ਸੰਬੰਧ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸੇ ਸੰਬੰਧ ਨੂੰ ਛੇਵੀਂ ਵਿਭਕਤੀ ਪੇਸ਼ ਕਰਦੀ 
ਹੈ। ਸੂਤਰ (2-3-47) ਮੁਤਾਬਿਕ ਪਹਿਲੀ ਵਿਭਕਤੀ ਪ੍ਰਾਤਿਪਦਿਕ ਅਰਥ, ਵਚਨ, ਲਿੰਗ ਤੋਂ ਬਿਨਾ ਨਾਂਵ 
ਦੇ ਸੰਬੋਧਨੀ ਭਾਵ ਦਾ ਪ੍ਰਗਟਾਅ ਕਰਨ ਵਾਸਤੇ ਵਰਤੀ ਜਾਂਦੀ ਹੈ। ਇਸ ਪ੍ਰਕਾਰ ਇਹ ਕਿਸੇ ਸੰਬੋਧਨੀ 
ਕਾਰਕ ਦਾ ਲਖ਼ਾਇਕ ਸੁਤਰ ਨਹੀਂ ਹੈ।ਇਉ ਪਾਣਿਨੀ ਨੇ ਸਿਰਫ਼ ਛੇ ਕਿਸਮ ਦੇ ਕਾਰਕੀ ਸੰਬੰਧਾਂ ਦਾ ਹੀ 
ਉਲੇਖ਼ ਹੈ।ਕਾਰਕੀ ਸੰਬੰਧਾਂ ਦੇ ਪਰਗਟਾਵੇ ਵਾਸਤੇ ਪੰਜਾਬੀ ਵਿਚ ਤਿੰਨ ਸਾਧਨਾਂ ਦੀ ਵਰਤੋਂ` ਹੁੰਦੀ ਹੈ- 
ਸੰਬੰਧਕ, ਵਿਭਕਤੀ ਤੇ ਸ਼ਬਦ-ਕਰਮ। ਇਸ ਤੋਂ ਇਹ ਤੱਥ ਦੀ ਪ੍ਰੋੜਤਾ ਹੋ ਜਾਂਦੀ ਹੈ ਕਿ ਪੰਜਾਬੀ ਭਾਸ਼ਾ 


ਆਪਣੇ ਸੰਯੋਗਾਤਮਕ ਸਰੂਪ ਵਾਲੇ ਵਿਰਾਸਤੀ ਲੱਛਣਾਂ ਤੋਂ ਮੁਕਤ ਨਹੀਂ ਹੈ। 


2 ( 


158 


ਇਥੇ ਅਸੀਂ ਪੰਜਾਬੀ ਭਾਸ਼ਾ ਦੇ ਇਸ ਲੱਛਣ ਭਾਵ ਵਿਭਕਤੀ ਵਿਧਾਨ ਨੂੰ ਵੀ ਵਿਚਾਰਿਆ ਹੈ। ਮੂਲ 
ਲੁਪਤ ਹੋ ਗਈ ਤੇ ਇਸਦੀ ਥਾਂ ਤੇ ਛੇਵੀਂ ਵਰਤੀ ਜਾਣ ਲੱਗੀ । ਅਪਕ੍ਰੰਸ਼ ਤੱਕ ਪਹੁੰਚਦਿਆਂ ਦੂਸਰੀਆਂ 
ਵਿਭਕਤੀਆਂ ਵੀ ਆਪਸ ਵਿਚ ਘੁਲ ਮਿਲ ਗਈਆਂ। ਦੁਨੀ ਚੰਦਰ (ਉਹੀ:62) ਅਨੁਸਾਰ ਅਜੋਕੀ ਪੰਜਾਬੀ 
ਵਿਚ ਇਨ੍ਹਾਂ ਵਿਭਕਤੀਆਂ ਦੀ ਥਾਂ ਸੰਬੰਧਕੀ ਰੂਪਾਂ ਨੇ ਲੈ ਲਈ, ਸੰਬੰਧਕ ਇਕੱਲਾ ਹੀ ਕਈ ਵਿਭਕਤੀਆਂ ਦਾ 
ਕਾਰਜ ਕਰਨ ਲੱਗਾ। ਮੂਲ ਰੂਪ ਵਿਚ ਜੇਕਰ ਕਾਰਜ ਦੇ ਪੱਧਰ ਤੋਂ ਵੇਖਿਆ ਜਾਵੇ ਤਾਂ ਸੰਬੰਧਕੀ ਰੂਪ ਉਤੇ 
ਵਿਭਕਤੀਆਂ ਦੇ ਕਾਰਜ ਵਿਚ ਵਖਰਤਾ ਮਿਲਦੀ ਹੈ। ਇਸ ਕਰਕੇ ਕਾਰਜ ਦੇ ਨਜ਼ਰੀਏ ਤੋਂ ਇਨ੍ਹਾਂ ਨੂੰ ਸਮਾਨ 
ਨਹੀ ਮੰਨਿਆ ਜਾ ਸਕਦਾ। ਪੰਜਾਬੀ ਵਿਚਲੀਆਂ ਸਾਰੀਆ ਵਿਭਕਤੀਆਂ; ਸੰਸਕ੍ਰਿਤ ਵਿਭਕਤੀਆਂ ਦਾ ਹੀ 
ਵਿਕਸਿਤ ਰੂਪ ਹਨ। ਵਿਆਕਰਨਕਾਰਾਂ ਨੇ ਇਹ ਮੰਨਿਆ ਹੈ ਕਿ ਆਧੁਨਿਕ ਪੰਜਾਬੀ ਤੱਕ ਪਹੰਚਦਿਆਂ 
ਇਹ ਵਿਭਕਤੀਆਂ ਰੂਪਾਂਤ੍ਰਿਤ ਹੋ ਕੇ ਸੰਬੰਧਕਾਂ ਵਿਚ ਤਬਦੀਲ ਹੋ ਗਈਆਂ ਹਨ। ਪੰਜਾਬੀ ਵਿਆਕਰਨਾਂ ਵਿਚ 
ਵਿਭਕਤੀ ਅਤੇ ਸੰਬੰਧਕ ਨੂੰ ਸਮਰੂਪ ਮੰਨਿਆ ਗਿਆ ਹੈ। 

ਕਾਰਕ ਦੀ ਤਰ੍ਹਾਂ ਵਾਚ ਵੀ ਇਕ ਅਜਿਹਾ ਵਿਆਕਰਨਿਕ ਸੰਕਲਪ ਹੈ ਜਿਸ ਦਾ ਪ੍ਰਗਟਾਵਾ ਸਮੁੱਚੇ 
ਵਾਕ ਵਿਚੋਂ ਹੁੰਦਾ ਹੈ। ਪੰਜਾਬੀ ਦੀਆਂ ਪ੍ਰਮੁੱਖ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ ਕਿਸੇ ਨਾ ਕਿਸੇ 
ਰੂਪ ਵਿਚ ਵਿਆਖਿਆ ਹੋਈ ਮਿਲਦੀ ਹੈ। ਮੁੱਖ ਤੌਰ ਤੇ ਇਹਨਾਂ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ 
ਦੋ ਕਿਸਮ ਦੇ ਵਿਚਾਰ ਮਿਲਦੇ ਹਨ। ਦੁਨੀ ਚੰਦਰ (1964) ਅਤੇ ਹਰਕੀਰਤ ਸਿੰਘ (1988) ਆਦਿ ਨੇ ਵਾਚ 
ਦੇ ਸੰਲਕਪ ਨੂੰ ਪਾਣਿਨੀ ਵਿਆਕਰਨ ਪਰੰਪਰਾ ਦੀ ਸਿਧਾਂਤਕ ਸੇਧ ਵਿਚ ਕਿਰਿਆ ਤੇ ਕਰਮ ਦੇ ਮੇਲ ਨੂੰ 
ਹੀ ਕਰਮਵਾਚ ਦਾ ਮੁੱਖ ਆਧਾਰ ਮੰਨਿਆ ਹੈ। ਹਿੰਦੀ ਵਿਆਕਰਨ ਲੇਖਕ ਕਾਮਤਾ ਪ੍ਰਸ਼ਾਦ ਗੁਰੂ ਅਨੁਸਾਰ 
ਸੰਸਕ੍ਰਿਤ ਵਿਆਕਰਨ ਵਿਚ ਵਾਚ ਦੀ ਵਿਆਖਿਆ ਕੇਵਲ ਕਿਰਿਆ ਦੇ ਰੂਪ ਅਧਾਰਿਤ ਹੈ ਤੇ ਸੰਸਕ੍ਰਿਤ 
ਭਾਸ਼ਾ ਵਾਸਤੇ ਤਾਂ ਇਹ ਦਰੁਸਤ ਹੈ ਪਰ ਹਿੰਦੀ ਭਾਸ਼ਾ ਦੇ ਵਾਚ ਵਿਧਾਨ ਦੀ ਵਿਆਖਿਆ ਕੇਵਲ ਰੂਪ ਦੇ 
ਅਯੰਗਾਰ ਅਨੁਸਾਰ ਇਹ ਕਥਨ ਵੀ ਬਿਲਕੁਲ ਠੀਕ ਨਹੀਂ ਹੈ ਕਿ ਸੰਸਕ੍ਰਿਤ ਦੇ ਵਾਚ ਵਿਧਾਨ ਦਾ ਨਿਰਣਾ 
ਕੇਵਲ ਰੂਪ ਦੇ ਆਧਾਰ ਉਪਰ ਹੋ ਸਕਦਾ ਹੈ, ਕਿਉਂਕਿ ਕਰਮਣੀ ਤੇ ਭਾਵ ਪ੍ਰਯੋਗ ਦੇ ਪ੍ਰਸੰਗ ਵਿਚ ਸੰਸਕ੍ਰਿਤ 
ਦੀਆਂ ਸਾਰੀਆਂ ਕਿਰਿਆਵਾਂ “ਆਤਮਨੇਪਦੀ” ਹਨ। ਸੱਚੀ ਗੱਲ ਤਾਂ ਇਹ ਹੈ ਕਿ ਪਾਣਿਨੀ ਨੇ ਸਿੱਧੇ ਤੌਰ ਤੇ 
ਵਾਚ ਦੇ ਸੰਕਲਪ ਦਾ ਜ਼ਿਕਰ ਹੀ ਨਹੀਂ ਕੀਤਾ। ਵਾਸਤਵ ਵਿਚ ਜੇ ਵਾਕ ਕਰਤਰੀਵਾਚੀ ਹੈ ਤਾਂ ਉਸ 
ਅਨੁਸਾਰ ਕਿਰਿਆ ਦਾ ਇੱਕ ਵਿਸ਼ੇਸ਼ ਰੂਪ ਆਉਂਦਾ ਹੈ ਅਤੇ ਜੇ ਵਾਕ ਕਰਮਵਾਚੀ ਹੈ ਤਾਂ ਉਸ ਅਨੁਸਾਰ 
ਕਿਰਿਆ ਦਾ ਰੂਪਾਂਤਰ ਹੋ ਜਾਂਦਾ ਹੈ। ਇਸ ਤਰ੍ਹਾਂ ਵਾਚ ਦੀ ਵਿਆਖਿਆ ਰੂਪ ਦੇ ਆਧਾਰ ਉਤੇ ਕਰਨ ਦੀ 
ਬਜਾਏ ਵਾਕ ਦੇ ਅਰਥ ਦੇ ਆਧਾਰ ਉਤੇ ਕਿਰਿਆ ਦੀ ਵਿਆਖਿਆ ਕਰਨੀ ਬਣਦੀ ਹੈ। ਇਹੋ ਪਾਣਿਨੀ 
ਵਿਆਕਰਨ ਦੀ ਅੰਤਰ-ਦ੍ਰਿਸ਼ਟੀ ਹੈ। ਕਪਿਲ ਕਪੂਰ ਅਨੁਸਾਰ ਪਾਣਿਨੀ ਵਿਆਕਰਨ ਇੱਕ ਵਿਆਪਕ 
ਵਿਖਿਆਤਮਕ ਸਿਧਾਂਤ ਹੈ, ਜਿਸ ਅਨੁਸਾਰ ਭਾਸਾਈ ਤੱਥਾਂ ਦੀ ਵਿਆਖਿਆ ਅਰਥ ਜਾਂ ਰੂਪ ਦੇ ਪੱਧਰ 
ਉੱਪਰ ਕੀਤੀ ਜਾ ਸਕਦੀ ਹੈ। ਦੁਨੀ ਚੰਦਰ ਅਤੇ ਹਰਕੀਰਤ ਸਿੰਘ ਦੇ ਭਰਮ-ਭੁਲੇਖੇ ਦਾ ਵੱਡਾ ਕਾਰਨ “ਨੇ” 


159 


- 


ਸੰਬੰਧਕ ਦੀ ਭੂਮਿਕਾ ਹੈ। “ਨੇ” ਕਰਤਾ ਕਾਰਕ ਦਾ ਚਿੰਨ੍ਹ ਹੈ ਨਾ ਕਿ ਕਰਨ ਕਾਰਕ ਦਾ। ਇਸ ਵਾਸਤੇ “ਨੇ” 
ਯੁਕਤ ਪੰਜਾਬੀ ਵਾਕ ਕਦਾਚਿਤ ਹੀ ਕਰਮਣੀ ਨਹੀ' ਹੋ ਸਕਦੇ ਬਲਕਿ ਸਪੱਸ਼ਟ ਰੂਪ ਵਿਚ ਕਰਤਰੀਵਾਚੀ ਹੀ 
ਰਹਿੰਦੇ ਹਨ। 
ਪਾਣਿਨੀ ਅਨੁਸਾਰ ਲਕਾਰਾਂ ਦੇ ਤਿੰਨ ਅਰਥ ਕਰਤਰੀ,ਕਰਮਣੀ ਅਤੇ ਭਾਵ ਹੁੰਦੇ ਹਨ। ਜਦੋਂ 

ਕਿਰਿਆ ਅਤੇ ਕਰਤਾ ਦਾ ਅਧਿਕਰਨ ਪਰਸਪਰ ਸਮਾਨ ਹੁੰਦਾ ਹੈ ਤਾਂ ਕਰਤਰੀ ਵਾਚੀ ਕਿਰਿਆ ਹੁੰਦੀ ਹੈ। 
ਇੱਥੇ ਕਿਰਿਆ ਕਰਤਾ ਦੇ ਸੰਬੰਧ ਵਿਚ ਹੁੰਦੀ ਹੈ ਅਤੇ ਕਰਮ ਨੂੰ ਦਰਸਾਉਂਦੀ ਹੈ। “ਭਾਵਵਾਚੀ” ਕਿਰਿਆ 
ਵਿਚ ਭਾਵ ਮਾਤਰ ਨੂੰ ਬਿਆਨ ਕੀਤਾ ਜਾਂਦਾ ਹੈ।ਪਾਣਿਨੀ ਮੁਤਾਬਿਕ, “ਭਾਵਵਾਚ” ਵਿਚ ਲਕਾਰ ਨੂੰ ਭਾਵ ਦੇ 
ਅਰਥ ਵਿਚ ਵਰਤਿਆ ਜਾਂਦਾ ਹੈ।ਉਸ ਦੀ ਪਹਿਲੇ ਪੁਰਖ਼ ਅਤੇ ਮੱਧ ਪੁਰਖ਼ ਦੁਆਰਾ ਸਮਾਨਾਰਥਿਕਤਾ ਨਹੀਂ 
ਹੋ ਸਕਦੀ। ਇਸ ਲਈ ਭਾਵਵਾਚ ਵਿਚ ਪ੍ਰਥਮ ਅਤੇ ਮੱਧ ਪੁਰਖ਼ ਨਹੀਂ ਆਉਂਦੇ। ਪਹਿਲੇ ਪੁਰਖ਼ ਵਾਸਤੇ 
ਲਕਾਰ ਨਾਲ ਸਮਾਨ ਅਧਿਕਰਣ ਇੱਛਿਤ ਹੈ।ਉਹ ਪਹਿਲੇ ਨੂੰ ਛੱਡਕੇ ਹਮੇਸ਼ਾ ਸਮਾਨ ਰੂਪ ਵਿਚ ਹੋ ਜਾਂਦਾ 
ਹੈ। ਦੂਸਰਾ “ਤਿੰਡ੍” ਵਾਚੀ ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ ਭਾਵ ਵਾਚ ਵਿਚ ਦੋ ਵਚਨ (ਸੰਸਕ੍ਰਿਤ ਦੇ 
ਸੰਖਿਆ ਦੀ ਇੱਛਾ ਨਹੀਂ ਰੱਖਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ “ਭਾਵਵਾਚ” ਵਿਚ ਧਾਤੂ ਰੂਪ ਇੱਕ 
ਲਕਾਰ ਵਿਚ ਬਣਿਆ ਕਰਦਾ ਹੈ,ਤੇ ਉਹ ਵੀ ਪ੍ਰਥਮ ਪੁਰਖ਼ ਇੱਕ ਵਚਨੀ ਰੂਪ ਵਿਚ । 

ਜਦੋਂ ਕਿਰਿਆ ਬੜੀ ਸਰਲਤਾ ਨਾਲ ਹੋ ਰਹੀ ਹੋਵੇ,ਇਸ ਭਾਵ ਨੂੰ ਪੇਸ਼ ਕਰਨ ਵਾਸਤੇ ਹੋਰ ਕਾਰਕ ਵੀ 
ਹੈ। ਜਿਸ ਸਮੇਂ ਕਰਮ ਨੂੰ ਕਰਤਾ ਬਣਾਇਆ ਜਾਂਦਾ ਹੈ, ਤਾਂ ਸਕਰਮਕ ਧਾਤੂ ਅਕਰਮਕ ਹੋ ਜਾਂਦੀ ਹੈ, ਉਸ 
ਸਮੇ ਧਾਤੂ ਕਰਤਾ ਅਤੇ ਲਕਾਰ ਭਾਵਵਾਚੀ ਹੋਵੇਗਾ। “ਭਾਵ” ਵਿਚ ਸਮੁੱਚੇ ਰੂਪ ਭਾਵਵਾਚੀ ਬਣਦੇ ਹਨ। 
ਪ੍ਰਕਿਰਿਆ ਦੌਰਾਨ ਆਪਣਾ ਨਿਵੇਕਲਾ ਵਿਆਕਰਨਿਕ ਸਰੂਪ ਬਣਾਇਆ ਹੈ।ਪਾਣਿਨੀ ਨੇ ਆਪਣੇ ਸਮੇਂ ਦੀ 
ਭਾਸ਼ਾ ਦੇ ਪ੍ਰਸੰਗ ਵਿਚ ਹੀ ਅਸ਼ਟਾਧਿਆਈ ਦਾ ਸਿਧਾਂਤਕ ਚੌਖ਼ਟਾ ਡੌਲਿਆ ਹੈ।ਪਰ ਅਸ਼ਟਾਧਿਆਈ ਬਹੁ- 
ਉਪਭਾਸ਼ਾਈ ਵਿਆਕਰਨ ਹੈ।ਭਾਸ਼ਾ ਦੇ ਕਈ ਭੇਦਾਂ (ਭੂਗੋਲਿਕ,ਸਮਾਜਿਕ, ਕਾਵਿਕ ਤੇ ਗ੍ਰੰਥ-ਭਾਸ਼ਾ) ਦਾ 
ਵਿਸ਼ਲੇਸ਼ਣ ਇਸ ਵਿਚਲੇ ਸੂਤਰਾਂ ਦਾ ਆਧਾਰ ਹੈ। ਇਸ ਵਾਸਤੇ ਪਾਣਿਨੀ ਵਿਆਕਰਨ ਤੋਂ ਸਿਧਾਂਤਕ 
ਅੰਤਰ-ਦ੍ਰਿਸ਼ਟੀ ਤਾਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਪੰਜਾਬੀ ਭਾਸ਼ਾ ਨੂੰ ਇਸ ਦੇ ਸਿਧਾਂਤਕ ਚੌਖ਼ਟੇ ਵਿਚ 
ਇੰਨ-ਬਿੰਨ ਫਿੱਟ ਨਹੀਂ ਕੀਤਾ ਜਾ ਸਕਦਾ। 


160 


ਖੋਜ-ਪ੍ਰਬੰਧ ਦਾ ਵਿਸ਼ਾ 
ਪਾਣਿਨੀ ਵਿਆਕਰਨ (ਅਸ਼ਟਾਧਿਆਈ): ਪ੍ਰਬੰਧ ਤੇ 


(ਪੰਜਾਬੀ ਭਾਸ਼ਾ ਦੇ ਸੰਦਰਭ ਵਿਚ) 


ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭਾਸ਼ਾ 
ਫੈਕਲਟੀ ਅਧੀਨ ਪੀਐੱਚ.ਡੀ. (ਪੰਜਾਬੀ) ਦੀ 


2020 
ਖੋਜਾਰਥੀ: 
ਲਖਵਿੰਦਰ ਸਿੰਘ 
ਪੰਜਾਬੀ ਵਿਭਾਗ 
ਪੰਜਾਬੀ ਯੂਨੀਵਰਸਿਟੀ,ਪਟਿਆਲਾ। 


ਬਾਰੀਕੀਆਂ ਨੂੰ ਸਮਝ ਕੇ, ਇਸ ਵਿਆਕਰਨ-ਮਾਡਲ ਨੂੰ ਪੰਜਾਬੀ ਦੇ ਸੰਦਰਭ ਵਿਚ ਵਿਚਾਰਿਆ ਗਿਆ ਹੈ। ਇਸ ਤੋਂ 
ਅੰਤਰ-ਦ੍ਰਿਸ਼ਟੀ ਗ੍ੁਹਿਣ ਕਰਕੇ ਪੰਜਾਬੀ ਵਿਆਕਰਨ-ਮਾਡਲ ਦੀ ਨਿਸ਼ਾਨ ਦੇਹੀ ਕਰਨ ਦਾ ਯਤਨ ਕੀਤਾ 
ਹੈ।“ਅਸ਼ਟਾਧਿਆਈ” ਦੀ ਸਿਧਾਂਤਕ ਰੂਪ-ਰੇਖਾ ਬਣਾਉਦਿਆਂ, ਇਹ ਪ੍ਰਮਾਣ ਸੁਲੱਭ ਹੋਏ ਹਨ ਕਿ ਪਾਣਿਨੀ ਵਿਆਕਰਨ 
ਭਾਰਤੀ ਸਨਾਤਨੀ ਵਿਆਕਰਨ ਪਰੰਪਰਾ ਦਾ ਆਦਿ ਬਿੰਦੂ ਨਹੀ' ਬਲਕਿ ਸਿਖਰ ਬਿੰਦੂ ਹੈ। ਵਾਸਤਵ ਵਿਚ ਵੇਦਾਂ ਵਿਚੋਂ ਹੀ 
ਵਿਆਕਰਨ ਬਾਰੇ ਮੰਤਰ (ਰਿਗ.1-164, 6-99-9, 8-5-31, ਯਜੁ. 1-20, 11-07, ਸਾਮ. 5-2,8-5, ਅਤੇ 
ਅਥ.8-4-8) ਪ੍ਰਾਪਤ ਹੁੰਦੇ ਹਨ। “'ਬਾਲਮੀਕਿ ਰਮਾਇਣ” (ਕਿਸਕਿੰਧਾ ਕਾਂਡ, 3-29) ਤੋਂ ਸਪੱਸ਼ਟ ਹੁੰਦਾ ਹੈ ਕਿ ਉਸ 
ਸਮੇਂ ਵਿਚ ਵਿਆਕਰਨ ਦੀ ਕੀ ਮਹੱਤਤਾ ਸੀ। ਵਿਆਕਰਨ ਵਾਸਤੇ “ਵਿਆਕਰਨ? ਸ਼ਬਦ ਦੀ ਵਰਤੋਂ, “ਗੋਪਥ ਬ੍ਰਾਹਮਣ” 
(ਪੂ. 1-24), 'ਮੂੰਡਕਯੋ ਉਪਨਿਸ਼ਦ” (1-1) ਅਤੇ “ਮਹਾਂਭਾਰਤ”( ਉਦੋਗ.-43/61) ਆਦਿ ਗ੍ਰੰਥਾਂ ਵਿਚ ਹੋਈ ਹੈ। 
“ਰਿਕਤੰਤਰ” (1-4) ਦੇ ਅਨੁਸਾਰ ਭਾਰਤੀ ਵਿਆਕਰਨਿਕ ਪਰੰਪਰਾ ਵਿਚ ਸਭ ਤੋਂ ਪਹਿਲਾ ਵਿਆਕਰਨਕਾਰ “ਬ੍ਰਹਮਾ? 
ਹੈ। ਇਸਦੀ ਪੁਸ਼ਟੀ ਪਤੰਜਲੀ(1-1-1) ਅਤੇ “ਤੈਤਰੀਯ ਸੰਹਿਤਾ” (6-4-7) ਦੁਆਰਾ ਵੀ ਕੀਤੀ ਗਈ ਹੈ।ਵਿਆਕਰਨ 
ਦੀ ਇਸ ਪਰੰਪਰਾ ਵਿਚ ਦੋ ਸੰਪਰਦਾਵਾਂ-“ਇੰਦਰ ਸੰਪਰਦਾਇ” ਤੇ “ਮਹੇਸ਼ਵਰ ਸੰਪਰਦਾਇ” ਹੋਈਆਂ ਹਨ। ਇੰਦਰ 
ਸੰਪਰਦਾਇ ਦੇ ਵਿਆਕਰਨਕਾਰ: ਇੰਦਰ, ਬ੍ਰਹਿਸਤੀ, ਭਾਰਦਵਾਜ, ਭਾਗੁਰੀ, ਕਾਸ਼ਕ੍ਰਿਤਸਨ, ਸੌਨਕ, ਗੌਤਮ ਤੇ ਵਿਆਂਡੀ 
ਦੱਸੇ ਗਏ ਹਨ। ਜਦਕਿ ਮਹੇਸ਼ਵਰ ਸੰਪਰਦਾਇ ਵਿਚ ਆਪਿਸ਼ਲੀ (6-1-92), ਕਾਸ਼ਿਯੱਪ (1-2-25), ਗਾਰਗੀ (8- 
3-30), ਚਕਰ ਵਰਮਣ (6-1-130), ਭਾਰਦਵਾਜ (7-2-62), ਸ਼ਾਕਟਾਯਾਨ (3-4-111), ਸ਼ਾਕੱਲਿਆ (1-1- 
16), ਸੇਨਕ (5-4-11) ਤੇ ਸਫੋਟਾਯਾਨ (6-1-122) ਆਦਿ ਦਸ ਵਿਆਕਰਨਕਾਰਾਂ ਦਾ ਜ਼ਿਕਰ “ਅਸ਼ਟਾਧਿਆਈ” 
ਵਿਚ ਕੀਤਾ ਗਿਆ ਹੈ। 

ਵਿਆਕਰਨ ਦੀ ਇਸ ਪਰੰਪਰਾ ਵਿਚ ਇਨ੍ਹਾਂ ਵਿਆਕਰਨਾਂ ਨੂੰ ਨਿਮਨ ਤਿੰਨਾਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ: 

1. ਵੈਦਿਕ (ਵੇਦਾਂ ਦੇ) ਵਿਆਕਰਨ- 'ਪ੍ਰਾਤਿਸ਼ਾਖ਼ਾਵਾਂ”। 

2. ਲੌਕਿਕ ਭਾਸ਼ਾ ਦੇ ਵਿਆਕਰਨ- “ਕਾਤੰਤਰ” । 

3. ਵੈਦਿਕ ਤੇ ਲੌਕਿਕ ਦੋਵਾਂ ਦੇ ਵਿਆਕਰਨ- “ਅਸ਼ਟਾਧਿਆਈ? ਤੇ ਆਪਿਸ਼ਲੀ ਵਿਆਕਰਨ । 

“ਅਸ਼ਟਾਧਿਆਈ” ਉਤੇ “ਸ਼ੁਕਲ ਯਜੁਰਵੇਦ” ਦੇ ਵਿਆਕਰਨ “ਵਾਜਸਨੇਈ ਪ੍ਰਾਤਿਸ਼ਾਖਾ” ਦਾ ਪ੍ਰਭਾਵ ਹੈ। ਇਨ੍ਹਾਂ 
ਦੇ ਕਈ ਸੂਤਰ ਆਪਸ ਵਿਚ ਹੂ-ਬ-ਹੂ ਮਿਲਦੇ ਹਨ: 

ਈ. ਓਚੈਰਦਾਤਹਾ- ਵਾਜਸਨੇਈ ਪ੍ਰਾਤਿਸ਼ਾਖਾ (1-108), ਅਸ਼ਟਾਧਿਆਈ (1-2-29) 

% ਨੰਲੈਰਨਟਾਤਹ-ਵਾਜਸਨੇਈ ਪ੍ਰਾਤਿਸ਼ਾਖਾ (1-109), ਅਸ਼ਟਾਧਿਆਈ (1-2-30) 

2. ਲ਼ਲ਼ਠਾੰ ਸ਼ਥਾਨੇਲੱਗਾ-ਵਾਜਸਨੇਈ ਪ੍ਰਾਤਿਸ਼ਾਖਾ (1-136),ਅਸ਼ਟਾਧਿਆਈ(1-1-49) 


2 


ਸ਼.ਤਾਨਿਆ/ਨੈੱਤ ਨਊਸ਼ਟੇ ਆਰਵੱਸਿਆ- ਵਾਜਸਨੇਈ ਪ੍ਰਾਤਿਸ਼ਾਖਾ (1-138), ਅਸ਼ਟਾਧਿਆਈ (1-1-66) 
ਇਸ ਤੋਂ ਬਿਨਾਂ ਕੁਝ ਸੂਤਰ ਅਜਿਹੇ ਮਿਲਦੇ ਹਨ ਜੋ ਰੂਪ ਦੇ ਪੱਧਰ ਤੋ ਤਾਂ ਆਪਸ ਵਿਚ ਸਮਾਨਤਾ ਨਹੀਂ ਰੱਖਦੇ 
ਪਰ ਇਨ੍ਹਾਂ ਦੇ ਅਰਥ ਬਿਲਕੁਲ ਸਮਾਨ ਹਨ, ਜਿਵੇਂ- 


ਵਾਜਸਨੇਈ ਪ੍ਰਾਤਿਸ਼ਾਖਾ ਅਸ਼ਟਾਧਿਆਈ 
ਓਭਾਆਾਤਫ/ਰਤਗ।7-77-42 ੭7ਹਾਰਹਾ ਸਵ/ਨਤਗ(/-7-94 
ਤਸਮਨਦੱਤਯਾਤਰ/ਨਿਆਦਗ/7-35) ਤਸਆਦੱਤਲਾਤਰਨਿਆ।/-7-67) 
ਨਨ ੪ਕਾਨੇ /ਵਸ਼ਰਜਨਗ(5-267) ਨੂ ਆ (7-3-740) 

ਛੇਕ ਵਰਣ ਘਟੁੰਕਤਨ(੭-/57) ੭%ਪ੫ਕੁਤ ਏੇਕਾਲ ੧/ਤ%7-2-/47 

ਡੇ ਛੇਵ/ਇਰੰਤਸ਼ਜ[7-752) #ਤਾ/ਦੱਵਲਾ (#/-7-64? 

%ਤਯ਼ਾਦਾ ਵਰਣਾ=੍ਹ #ਰਵਉੰਮਸਾ।9-3੭ ੭##ੰਤਲਾ=੍ ਅਰਵਇੰਘਧਾ(/-/-765) 
ਵਰਣ ਸ਼ਨਾਟਰਸ਼ਨ' ਲੱਘਗ(/-472 ੭%ਦਰਸ਼ਨੰ ਲੱਖਹ (7-7-60) 


ਹੈ।ਇਸ ਤਰ੍ਹਾਂ ਸਪੱਸ਼ਟ ਹੈ ਕਿ ਪਾਣਿਨੀ ਤੋਂ ਪਹਿਲਾਂ ਭਾਰਤ ਵਿਚ ਵਿਆਕਰਨ ਲੇਖਣ ਆਰੰਭ ਹੋ ਚੁੱਕਿਆ ਸੀ। 

ਖੋਜ ਪ੍ਰਬੰਧ ਦੇ ਦੂਜੇ ਅਧਿਆਇ ਵਿਚ “ਅਸ਼ਟਾਧਿਆਈ” ਦੀ ਸੰਰਚਨਾ ਦਾ ਅਧਿਐਨ ਇਸ ਦੇ ਸੂਤਰਾਂ ਦੀਆਂ 
ਪਰਤਾਂ ਫਰੋਲ ਕੇ ਕੀਤਾ ਹੈ। ਪਾਣਿਨੀ ਨੇ ਆਪਣੇ ਵਿਆਕਰਨ ਨੂੰ ਅੱਠਾਂ ਪਾਠਾਂ ਵਿਚ ਵਿਉੱਤਿਆ ਹੈ।ਹਰੇਕ ਪਾਠ ਦੇ 
ਚਾਰ-ਚਾਰ ਚਰਨ ਹਨ। ਇਨ੍ਹਾਂ ਚਰਨਾਂ ਵਿਚ ਅੱਗੋਂ ਕਈ ਕਈ ਸੂਤਰ ਹਨ। ਇਸ ਦੀ ਸਭ ਤੋਂ ਵੱਡੀ ਵਿਸ਼ੇਸਤਾ ਇਹ ਹੈ 
ਕਿ ਸੂਤਰਾਂ ਵਿਚ ਲੁਪਤ-ਅਰਥ ਉਨ੍ਹਾਂ ਦੇ ਕ੍ਰਮ ਦੇ ਅਨੁਸਾਰ ਆਪਣੇ ਆਪ ਸਪੱਸ਼ਟ ਹੋ ਜਾਂਦਾ ਹੈ। ਸੰਜਮਤਾ ਇਸ 
ਵਿਆਕਰਨ ਦਾ ਮੁੱਖ ਗੁਣ ਹੈ। ਸੂਤਰਿਕ ਸ਼ੈਲੀ ਵਿਚ ਲਿਖੇ ਇਸ ਵਿਆਕਰਨ ਦੇ ਮੁੱਖ ਰੂਪ ਵਿਚ ਚਾਰ ਭਾਗ ਹਨ: 

1. ਮਹੇਸ਼ਵਰ ਸੂਤਰ (ਵਰਨ ਨਿਰੂਪਣ) 
ਸ਼ਬਦ ਵਿਵੇਚਨ (ਪਦ ਸ਼ਾਸਤਰ-ਸੁਬੰਤ ਤੇ ਤਿਕੰਤ) 


ਧਾਤੂਪਾਠ (ਕਿਰਿਆ ਦੇ ਮੂਲ ਰੂਪ) 


੭ ੯੨ ੧੨ 


ਗਣਪਾਠ (ਇਸ ਵਿਚ 261 ਸ਼ਬਦਾਂ ਦਾ ਸੰਗ੍ਰਹਿ ਹੈ) 

ਇਸ ਵਿਆਕਰਨ ਦੇ ਪਹਿਲੇ ਅਤੇ ਦੂਜੇ ਅਧਿਆਇ ਵਿਚ ਸੰਗਿਆ ਅਤੇ ਪਰਿਭਾਸ਼ਾ ਸੰਬੰਧੀ ਸੂਤਰਾਂ ਦੀ 
ਪੇਸ਼ਕਾਰੀ ਕੀਤੀ ਗਈ ਹੈ। ਕਿਰਿਆ ਅਤੇ ਨਾਂਵ ਦਾ ਨਿਯਮਤ ਪ੍ਰਕਰਣ ਵੀ ਪੇਸ਼ ਕੀਤਾ ਗਿਆ ਹੈ, ਜਿਵੇਂ: 
ਕਿਰਿਆ(ਧਾਤੂ) ਵਾਸਤੇ “ਆਤਮਨੇਪਦੀ” ਤੇ “ਪਰਮੈਪਦੀ” ਪ੍ਰਕਰਣ ਦਿੱਤਾ ਹੈ। ਇਸ ਪ੍ਰਕਾਰ ਵਿਭਕਤੀ, ਸਮਾਸ, 
ਲਿੰਗ ਆਦਿ ਸੰਬੰਧੀ ਪ੍ਰਕਰਣਾਂ ਦਾ ਵੀ ਵਿਧਾਨ ਕੀਤਾ ਗਿਆ ਹੈ।ਤੀਜੇ,ਚੌਥੇ ਅਤੇ ਪੰਜਵੇਂ ਅਧਿਆਇਆਂ ਵਿਚ ਹਰੇਕ 
ਤਰ੍ਹਾਂ ਦੇ ਪਿਛੇਤਰਾਂ ਦੀ ਸੂਚਨਾ ਦਿੰਦਿਆਂ ਹੋਇਆਂ, ਉਨ੍ਹਾਂ ਨੂੰ ਸਿਧਾਂਤਕ ਅਤੇ ਵਿਹਾਰਕ ਪੱਧਰ ਤੇ ਵਰਤੋ" ਵਿਚ 
ਲਿਆਂਦਾ ਗਿਆ ਹੈ।ਤੀਜੇ ਅਧਿਆਇ ਵਿਚ ਧਾਤੂਆਂ ਨਾਲ ਪਿਛੇਤਰ ਲਗਾਕੇ, ਕਿਰਦੰਤ ਸ਼ਬਦਾਂ ਦਾ ਵਿਧਾਨ ਕੀਤਾ 


ਹੈ। ਪੰਜਵੇਂ ਅਧਿਆਇ ਵਿਚ ਨਾਂਵ ਸ਼ਬਦਾਂ ਨਾਲ ਪਿਛੇਤਰ ਜੋੜ ਕੇ, ਨਵੇਂ ਬਣੇ ਨਾਂਵ ਸ਼ਬਦਾਂ ਨੂੰ ਵਿਸਤ੍ਰਿਤ ਰੂਪ ਵਿਚ 
ਵਿਚਾਰਿਆ ਗਿਆ ਹੈ।ਪਾਣਿਨੀ ਇਨ੍ਹਾਂ ਪਿਛੇਤਰਾਂ ਨੂੰ ਦੋ ਹਿੱਸਿਆਂ-'ਤਧਿੱਤ” ਤੇ “ਇਸਤਰੀ ਪ੍ਰਤਿਐ” ਵਿਚ ਵੰਡ ਕੇ 
ਵਿਸ਼ਲੇਸਿਤ ਕਰਦਾ ਹੈ। 

ਤਧਿੱਤ ਅਤੇ ਕਿਰਦੰਤ ਵਿਧਾਨ ਵਿਚ ਵਰਤੇ ਗਏ ਸੂਤਰਾਂ ਦੀ ਗਿਣਤੀ 182। ਹੈ। ਅਰਥਾਤ ਪੂਰੇ ਵਿਆਕਰਨ 
ਦੇ ਅੱਧਿਓਂ ਕੁਝ ਘੱਟ ਸੂਤਰ ਇਥੇ ਵਰਤੋਂ ਵਿਚ ਲਿਆਂਦੇ ਗਏ ਹਨ। ਪਹਿਲੇ ਅਧਿਆਇ ਦੇ ਚੌਥੇ ਪਾਦ ਵਿਚ ਪਾਣਿਨੀ ਨੇ 
33 ਸੂਤਰਾਂ ਵਿਚ ਛੇ ਕਾਰਕਾਂ ਦਾ ਨਿਰੂਪਣ ਕੀਤਾ ਹੈ। ਇਹ ਕਾਰਕ ਸੰਬੰਧ ਨਾਂਵ-ਪਦ ਅਤੇ ਕਿਰਿਆ-ਪਦ ਦਾ ਆਪਸੀ 
ਸੰਬੰਧਾਂ ਉਤੇ ਆਧਾਰਿਤ ਹੈ।ਤੀਸਰੇ ਅਧਿਆਇ ਵਿਚ ਵਾਚ ਦੇ ਸੰਕਲਪ ਦਾ ਵਿਵੇਚਨ ਕੀਤਾ ਗਿਆ ਹੈ।15 ਸੂਤਰਾਂ ਵਿਚ 
ਵਾਚ ਦੀਆਂ ਤਿੰਨ ਕਿਸਮਾਂ ਕਰਤਰੀ, ਕਰਮਣੀ ਤੇ ਭਾਵ ਬਾਰੇ ਚਰਚਾ ਕੀਤੀ ਗਈ ਹੈ। ਦੂਸਰੇ ਅਧਿਆਇ ਵਿਚ ਕਾਰਕੀ 
ਸੰਬੰਧਾਂ ਨੂੰ ਸੂਚਿਤ ਕਰਦੀਆਂ ਸੱਤ ਵਿਭਕਤੀਆਂ ਦਾ ਵਿਧਾਨ 73 ਸੂਤਰਾਂ ਵਿਚ ਪੇਸ਼ ਕੀਤਾ ਗਿਆ ਹੈ। ਛੇਵੇਂ, ਸੱਤਵੇਂ ਅਤੇ 
ਹੁੰਦੇ ਹਨ। ਇਨ੍ਹਾਂ ਪਰਿਵਰਤਨਾਂ ਦਾ ਮੁੱਖ ਕਾਰਨ ਸ਼ਬਦਾਂ ਨਾਲ ਜੁੜਦੇ ਪਿਛੇਤਰ ਜਾਂ ਸੰਧੀ ਨੂੰ ਮੰਨਿਆ ਗਿਆ ਹੈ। ਛੇਵੇਂ 
ਅਧਿਅਇ ਵਿਚ ਦੁੱਤ, ਸੰਚਾਰ, ਸਵਰ ਆਗਮ, ਸੰਧੀ ਅਤੇ ਲੋਪ ਦੇ ਵਿਧਾਇਕ ਸੂਤਰਾਂ ਦੀ ਪੇਸ਼ਕਾਰੀ ਹੈ। ਸੰਧੀ ਵਿਧਾਨ 
ਤੋਂ ਸਪੱਸ਼ਟ ਹੁੰਦਾ ਹੈ ਕਿ ਜੋ ਵਰਨ ਜੁੜਨ ਵਾਸਤੇ ਉਤਸੁਕ ਹੁੰਦਾ ਹੈ, ਉਹ ਹਮੇਸ਼ਾਂ ਆਪਣਾ ਸਰੂਪ ਗੁਆ ਬੈਠਦਾ ਹੈ ਜਾਂ 
ਲਘੂ ਬਣ ਜਾਂਦਾ ਹੈ। ਇਸ ਅਧਿਆਇ ਦੇ ਚੌਥੇ ਪਾਦ ਤੋਂ ਸੱਤਵੇਂ ਅਧਿਆਇ ਦੇ ਅਖੀਰ ਤੱਕ ਇੱਕ “ਅੰਗਾਧਿਕਾਰ” 
ਨਾਮਕ ਵਿਸ਼ੇਸ਼ ਪ੍ਰਕਰਣ ਹੈ, ਜਿਸ ਵਿਚ ਉਨ੍ਹਾਂ ਪਰਿਵਰਤਨਾਂ ਦਾ ਉਲੇਖ਼ ਹੈ, ਜੋ ਪਿਛੇਤਰਾਂ ਕਰਕੇ ਮੂਲ ਸ਼ਬਦਾਂ ਜਾਂ ਮੂਲ 
ਸ਼ਬਦਾਂ ਕਰਕੇ ਪਿਛੇਤਰਾਂ ਵਿਚ ਹੁੰਦੇ ਹਨ। ਇਹ ਪਰਿਵਰਤਨ ਦੀਰਘ, ਹੁਸਵ, ਲੋਪ, ਆਗਮ, ਆਦੇਸ਼,ਗੁਣ ਅਤੇ ਵ੍ਰਿਧੀ ਦੇ 
ਵਿਧਾਨ ਵਿਚ ਵੇਖੇ ਜਾ ਸਕਦੇ ਹਨ। ਅੱਠਵੇਂ ਅਧਿਆਇ ਵਿਚ ਦੁੱਤ, ਸੰਧੀ, ਸ਼ੱਤਵ, ਕੱਤਵ, ਜਸ਼ਤਵ ਅਤੇ ਪਲੂਤ ਆਦਿ 
ਸ਼ਬਦਾਂ ਦਾ ਵਿਧਾਨ ਕੀਤਾ ਗਿਆ ਹੈ। ਇਸ ਅਧਿਆਇ ਵਿਚ “ਪਦ-ਅਧਿਕਾਰ” ਅਤੇ “ਤਿਬੰਤ੍” ਬਾਰੇ ਵੀ ਚਰਚਾ ਹੋਈ 
ਹੈ।“ਅਸ਼ਟਾਧਿਆਈ” ਦੇ ਅਖੀਰ ਵਿਚ “ਅ ਅ” ਸੂਤਰ ਹੈ, ਜਿਸ ਵਿਚ ਲੋਪ ਦੇ ਨਿਯਮਾਂ ਸੰਬੰਧੀ ਵੇਰਵਾ ਦਿੱਤਾ ਗਿਆ 
ਹੈ। 

“ਅਸ਼ਟਾਧਿਆਈ” ਦੇ ਪਹਿਲੇ ਭਾਗ ਵਿਚ'ਮਹੇਸ਼ਵਰ ਸੂਤਰ” ਦੁਆਰਾ ਸੰਸਕ੍ਰਿਤ ਦੀਆਂ ਧੁਨੀਆਂ ਦੇ 42 
ਪ੍ਤਿਆਹਾਰ ਬਣਾਏ ਗਏ ਹਨ। ਭਾਸ਼ਾਈ ਧੁਨੀਆਂ ਦੀ ਵਰਗਵੰਡ ਉਚਾਰਨ ਵਾਸਤੇ ਕੀਤੀਆਂ ਕੋਸ਼ਿਸ਼ਾਂ ਜਾਂ ਪ੍ਯਤਨ ਤੇ 
ਉਚਾਰਨ ਸਥਾਨ ਦੇ ਆਧਾਰ _ਉਤੇ ਕੀਤੀ ਗਈ ਹੈ।ਉਚਾਰਨ ਪ੍ਰਯਤਨ ਨੂੰ _ਅੱਗਿਓਂ ਦੋ _ਭਾਗਾਂ- ਅੰਦਰੂਨੀ 
ਪ੍ਯਤਨ(ਸਪ੍ਰਿਸ਼ਟ, ਈਸਤ ਸਪ੍ਰਿਸ਼ਟ, ਵਿਵ੍ਰਿਤ, ਈਸਤ ਵਿਵ੍ਰਿਤ, ਸੰਵ੍ਰਿਤ) ਤੇ ਬਾਹਰੀ ਪ੍ਰਯਤਨ (ਵਿਵਾਰ, ਸੰਵਾਰ, 
ਸੁਆਸ, ਨਾਦ, ਘੋਸ਼, ਅਘੋਸ਼) ਵਿਚ ਵੰਡਿਆ ਗਿਆ ਹੈ।ਵਰਨ ਨਿਰੂਪਣ ਦੇ ਅੰਤਰਗਤ ਹੀ' ਸੰਧੀ ਦੇ ਵਿਧਾਨ ਨੂੰ ਪੇਸ਼ 
ਕੀਤਾ ਹੈ। ਸੰਧੀ ਕਦੋਂ ਤੇ ਕਿੰਨਾਂ ਹਾਲਾਤਾਂ ਵਿਚ ਹੁੰਦੀ ਹੈ, ਇਸ ਸੰਦਰਭ ਵਿਚ ਵਿਸ਼ੇਸ਼ ਸੂਤਰਾਂ ਦੁਆਰਾ ਨਿਯਮ ਪੇਸ਼ ਕੀਤੇ 
ਗਏ ਹਨ। ਸੰਸਕ੍ਰਿਤ ਵਿਚ ਹੁੰਦੀ ਸੰਧੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ- ਸਵਰ ਸੰਧੀ, ਵਿਅੰਜਨ ਸੰਧੀ ਤੇ ਵਿਸਰਗ ਸੰਧੀ 


ਵਿਚ ਵੰਡਿਆ ਗਿਆ ਹੈ। ਇਹਨਾਂ ਤਿੰਨਾਂ ਕਿਸਮਾਂ ਦੇ ਅੱਗੋਂ ਕਈ ਕਈ ਭੇਦ ਦੱਸਕੇ ਵੱਖ-ਵੱਖ ਸੂਤਰਾਂ ਦੁਆਰਾ ਉਨ੍ਹਾਂ 
ਸੰਬੰਧੀ ਨਿਯਮਾਂ ਦਾ ਵਿਧਾਨ ਕੀਤਾ ਗਿਆ ਹੈ। 

ਦੂਜੇ ਭਾਗ ਵਿਚ 'ਸੁਬੰਤ ਤੇ ਤਿਬੰਤ੍` ਸਿਰਲੇਖ ਹੇਠਾਂ ਪਦ ਨਿਰਮਾਣ ਦੇ ਨਿਯਮਾਂ ਸੰਬੰਧੀ ਅਧਿਐਨ ਵਿਸ਼ਲੇਸ਼ਣ 
ਕੀਤਾ ਗਿਆ ਹੈ। ਭਾਸ਼ਾ ਦੀਆਂ ਸ਼ਬਦ ਸ਼੍ਰੇਣੀਆਂ ਨੂੰ ਵਰਗੀਕ੍ਰਿਤ ਕਰਦਿਆਂ ਦੋ ਭਾਗਾਂ; ਵਿਕਾਰੀ ਅਤੇ ਅਵਿਕਾਰੀ 
ਸ਼ਬਦਾਂ ਵਿਚ ਵੰਡਿਆ ਗਿਆ ਹੈ।ਪਦ ਨਿਰਮਾਣ ਦਾ ਆਧਾਰ 'ਪ੍ਰਾਤਿਪਦਿਕ” ਅਤੇ “ਧਾਤੂ” ਹੈ। ਇਨ੍ਹਾਂ ਨਾਲ ਪਿਛੇਤਰਾਂ 
ਦੀ ਵਰਤੋਂ ਕਰਕੇ ਨਵੇ ਸ਼ਬਦਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪ੍ਰਾਤਿਪਦਿਕ ਤੇ ਧਾਤੂਆਂ ਨਾਲ ਵਿਭਕਤੀ ਮੂਲਕ 
(ਨਾਂਵੀ ਵਿਭਕਤੀ (ਸੁਬੰਤ੍) ਅਤੇ ਕਿਰਿਆਵੀ ਵਿਭਕਤੀ(ਤਿਕੰਤ੍)) ਪਿਛੇਤਰ ਅਤੇ ਵਿਉਤਪਤੀ ਮੂਲਕ ਪਿਛੇਤਰ ਜੁੜਦੇ 
ਹਨ। ਧਾਤੂਆਂ ਨਾਲ “ਤਿੰਛ੍” ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਤਿਕੰਤ੍” ਕਿਹਾ ਗਿਆ ਹੈ। 
ਵਿਚ ਆਉਂਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦੇ ਪਿੱਛੇ 'ਸੁਪ੍” ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਸੁਬੰਤ੍” ਪਦ 


ਜਾਂਦਾ ਹੈ ਜਦਕਿ ਦੂਸਰੇ ਰੂਪ ਕਿਰਿਆਵੀ ਵਿਭਕਤੀ ਦੁਆਰਾ ਸਾਕਾਰ ਹੁੰਦੇ ਹਨ। 


ਤੀਜੇ ਭਾਗ ਭਾਵ ਧਾਤੂ-ਪਾਠ ਵਿਚ ਲੌਕਿਕ ਸੰਸਕ੍ਰਿਤ ਦੀਆਂ 1967 ਧਾਤੂਆਂ ਨੂੰ ਦਸ ਵਰਗਾਂ ਵਿਚ ਵੰਡਕੇ 
ਵਿਸ਼ਲੇਸ਼ਿਤ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਵਿਆਕਰਨਿਕ ਸ਼੍ਰੇਣੀਆਂ ਦੇ ਆਧਾਰ ਉਤੇ ਧਾਤੂਆਂ ਦੇ ਕਈ ਵਰਗ ਅਤੇ 
ਉਪ-ਵਰਗ ਬਣਦੇ ਹਨ। ਤਿੰਨ ਪ੍ਰਕਾਰ ਦੇ ਧਾਤੂ ਭੇਦ-ਆਤਮਨੇਪਦੀ, ਪਰਸਮੈਪਦੀ ਤੇ ਉਭੈਪਦੀ ਦੱਸੇ ਹਨ।“ਕਰਮ” ਦੇ 
ਨਜ਼ਰੀਏ ਤੋਂ ਵੀ ਧਾਤੂਆਂ ਦੇ ਤਿੰਨ ਭੇਦ- ਸਕਰਮਕ, ਅਕਰਮਕ ਅਤੇ ਦੁਕਰਮਕ ਹਨ। ਧਾਤੂ ਰੂਪਾਂ ਨਾਲ ਜੁੜਨ ਵਾਲੇ 
ਕਿਰਦੰਤ ਪਿਛੇਤਰਾਂ ਨੂੰ ਤਿੰਨ ਕਿਸਮਾਂ- “ਕ੍ਰਿਤ”, ਕ੍ਰਿਤਯ” ਅਤੇ ਉਣਾਦਿ ਤਹਿਤ ਪੇਸ਼ ਕੀਤਾ ਗਿਆ ਹੈ। ਤਿਕੰਤ੍‌ 
ਅੰਤਰ ਇਹ ਹੈ ਕਿ ਤਿਬੰਤ੍ਰ ਰੂਪ ਕਿਰਿਆਵੀ ਹੁੰਦੇ ਹਨ ਅਤੇ ਇਹ(ਕਿਰਦੰਤ)ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਰੂਪਾਂ ਦੀ 
ਸਿੱਧੀ ਕਰਦੇ ਹਨ। 

ਕਿਰਿਆ ਦੀ ਅਵਸਥਾ ਦਾ ਬੋਧ ਕਰਾਉਣ ਵਾਸਤੇ ਵਿਆਕਰਨਿਕ ਕਾਲ(1੬੧5੬) ਨੂੰ ਦਸ ਨਿਯਮਾਂ ਤਹਿਤ 
ਵਿਚਾਰਿਆ ਹੈ,ਜਿਸ ਨੂੰ “ਲਕਾਰ” ਕਿਹਾ ਗਿਆ ਹੈ।ਕਿਰਿਆ ਦੇ ਭੂਤਕਾਲੀ ਅਰਥਾਂ ਦਾ ਬੋਧ ਕਰਵਾਉਣ ਵਾਸਤੇ “ਲੰੜ੍”, 
“ਲਿਟ੍” ਅਤੇ 'ਲੁੰੜ੍” ਲਕਾਰ ਰੂਪਾਂ ਦੀ ਵਰਤੋ' ਕੀਤੀ ਗਈ ਹੈ। ਜੋ ਕਿਰਿਆ ਥੋੜ੍ਹਾ ਸਮਾਂ ਪਹਿਲਾ ਹੀ ਹੋਈ ਹੋਵੇ ਉਸ ਨੂੰ 
ਦਰਸਾਉਣ ਵਾਸਤੇ 'ਲੰੜ੍` ਲਕਾਰ ਵਰਤਿਆ ਹੈ।ਪਰੰਤੂ ਜਿਥੇ ਕਿਰਿਆ ਨੂੰ ਬੀਤਿਆਂ ਬਹੁਤ ਜ਼ਿਆਦਾ ਸਮਾਂ ਹੋ ਗਿਆ 
ਹੋਵੇ ਉਥੇ “ਲਿਟ੍” ਲਕਾਰ ਦੀ ਵਰਤੋਂ ਦਾ ਨਿਯਮ ਦਿੱਤਾ ਗਿਆ ਹੈ। ਵਰਤਮਾਨ ਕਾਲ ਨੂੰ “ਲਟ” ਲਕਾਰ ਦੁਆਰਾ 
ਦਰਸਇਆ ਗਿਆ ਹੈ। ਭਵਿੱਖਕਾਲ ਦੀ ਕਿਰਿਆ ਦਾ ਬੋਧ “ਲ੍ਰਿਟ੍` ਅਤੇ “ਲੁਟ” ਲਕਾਰਾਂ ਦੁਆਰਾ ਕਰਾਇਆ ਜਾਂਦਾ 


ਅਤੇ ਨਿਕਟ ਵਰਤੀ ਭਵਿੱਖ ਦੇ ਬੋਧ ਵਾਸਤੇ “ਲਿਟ” ਲਕਾਰ ਦੀ ਵਰਤੋਂ ਹੁੰਦੀ ਹੈ। ਭਵਿਖਕਾਲੀ ਕਿਰਿਆ ਦੇ ਬੋਧ ਵਾਸਤੇ 
“ਲ੍ੰਗ੍” ਤੇ “ਲੋਟ” ਲਕਾਰ ਵਰਤੇ ਜਾਂਦੇ ਹਨ। ਦੂਜੀ ਕਿਸਮ ਦਾ 'ਲੋਟ੍ਲਕਾਰ ਭਵਿਖਕਾਲੀ ਕਿਰਿਆ ਰੂਪਾਂ ਵਿਚ ਬੇਨਤੀ, 
ਸੱਦਾ, ਆਗਿਆ ਜਾਂ ਸਲਾਹ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ। 

“ਅਸ਼ਟਾਧਿਆਈ “ਦੇ ਚੌਥੇ ਭਾਗ ਵਿਚ ਗਣ-ਪਾਠਾਂ ਦਾ ਨਿਰਦੇਸ਼ ਕੀਤਾ ਗਿਆ ਹੈ। ਸਾਰੀਆਂ ਧਾਤੂਆਂ ਨੂੰ ਦਸ 
ਭਾਗਾਂ ਵਿਚ ਵੰਡਿਆ ਗਿਆ ਹੈ,ਇਨ੍ਹਾਂ ਨੂੰ “ਗਣ” ਕਿਹਾ ਗਿਆ ਹੈ।ਕ੍ਰਮਵਾਰ ਇਹਨਾ ਦੇ ਨਾਂ- ਭਵਾਦਿਗਣ, ਅਦਾਦਿਗਣ, 
ਹਨ।ਪਾਣਿਨੀ ਨੇ ਸੂਤਰਾਂ ਦੁਆਰਾ 258 ਸਬਦਾਂ ਦਾ ਗਣ-ਪਾਠ ਵਿਚ ਨਿਰੂਪਣ ਕੀਤਾ ਹੈ। 

ਵਿਆਕਰਨ ਵਿਚ 33 ਸੂਤਰ ਕਾਰਕ ਦੇ ਸਿਧਾਂਤ ਦਾ ਨਿਰੂਪਣ ਕਰਦੇ ਹਨ। ਪਰ ਕਿਸੇ ਵੀ ਸੂਤਰ ਵਿਚ ਕਾਰਕ 
ਦੇ ਸੰਕਲਪ ਨੂੰ ਵਿਸ਼ੇਸ਼ ਰੂਪ ਵਿਚ ਪੇਸ਼ ਨਹੀ ਕੀਤਾ। ਇਸ ਸੰਬੰਧ ਵਿਚ ਪਤੰਜਲੀ ਦਾ ਵਿਚਾਰ ਹੈ ਕਿ ਇਹ ਇੱਕ 
“ਅਨਵਰਥ” ਸੰਗਿਆ ਦੇ ਸੰਦਰਭ ਵਿਚ ਪੇਸ਼ ਹੋਇਆ ਹੈ। ਇਹ ਸੰਗਿਆ ਪਾਣਿਨੀ ਦੇ ਸਮੇਂ ਵਿਚ ਇੱਕ ਜਾਣੀ ਪਛਾਣੀ 
ਵਿਆਕਰਨਿਕ ਮਦ ਵਜੋਂ' ਪ੍ਰਚਿੱਲਤ ਸੀ, ਇਸ ਕਰਕੇ ਉਸ ਨੇ ਕਾਰਕ ਨੂੰ ਵਿਸ਼ੇਸ਼ ਰੂਪ ਵਿਚ ਵਿਖਿਆਤ ਕਰਨ ਦੀ 
ਜਰੂਰਤ ਹੀ ਨਹੀਂ ਸਮਝੀ ਜਾਂ ਫ਼ਿਰ ਇਸ ਦਾ ਕਾਰਨ ਉਸ ਦੀ ਸੰਜਮਤਾ ਅਤੇ ਸੰਖੇਪਤਾ ਵਾਲੀ ਰੁਚੀ ਹੋ ਸਕਦੀ ਹੈ। 
“ਅਸ਼ਟਾਧਿਆਈ? ਵਿਚ ਪ੍ਰਸਤੁਤ ਕਾਰਕ ਸੰਬੰਧ ਵਿਚ ਕਾਰਕ ਕਿਰਿਆ ਦੀ ਉਤਪਤੀ ਵਿਚ ਸਹਾਇਕ ਰੋਲ ਅਦਾ ਕਰਦਾ 
ਹੈ।ਵਾਕ ਵਿਚ ਕਿਰਿਆ ਪਦ ਦੁਆਰਾ ਹੁੰਦਾ ਕਾਰਜ, ਪਾਣਿਨੀ ਦੇ ਕਾਰਕ ਸਿਧਾਂਤ ਦਾ ਕੇਂਦਰੀ ਧੁਰਾ ਹੈ।ਵਾਕ ਵਿਚ 
ਕਾਰਜ ਦੇ ਨਾਲ ਸੰਬੰਧਿਤ ਨਾਂਵਪਦਾਂ ਦੁਆਰਾ ਪ੍ਰਸਤੁਤ ਤੱਤ ਕਾਰਕ ਅਧੀਨ ਵਿਚਰਦੇ ਹਨ। ਨਾਂਵ ਪਦ ਅਤੇ ਕਿਰਿਆ 
ਪਦ ਦੇ ਆਪਸੀ ਸੰਬੰਧਾਂ ਦੇ ਆਧਾਰ ਉਪਰ ਛੇ ਕਿਸਮ ਦੇ ਕਾਰਕ ਰੂਪਾਂ ਦਾ ਨਿਰਦੇਸ਼ ਕੀਤਾ ਗਿਆ ਹੈ- 

ਕਰਤਾ ਕਾਰਕ- ਸਵਤੰਤਰਹਾ ਕਰਤਾ (7-4-54) 

ਕਰਮ ਕਾਰਕ- _ਕਰਤਗੀਆਸ਼ਤਤਨੰ ਕਰਨ# (7-4-4੭) 

ਕਰਣ ਕਾਰਕ- ਸਾਧਕਤਨੰ ਕਰਣਨ (/-#-੪੭੭ 

ਸੰਪਰਦਾਨ ਕਾਰਕ- _ਕਾਰਨਣਾ ਲਮਪੱਤ ਸੇ ਸੱਖਨਟਾਨ£ (7-#-32) 
ਅਪਾਦਾਨ ਕਾਰਕ- _ਧਰਵਨਮਆਾਨ#ਆਾਟਾਨਨ (7-#-2੭#੭ 
ਅਧਿਕਰਣ ਕਾਰਕ- ੭ਆਾਗਾਨੋਆਨਕਰਣਨ£' (/-੪-45) 

ਕੁੱਲ 73 ਸੂਤਰਾਂ ਵਿਚ ਪ੍ਰਾਤਿਪਦਿਕਾਂ ਨਾਲ ਜੁੜਨ ਵਾਲੀਆਂ ਸੱਤ ਵਿਭਕਤੀਆਂ ਦਾ ਨਿਰੂਪਣ ਕੀਤਾ ਹੈ। 
ਹੈ।“ਸੁਪ੍” ਵਿਭਕਤੀਆਂ ਦੇ ਵਰਗ ਨੂੰ ਰੂਪ ਦੇ ਆਧਾਰ ਉਪਰ ਨਹੀ ਬਲਕਿ ਕਾਰਜ ਦੇ ਆਧਾਰ ਉਤੇ ਬਣਇਆ ਗਿਆ 
ਹੈ।ਹਰੇਕ ਵਰਗ ਵਿਚ ਨਾਂਵ ਸ਼ਬਦਾਂ ਦੇ ਮੁਤਾਬਿਕ ਭਿੰਨ-ਭਿੰਨ “ਸੁਪ੍” ਵਿਭਕਤੀਆਂ ਲਗਦੀਆਂ ਹਨ ਅਤੇ ਜਿੰਨ੍ਹਾਂ ਸ਼ਬਦਾਂ 
ਦੇ ਅਖੀਰ ਵਿਚ ਜੁੜਦੀਆਂ ਹਨ ਉਨ੍ਹਾਂ ਨੂੰ “ਸੁਬੰਤ'ਪਦ ਆਖਿਆ ਜਾਂਦਾ ਹੈ। ਦੂਜੀ ਕਿਸਮ ਦੀਆਂ “ਕਿਰਿਆਵੀ 


6 


ਕਰਦੀਆਂ ਹਨ। 

ਕੁਝ ਵਿਕੋਲਿਤਰੇ ਸੂਤਰਾਂ ਵਿਚ ਵਾਚ ਦੇ ਸੰਕਲਪ ਸੰਬੰਧੀ ਵਿਚਾਰ ਪੇਸ਼ ਕੀਤੇ ਮਿਲਦੇ ਹਨ।ਪਾਣਿਨੀ ਨੇ ਵਾਚ ਦੇ 
ਤਿੰਨ ਸਰੂਪ-ਕਰਤਰੀਵਾਚ, ਕਰਮਣੀਵਾਚ ਤੇ ਭਾਵ ਵਾਚ ਦੱਸ ਹਨ। ਉਸ ਨੇ ਵਾਚ ਦਾ ਲੱਛਣ ਤੇ ਨਿਰਨਾ ਰੂਪ ਤੇ ਅਰਥ 
ਦੋਵਾਂ ਆਧਾਰਾਂ ਉਤੇ ਕੀਤਾ ਹੈ। 

ਖੋਜ ਪ੍ਰਬੰਧ ਦੇ ਤੀਜੇ ,ਚੌਂਥੇ ਅਤੇ ਪੰਜਵੇਂ ਅਧਿਆਇ ਵਿਚ ਵਿਹਾਰਕ ਪੱਧਰ ਤੇ ਪੰਜਾਬੀ ਭਾਸ਼ਾ ਦਾ ਅਧਿਐਨ 
ਕੀਤਿਆ ਹੈ। ਇਸ ਲਈ ਤੀਜੇ ਅਧਿਆਇ ਵਿਚ ਪੰਜਾਬੀ ਭਾਸ਼ਾ ਦੀ ਧੁਨੀ ਵਿਉਂਤ ਨੂੰ ਉਲੀਕਿਆ ਗਿਆ ਹੈ। 
ਪੰਜਾਬੀ ਦੀ ਧੁਨੀ ਵਿਉਂਤ ਦਾ ਆਧਾਰ “ਵਾਜਸਨੇਈ ਪ੍ਰਾਤਿਸ਼ਾਖ਼ਾ” ਹੈ। ਸੰਸਕ੍ਰਿਤ ਤੋਂ ਪੰਜਾਬੀ ਤੱਕ ਅੱਪੜਦਿਆਂ ਪੰਜਾਬੀ 
ਦੇ ਸਵਰਾਂ ਵਿਚੋਂ /ਰਿ/ ਅਤੇ /ਲਰੀ/ ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕੇ ਹਨ। ਅਸ਼ਟਾਧਿਆਈ ਵਿਚ /ਯ/,/ਰ/,/ਲ/ ਤੇ /ਵ/ ਨੂੰ 
ਅਰਧ ਸਵਰ ਦੱਸਿਆ ਹੈ ਪਰੰਤੂ ਪੰਜਾਬੀ ਵਿਚ /ਯ/ ਅਤੇ /ਵ/ ਹੀ ਦੋ ਅਰਧ ਸਵਰ ਮਿਲਦੇ ਹਨ। ਸੰਸਕ੍ਰਿਤ ਵਿਚਲੇ 
ਨਾਦੀ ਮਹਾਂਪ੍ਰਾਣ ਵਿਅੰਜਨ /ਘ/,/ਝ/,/ਧ/ ਤੇ /ਭ/ ਦੀ ਪੰਜਾਬੀ ਵਿਚ ਮਹਾਂਪ੍ਰਾਣਤਾ ਤਾਂ ਕਾਇਮ ਹੈ ਪਰ ਇਨ੍ਹਾਂ ਵਿਚ 
ਆਂਸ਼ਿਕ ਪੱਧਰ ਤੇ ਰੂਪਾਂਤਰਣ ਜ਼ਰੂਰ ਹੋਇਆ ਹੈ। ਸੰਸਕ੍ਰਿਤ ਵਾਲਾ ਸੰਯੁਕਤ ਵਿਅੰਜਨ /ਕਸ਼/ ਪੰਜਾਬੀ ਵਿਚ ਆਕੇ /ਖ/ 
ਵਿਚ ਤਬਦੀਲ ਹੋ ਗਿਆ ਹੈ। ਸੰਸਕ੍ਰਿਤ ਦੇ #/ਸ਼/ ( “ਸ਼ਟਕੋਣ” ਸ਼ਬਦ ਵਾਲਾ ਪਹਿਲਾ ਵਰਨ) ਤੋਂ ਪੰਜਾਬੀ ਵਿਚ /ਖ/ 
ਬਣਿਆ ਹੈ। ਇਸ ਤਰ੍ਹਾਂ ਭਾਵੇਂ ਆਧੁਨਿਕ ਭਾਸ਼ਾ ਵਿਗਿਆਨ ਵਿਚ ਧੁਨੀ ਵਿਗਿਆਨ ਦੀ ਸ਼ਾਖਾ ਕਾਫੀ ਵਿਕਸਿਤ ਹੋ ਚੁਕੀ 
ਹੈ ਪਰ ਪਾਣਿਨੀ ਦੁਆਰਾ ਕੀਤੇ ਗਏ ਵਰਨ ਨਿਰੂਪਣ ਦਾ ਇਤਿਹਾਸਕ ਮਹੱਤਵ ਜ਼ਰੂਰ ਹੈ। ਜਿਥੋਂ ਤੱਕ ਸੰਧੀ ਵਿਧਾਨ ਦਾ 
ਸੰਬੰਧ ਹੈ, ਉਹ ਪੰਜਾਬੀ ਵਿਚ ਵੀ ਪਾਣਿਨੀ ਦੇ ਨਿਯਮਾਂ ਅਨੁਸਾਰ ਹੀ ਸੰਭਵ ਹੈ। ਸੂਤਰ ਨੰ. (6-1-187) ਮੁਤਾਬਿਕ 
ਜਦੋਂ /ਅ/, /ਆ/ ਤੋਂ /ਈ/ ਜਾਂ /ਇ/ ਹੋਵੇ ਤਾਂ /ਏ/ ਵਿਚ, /ਉ/ ਜਾਂ /ਊ/ ਹੋਵੇ ਤਾਂ /ਓ/ ਵਿਚ ਬਦਲ ਜਾਂਦਾ ਹੈ। ਇਸ ਨੂੰ 
“ਵ੍ਰਿਧ” ਜਾਂ ਵੱਡੀ ਸੰਧੀ ਕਿਹਾ ਗਿਆ ਹੈ। ਜਿਵੇਂ; ਸਰਵ-ਉਤਮ=ਸਰਵੇੱਤਮ, ਗਣ-ਈਸ਼=ਗਣੇਸ਼, ਉਪਇੰਦਰ=ਓਪੇਂਦਰ 
ਅਤੇ ਮਹਾਂ“ਇੰਦਰ=ਮਹੇਂਦਰ ਆਦਿ। ਇਸ ਸੰਧੀ ਨੂੰ ਅਜੋਕੀ ਪੰਜਾਬੀ ਵਿਚ ਦੇਖਿਆ ਜਾ ਸਕਦਾ ਹੈ; ਜਿਵੇਂ- 
ਪੰਚਾ“ਇਤ=ਪੰਚੈਤ, ਮਹਾ“ਏਣ=ਮਹੈਣ ਆਦਿ। ਸੂਤਰ (8-4-40) ਅਨੁਸਾਰ ਜੇਕਰ “ਤਵਰਗ” ਤੋ ਪਹਿਲਾਂ ਜਾਂ ਮਗਰੋਂ 
/ਸ਼/ ਤੇ “ਚਵਰਗ” ਆਵੇ ਤਾਂ _/ਸ੍/_ ਤੋਂ /ਸ਼/ ਅਤੇ “ਤਵਰਗ? ਤੋਂ _“ਚਵਰਗ” ਤਬਦੀਲ ਹੋ_ ਜਾਂਦਾ ਹੈ- 
ਉਤ“ਚਾਰਨ=ਉਚਾਰਨ,ਸਦ੍“ਜਣ=ਸੱਜਣ ਆਦਿ। ਸੂਤਰ ਨੰ. (8-4-43) ਵਿਚ ਇਹ ਨਿਯਮ ਵੀ ਬਣਾਇਆ ਹੈ ਕਿ 
ਸ਼ਬਦਾਂ ਵਿਚ #ਸ਼/ ਤੋਂ ਮਗਰੋਂ ਕੋਈ ਵਿਅੰਜਨ ਤਬਦੀਲੀ ਨਹੀਂ ਹੁੰਦੀ: ਜਿਵੇਂ -ਪ੍ਰਸ਼=ਨ=ਪ੍ਰਸ਼ਨ, ਬਿਸ਼“ਨ=ਬਿਸ਼ਨ ਅਤੇ 
ਕ੍ਰਿਸ਼“ਨ=ਕ੍ਰਿਸ਼ਨ ਆਦਿ। ਇਸ ਪ੍ਰਕਾਰ ਸੰਧੀ ਵਿਧਾਨਕ ਸੂਤਰਾਂ ਦੀ ਲੋਅ ਵਿਚ ਪੰਜਾਬੀ ਦੇ ਸੰਧੀ ਨਿਯਮਾਂ ਦੀ ਅਨੁਕੂਲਤਾ 
ਪਰਖੀ ਹੈ। 

ਚੌਥੇ ਅਧਿਆਇ ਵਿਚ ਪੰਜਾਬੀ ਸ਼ਬਦਾਂ ਦੀ ਰੂਪ ਰਚਨਾ ਨੂੰ “ਸੁਬੰਤ ਤੇ ਤਿੰਤ੍”` ਦੇ ਸੰਦਰਭ ਵਿਚ 

ਵਿਚਾਰਿਆ ਹੈ। ਪੰਜਾਬੀ ਦੇ ਮੁਢਲੇ ਵਿਆਕਰਨਾਂ ਵਿਚ ਪਰੰਪਰਾਈ ਵਿਆਕਰਨ ਅਤੇ ਭਾਰਤੀ ਸਨਾਤਨੀ ਸੰਸਕ੍ਰਿਤ 
ਵਿਆਕਰਨ ਅਨੁਸਾਰ ਕੀਤੀ ਸ਼ਬਦ ਵੰਡ ਨੂੰ ਮਿਸਰਤ ਰੂਪ ਵਿਚ ਹੀ ਅਪਣਾਇਆ ਹੈ। ਇਥੋਂ ਇੱਕ ਗੱਲ ਸਪੱਸ਼ਟ ਹੋ 


੭ 


ਜਾਂਦੀ ਹੈ ਕਿ ਇਨ੍ਹਾਂ ਲੇਖਕਾਂ ਨੇ ਸ਼ਬਦ ਨਿਰਮਾਣ ਦੇ ਅਧਿਐਨ ਨੂੰ ਗੰਭੀਰਤਾ ਨਾਲ ਵਾਚਿਆ ਹੈ।ਪਾਣਿਨੀ ਵਿਆਕਰਨ ਦੇ 
ਮਾਡਲ ਅਨੁਸਾਰ ਪੰਜਾਬੀ ਸ਼ਬਦ ਰਾਸ਼ੀ ਨੂੰ “ਵਿਕਾਰੀ ਤੇ “ਅਵਿਕਾਰੀ” ਸ਼ਬਦਾਂ ਵਿਚ ਰੱਖਕੇ ਵਿਚਾਰਿਆ ਜਾ ਸਕਦਾ ਹੈ। 


ਪੰਜਾਬੀ ਦੇ ਮੂਲ “ਵਿਕਾਰੀ” ਸ਼ਬਦ ਪ੍ਰਾਤਿਪਦਿਕ ਤੇ ਧਾਤੂ _ਹਨ। 'ਪ੍ਰਾਤਿਪਦਿਕਾਂ” ਨਾਲ ਜਦੋਂ 
ਵਿਸ਼ੇਸ਼ਣ ਬਣਦੇ ਹਨ। ਪ੍ਰਾਤਿਪਦਿਕਾਂ ਤੋਂ ਬਣੇ ਸ਼ਬਦ ਲਿੰਗ ਅਤੇ ਵਚਨ ਦਾ ਬੋਧ ਕਰਾਉਂਦੇ ਹਨ ਜਦਕਿ ਧਾਤੂਆਂ ਤੋਂ 
ਨਿਸ਼ਪਤ ਸ਼ਬਦਾਂ ਤੋਂ ਪੁਰਖ਼ ਅਤੇ ਲਿੰਗ ਦਾ ਵਿਆਕਰਨਿਕ ਬੋਧ ਪ੍ਰਾਪਤ ਹੁੰਦਾ ਹੈ।ਪੰਜਾਬੀ ਵਿਚ ਤਧਿੱਤ, ਇਸਤਰੀ 
ਪਿਛੇਤਰਾਂ(ਕਿਰਦੰਤ, ਕ੍ਰਿਤਯ, ਉਣਾਦਿ, ਣਾਮੁਲ ਤੇ ਤੁਮੁਨ) ਦੇ ਦੁਆਰਾ ਸਿੱਧ ਹੋਏ ਸ਼ਬਦਾਂ ਨੂੰ “ਤਿਬੰਤ੍” ਰੂਪ ਵਿਚ 
ਵਿਚਰਦੇ ਹਨ। “ਅਸ਼ਟਾਧਿਆਈ” ਵਿਚ ਅਵਿਕਾਰੀ (ਅੱਵਿਆਂ) ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ, ਨਿਪਾਤ ਤੇ 
ਉਪਸਰਗ ਨੂੰ ਰੱਖਿਆ ਗਿਆ ਹੈ।ਪਰ ਅਜੋਕੀ ਪੰਜਾਬੀ ਵਿਚ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ ਤੇ 
ਨਿਪਾਤ ਨਾਲ ਸੰਬੰਧਕ ਤੇ ਯੋਜਕ ਵੀ ਸਾਮਿਲ ਹੋ ਗਏ ਹਨ।ਪੰਜਾਬੀ ਵਿਚ ਇਹ ਸ਼ਬਦ ਵਿਕਾਰੀ ਵੀ ਹਨ ਤੇ ਅਵਿਕਾਰੀ 
ਵੀ। 


ਹੈ।ਪੰਜਾਬੀ ਵਿਚ ਵਰਤਮਾਨ ਕਾਲ ਦੀਆਂ ਸਹਾਇਕ ਕਿਰਿਆਵਾਂ ਸੰਸਕ੍ਰਿਤ ਵਾਲੀਆਂ ਹੀ ਹਨ। ਸੰਸਕ੍ਰਿਤ ਦੇ “ਅਸਤਿ” 
ਆਦਿ ਰੂਪਾਂ ਦੇ ਵਿਕਸਤ ਰੂਪ ਪੰਜਾਬੀ ਵਿਚ “ਹੈ” ਹੈ। ਸੰਸਕ੍ਰਿਤ ਧਾਤੂਆਂ ਦੇ ਭੂਤਕਾਲੀ ਰੂਪਾਂ ਦਾ ਪੰਜਾਬੀ ਉਪਰ ਨਾਂ- 
ਮਾਤਰ ਹੀ ਪ੍ਰਭਾਵ ਦਿਖਾਈ ਦਿੰਦਾ ਹੈ ਸੰਸਕ੍ਰਿਤ ਦੀ “ਅਸ” (ਹੋਣਾ) ਧਾਤੂ ਦਾ “ਰਿਗਵੇਦ” ਵਿਚ ਭੂਤਕਾਲੀ, ਪ੍ਰਥਮ 
ਪੁਰਸ਼, ਇੱਕ ਵਚਨ ਵਿਚ “ਆਸ” ਰੂਪ ਮਿਲਦਾ ਹੈ ਅਤੇ ਲਿਟ ਲਕਾਰ ਦਾ ਵੀ ਭੂਤਕਾਲੀ ਰੂਪ “ਆਸ” ਹੀ ਹੈ। ਇਹੋ 
ਰੂਪ ਪੰਜਾਬੀ ਵਿਚ ਪਰਵਰਤਿਤ ਹੋ ਕੇ “ਸਾ” ਬਣ ਗਿਆ ਹੈ। ਬਿਹਾਰੀ ਲਾਲ ਪੁਰੀ ਨੇ ਇਸ ਨੂੰ “ਅਪੂਰਨ ਭੂਤ” ਕਿਹਾ 
ਹੈ।ਸੰਸਕ੍ਰਿਤ ਵਿਚ “ਅਸਿ” ਧਾਤੂ ਦਾ ਭੁਤਕਾਲੀ (ਲੰਕ ਲਕਾਰ) ਪ੍ਰਥਮ ਪੁਰਸ਼ ਇੱਕ ਵਚਨੀ ਰੂਪ “ਆਸੀਤ” ਹੈ। ਪੰਜਾਬੀ 
ਵਿਚ ਇਸਦਾ ਰੂਪ ਹੀ “ਸੀ” ਬਣਿਆ ਹੈ। “ਅਸਿ” ਧਾਤੂ ਦੇ ਭੂਤਕਾਲ (ਲੰਕ ਲਕਾਰ) ਸੰਬੰਧੀ ਮੱਧ ਪੁਰਸ਼ ਇੱਕ ਵਚਨੀ 
ਸੰਸਕ੍ਰਿਤ ਰੂਪ “ਆਸੀ” ਬਣਿਆ ਹੈ; ਜਿਹੜਾ ਕਿ ਪੰਜਾਬੀ ਵਿਚ “ਤੂੰ ਸੀ” ਬਣ ਗਿਆ ਹੈ। ਸੰਸਕ੍ਰਿਤ ਵਿਚ “ਅਸਿ” ਧਾਤੂ 
ਦਾ ਭੂਤਕਾਲੀ ਪਹਿਲਾ ਪੁਰਸ਼ ਬਹੁਵਚਨੀ ਰੂਪ “ਆਸਨ” ਹੈ; ਜਿਸ ਦਾ ਅਰਥ ਹੈ-“ਸਨ”।ਪੰਜਾਬੀ ਵਿਚਲੇ “ਸਨ” ਦੀ 
ਉਤਪਤੀ ਵੀ ਇਥੋਂ ਹੀ ਹੋਈ ਹੈ। ਸੰਸਕ੍ਰਿਤ ਵਿਚਲੀ ਉਪਰੋਕਤ “ਅਸਿ” ਧਾਤੂ ਦਾ ਭੂਤਤਕਾਲੀ ਉੱਤਮ ਪੁਰਸ਼ ਵਿਚ 
ਇੱਕਵਚਨੀ ਰੂਪ “ਆਸਮ” ਹੈ। ਇਸ ਤੋਂ ਹੀ ਪੰਜਾਬੀ ਵਿਚਲੇ “ਮੈਂ ਸਾਂ” ਦੀ ਉਤਪਤੀ ਹੋਈ ਹੈ। ਇਸ ਤਰ੍ਹਾਂ ਹੀ ਸੰਸਕ੍ਰਿਤ 
ਰੂਪ “ਆਸੀ” ਤੋਂ ਪੰਜਾਬੀ ਵਿਚ ਦੂਜਾ ਪੁਰਸ਼ “ਸੈਂ” ਬਣਿਆ ਹੈ। ਸਪੱਸ਼ਟ ਹੈ ਕਿ ਪੰਜਾਬੀ ਦੀਆਂ ਸਹਾਇਕ ਕਿਰਿਆਵਾਂ 
( ਸੀ, ਸਨ, ਸਾਂ ਅਤੇ ਸੈਂ) ਆਦਿ ਸੰਸਕ੍ਰਿਤ ਦੇ “ਲੰਕ ਲਕਾਰ” ਤੋਂ ਨਿਕਲ ਕੇ ਪੰਜਾਬੀ ਵਿਚ ਆਈਆਂ ਹਨ। ਪੰਜਾਬੀ 


ਵਿਚ “ਗਾ”, “ਗੇ” ਅਤ “ਗੀ” ਭਵਿੱਖਕਾਲ ਬੋਧਕ ਲੁਟ ਤੇ ਲ੍ਰਿਟ ਲਕਾਰ ਰੂਪਾਂ ਤੋਂ ਬਣੇ ਹਨ। ਸੂਤਰ ਨੰ. (3-2-112, 


3-3-13, 3-3-15, 3-3-132 ਅਤੇ 3-3-133) ਅਨੁਸਾਰ ਇਨ੍ਹਾਂ ਦੋਵਾਂ ਲਕਾਰਾਂ ਤੋਂ ਭਵਿੱਖ ਦਾ ਬੋਧ ਹੁੰਦਾ ਹੈ। ਪਰ 
ਇਨ੍ਹਾਂ ਦੋਵਾਂ ਵਿਚਕਾਰ ਬੁਨਿਆਦੀ ਅੰਤਰ ਇਹ ਹੈ ਕਿ “ਲੁਟ ਲਕਾਰ” ਦੂਰ ਵਰਤੀ ਭਵਿੱਖ ਦਾ ਤੇ “ਲ੍ਰਿਟ ਲਕਾਰ” 
ਨਜ਼ਦੀਕ ਵਰਤੀ ਭਵਿੱਖਕਾਲ ਦਾ ਬੋਧ ਕਰਾਉਂਦਾ ਹੈ। ਪੰਜਾਬੀ ਵਿਚ ਇਹ ਦੋਵੇਂ ਕਿਸਮਾਂ ਮਿਲਦੀਆਂ ਹਨ। 
ਪਾਇਆ ਜਾਂਦਾ। ਇਸ ਦੀ ਵਰਤੋ' ਕੇਵਲ ਵੈਦਿਕ ਵਿਚ ਹੁੰਦੀ ਸੀ। ਇਸ ਨੂੰ ਭਵਿੱਖਕਾਲੀ ਅਰਥਾਂ ਵਿਚ ਵਰਤਿਆ ਜਾਂਦਾ 
ਹੈ।ਲਹਿੰਦੀ ਵਿਚ ਇਸ ਦਾ ਰੂਪ ਅੱਜ ਵੀ ਪੂਰਾ ਕਾਇਮ ਮਿਲਦਾ ਹੈ।ਲਹਿੰਦੀ ਦੇ ਸ਼ਬਦਾਂ “ਗੱਛਸੀ”, “ਖਾਸੀ”, 
“ਕਰਸੀ”, “ਜਾਸੀ” ਅਤੇ “ਹੋਸੀ” ਆਦਿ ਮੂਲ ਵੈਦਿਕ “ਲੇਟ ਲਕਾਰ'(ਮੱਧ ਪੁਰਸ਼ ) ਦੇ ਰੂਪ ਕ੍ਰਮਵਾਰ “ਗੱਛਾਮਿ', 
“ਯਾਸਿ”, “ਕਰਾਸਿ”, “ਭਵਾਸਿ” ਆਦਿ ਹਨ। ਇਹ ਪੰਜਾਬੀ ਅਤੇ ਵੈਦਿਕ ਦੇ ਸਮਾਨ ਰੂਪ ਤੋਂ ਭਵਿੱਖਕਾਲੀ ਅਰਥਾਂ ਦੇ 
ਸੂਚਕ ਹਨ। 

ਪੰਜਵੇਂ ਅਧਿਆਇ ਵਿਚ ਅਸ਼ਟਾਧਿਆਈ ਦੇ ਸੰਦਰਭ ਵਿਚ ਪੰਜਾਬੀ ਵਾਕ ਰਚਨਾ ਨੂੰ ਵਾਚ ਅਤੇ 
ਕਾਰਕ ਦੇ ਸੰਕਲਪ ਤਹਿਤ ਵਿਚਾਰਿਆ ਗਿਆ ਹੈ। ਅਸੀਂ ਆਪਣੇ ਅਧਿਐਨ ਵਿਚ _'“ਮੀਮਾਂਸਾ ਦਰਸ਼ਨ” ਅਤੇ 
“ਉਪਨਿਸ਼ਦਾਂ` ਦਾ ਅਧਿਐਨ ਕਰਕੇ ਇਨ੍ਹਾਂ ਵਿਚ ਹੋਏ ਵਾਕਾਂ ਸੰਬੰਧੀ ਵਿਚਾਰ ਉਤੇ ਦ੍ਰਿਸ਼ਟੀਪਾਤ ਵੀ ਕੀਤਾ ਹੈ।ਜਿਸ ਤੋਂ 
ਸਪੱਸ਼ਟ ਹੈ ਕਿ ਪਾਣਿਨੀ ਦੇ ਯੁੱਗ ਤੋਂ ਪਹਿਲਾਂ ਵਾਕ ਆਪਣੀ ਹੋਂਦ ਸਥਾਪਿਤ ਕਰ ਚੁੱਕਿਆ ਸੀ। ਅਸ਼ਟਾਧਿਆਈ ਵਿਚ 
“ਪਦ” ਦੀ ਸਾਰਥਿਕਤਾ ਵਾਕ ਦੇ ਬਰਾਬਰ ਹੈ,ਇਸ ਕਰਕੇ ਉਸ ਨੇ ਪਦ ਦੀ ਬਣਤਰ ਅਤੇ ਵਾਕ ਦੀ ਕਾਰਜੀ ਸਤ੍ਹਾ ਦਾ 
ਵਿਸ਼ਲੇਸ਼ਣ ਪੇਸ਼ ਕੀਤਾ ਹੈ।ਉਸ ਦੁਆਰਾ ਪ੍ਰਸਤੁਤ “ਕਾਰਕ” ਅਤੇ “ਵਾਚ” ਦੇ ਸੰਕਲਪ ਦਾ ਸੰਬੰਧ ਸਿੱਧਾ ਵਾਕ ਨਾਲ 
ਹੈ।ਉਸ ਨੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ “ਉਚਰਿਤ ਭਾਸ਼ਾ” ਨੂੰ ਆਪਣੇ ਅਧਿਐਨ ਦਾ ਹਿੱਸਾ ਬਣਾਇਆ ਹੈ। 
“ਅਸ਼ਟਾਧਿਆਈ” ਵਿਚ ਕਾਰਜੀ ਵਾਕਾਂ ਦੀਆਂ ਕਿਸਮਾਂ ਤੇ ਵਰਤੋਂ ਦੇ ਸੂਤਰ ਦਿੱਤੇ ਹਨ ਜਿਵੇਂ; ਆਗਿਆਵਾਚੀ ਵਾਕ 
(3-3-161,162), ਪ੍ਰੇਰਣਾਵਾਚੀ ਵਾਕ (3-3-163,165), ਉਦੇਸ਼ ਪ੍ਰਗਟ ਕਰਨ ਸੰਬੰਧੀ (3-3-153), ਅਸੀਸ ਦੇਣ 
ਸੰਬੰਧੀ ਵਾਕ (3-4-116), ਬੇਨਤੀ ਵਾਚਕ ਵਾਕ (8-1-61), ਪ੍ਰਸ਼ਨਵਾਚੀ ਵਾਕ (8-2-100,105), ਹਾਂ ਵਾਚੀ ਵਾਕ 
(8-1-31), ਉੱਤਰ ਵਾਚੀ ਵਾਕ (8-2-93,3-2-120) ਅਤੇ ਵਿਸਗੈਬੋਧਕ ਵਾਕ (3-3150) ਆਦਿ। ਇਸ ਪ੍ਰਕਾਰ 
ਸਪੱਸ਼ਟ ਹੋ ਜਾਂਦਾ ਹੈ ਕਿ ਪਾਣਿਨੀ ਨੇ ਵਾਕ ਨੂੰ ਵਾਕਾਰਥਿਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਿਤ ਕੀਤਾ ਹੈ।ਇਸ ਤਰ੍ਹਾਂ ਵਾਕ ਸੰਬੰਧੀ 


ਵਿਚ ਵੀ ਇਹੋ ਪ੍ਰਵਿਰਤੀ ਪ੍ਰਧਾਨ ਹੈ। ਵਾਕਾਰਥਕ ਅਧਿਐਨ ਕਾਰਕ ਤੇ ਵਾਚ ਦੇ ਸੰਕਲਪਾਂ ਤਹਿਤ ਕੀਤਾ ਗਿਆ ਹੈ। 
ਪੰਜਾਬੀ ਭਾਸ਼ਾ ਬਾਰੇ ਲਿਖੇ ਗਏ ਹੁਣ ਤੱਕ ਦੇ ਵਿਆਕਰਨਾਂ ਵਿਚ ਬਿਹਾਰੀ ਲਾਲ ਪੁਰੀ (1867) ਤੋਂ ਲੈ ਕੇ ਰਾਮ 
ਸਿੰਘ (1930), ਕਰਮ ਸਿੰਘ ਗੰਗਾਵਾਲਾ (1930), ਦੁਨੀ ਚੰਦਰ (1964) ਤੇ ਹਰਕੀਰਤ ਸਿੰਘ (1988) ਤੱਕ ਲੱਗਪਗ 
ਸਾਰੇ ਵਿਆਕਰਨ ਲੇਖਕਾਂ ਨੇ ਕਾਰਕ ਸੰਕਲਪ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਪੰਜਾਬੀ ਕਾਰਕ ਪ੍ਰਬੰਧ ਦਾ 
ਵਿਸ਼ਲੇਸ਼ਣ ਵੀ ਕੀਤਾ ਹੈ। ਪਰ ਇਨ੍ਹਾਂ ਸਾਰੇ ਹੀ ਲੇਖਕਾਂ ਦੀ ਕਾਰਕ ਦੇ ਸੰਕਲਪ ਦੀ ਸਮਝ ਪੱਛਮ ਦੀ ਪਰੰਪਰਾਈ 
ਵਿਆਕਰਨ ਅਤੇ ਸੰਸਕ੍ਰਿਤ ਵਿਆਕਰਨ ਦੀ ਮਿਸ਼ਰਤ ਸਿਧਾਂਤਕ ਸੂਝ ਦਾ ਪ੍ਰਮਾਣ ਹੀ ਪੇਸ਼ ਕਰਦੀ ਹੈ। ਇਸ ਤੋਂ 


9 


ਇਲਾਵਾ ਚੰਚਲ ਸਿੰਘ ਕੰਬੋਜ, ਬੂਟਾ ਸਿੰਘ ਬਰਾੜ ਅਤੇ ਹਰਵਿੰਦਰਪਾਲ ਕੌਰ ਨੇ ਕਾਰਕ ਦੇ ਸੰਕਲਪ ਨੂੰ ਭਾਰਤੀ ਕਾਰਕ 
ਸਿਧਾਂਤ ਅਨੁਸਾਰ ਪਰਿਭਾਸ਼ਿਤ ਕਰਕੇ, ਪੰਜਾਬੀ ਕਾਰਕ ਪ੍ਰਣਾਲੀ ਦਾ ਵਿਸ਼ਲੇਸ਼ਣ ਕੀਤਾ ਹੈ। “ਅਸ਼ਟਾਧਿਆਈ” ਦੀ 
ਸਿਧਾਂਤਕ ਸੇਧ ਵਿਚ ਅਸੀ ਪੰਜਾਬੀ ਭਾਸ਼ਾ ਦੀ ਵਾਕ ਰਚਨਾ ਵਿਚ ਵਿਚਰਦੇ ਛੇ ਕਾਰਕੀ ਸੰਬੰਧਾਂ ਕਰਤਾ, ਕਰਮ, ਕਰਣ, 
ਅਪਾਦਾਨ, ਅਧਿਕਰਣ ਅਤੇ ਸੰਪਰਦਾਨ ਨੂੰ ਹੀ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਹੈ।ਵਾਸਤਵ ਵਿਚ ਪਾਣਿਨੀ 
ਦਾ ਕਾਰਕ ਸੰਕਲਪ ਕਿਰਿਆ ਕੇਂਦਰਿਤ ਹੈ।ਨਾਂਵ ਬਨਾਮ ਨਾਂਵ ਸੰਬੰਧ ਨੂੰ ਅਸ਼ਟਾਧਿਆਈ ਵਿਚ 'ਸ਼ੇਸ਼” ਸੰਬੰਧ ਦੇ ਰੂਪ 
ਵਿਚ ਪੇਸ਼ ਕੀਤਾ ਗਿਆ ਹੈ। ਇਸੇ ਸੰਬੰਧ ਨੂੰ ਛੇਵੀਂ ਵਿਭਕਤੀ ਪੇਸ਼ ਕਰਦੀ ਹੈ।“ਅਸ਼ਟਾਧਿਆਈ” ਦੇ ਸੂਤਰ (2-3- 
47) ਮੁਤਾਬਿਕ ਪਹਿਲੀ ਵਿਭਕਤੀ ਪ੍ਰਾਤਿਪਦਿਕ ਅਰਥ, ਵਚਨ, ਲਿੰਗ ਤੋਂ ਬਿਨਾ ਨਾਂਵ ਦੇ ਸੰਬੋਧਨੀ ਭਾਵ ਦਾ ਪ੍ਰਗਟਾਅ 
ਕਰਨ ਵਾਸਤੇ ਵਰਤੀ ਜਾਂਦੀ ਹੈ। ਇਸ ਪ੍ਰਕਾਰ ਇਹ ਕਿਸੇ ਸੰਬੋਧਨੀ ਕਾਰਕ ਦਾ ਲਖ਼ਾਇਕ ਸੂਤਰ ਨਹੀਂ ਹੈ। ਇਉਂ 
“ਅਸ਼ਟਾਧਿਆਈ?” ਵਿਚ ਸਿਰਫ਼ ਛੇ ਕਿਸਮ ਦੇ ਕਾਰਕੀ ਸੰਬੰਧਾਂ ਦਾ ਹੀ ਉਲੇਖ਼ ਹੈ।ਕਾਰਕੀ ਸੰਬੰਧਾਂ ਦੇ ਪਰਗਟਾਵੇ ਵਾਸਤੇ 
ਪੰਜਾਬੀ ਵਿਚ ਤਿੰਨ ਸਾਧਨਾਂ ਦੀ ਵਰਤੋਂ' ਹੁੰਦੀ ਹੈ- ਸੰਬੰਧਕ, ਵਿਭਕਤੀ ਤੇ ਸ਼ਬਦ-ਕ੍ਰਮ। ਇਸ ਤੋਂ ਇਹ ਤੱਥ ਦੀ ਪ੍ਰੋੜਤਾ 
ਹੋ ਜਾਂਦੀ ਹੈ, ਕਿ ਪੰਜਾਬੀ ਭਾਸ਼ਾ ਆਪਣੇ ਸੰਯੋਗਾਤਮਕ ਸਰੂਪ ਵਾਲੇ ਵਿਰਾਸਤੀ ਲੱਛਣਾਂ ਤੋਂ ਮੁਕਤ ਨਹੀਂ' ਹੈ। 
ਇਥੇ ਅਸੀਂ ਪੰਜਾਬੀ ਭਾਸ਼ਾ ਦੇ ਇਸ ਲੱਛਣ ਭਾਵ ਵਿਭਕਤੀ ਵਿਧਾਨ ਨੂੰ ਵੀ ਵਿਚਾਰਿਆ ਹੈ।ਮੂਲ ਰੂਪ ਵਿਚ 
ਸੰਸਕ੍ਰਿਤ ਦੀਆਂ ਸੱਤ ਵਿਭਕਤੀਆਂ ਹਨ। ਪ੍ਰਾਕ੍ਰਿਤ ਤੱਕ ਸਫ਼ਰ ਕਰਦਿਆਂ ਇਨ੍ਹਾਂ ਵਿਚੋਂ ਚੌਥੀ ਲੁਪਤ ਹੋ ਗਈ ਤੇ ਇਸ 
ਦੀ ਥਾੰ ਤੇ ਛੇਵੀਂ ਵਰਤੀ ਜਾਣ ਲੱਗੀ । ਅਪਕ੍ਰੱਸ਼ ਤੱਕ ਪਹੁੰਚਦਿਆਂ ਦੂਸਰੀਆਂ ਵਿਭਕਤੀਆਂ ਵੀ ਆਪਸ ਵਿਚ ਘੁਲ ਮਿਲ 
ਗਈਆਂ। ਦੁਨੀ ਚੰਦਰ (ਉਹੀ:62) ਅਨੁਸਾਰ ਅਜੋਕੀ ਪੰਜਾਬੀ ਵਿਚ ਇਨ੍ਹਾਂ ਵਿਭਕਤੀਆਂ ਦੀ ਥਾਂ ਸੰਬੰਧਕੀ ਰੂਪਾਂ ਨੇ ਲੈ 
ਲਈ, ਸੰਬੰਧਕ ਇਕੱਲਾ ਹੀ ਕਈ ਵਿਭਕਤੀਆਂ ਦਾ ਕਾਰਜ ਕਰਨ ਲੱਗਾ। ਮੂਲ ਰੂਪ ਵਿਚ ਜੇਕਰ ਕਾਰਜ ਦੇ ਪੱਧਰ ਤੋਂ 
ਵੇਖਿਆ ਜਾਵੇ ਤਾਂ ਸੰਬੰਧਕੀ ਰੂਪ ਉਤੇ ਵਿਭਕਤੀਆਂ ਦੇ ਕਾਰਜ ਵਿਚ ਵਖਰਤਾ ਮਿਲਦੀ ਹੈ। ਇਸ ਕਰਕੇ ਕਾਰਜ ਦੇ 
ਨਜ਼ਰੀਏ ਤੋਂ` ਇਨ੍ਹਾਂ ਨੂੰ ਸਮਾਨ ਨਹੀਂ ਮੰਨਿਆ ਜਾ ਸਕਦਾ। ਪੰਜਾਬੀ ਵਿਚਲੀਆਂ ਸਾਰੀਆ ਵਿਭਕਤੀਆਂ; ਸੰਸਕ੍ਰਿਤ 
ਵਿਭਕਤੀਆਂ ਦਾ ਹੀ ਵਿਕਸਿਤ ਰੂਪ ਹਨ। ਵਿਆਕਰਨਕਾਰਾਂ ਨੇ ਇਹ ਮੰਨਿਆ ਹੈ ਕਿ ਆਧੁਨਿਕ ਪੰਜਾਬੀ ਤੱਕ 
ਪਹੰਚਦਿਆਂ ਇਹ ਵਿਭਕਤੀਆਂ ਰੂਪਾਂਤ੍ਰਿਤ ਹੋ ਕੇ ਸੰਬੰਧਕਾਂ ਵਿਚ ਤਬਦੀਲ ਹੋ ਗਈਆਂ ਹਨ।ਪੰਜਾਬੀ ਵਿਆਕਰਨਾਂ ਵਿਚ 
ਵਿਭਕਤੀ ਅਤੇ ਸੰਬੰਧਕ ਨੂੰ ਸਮਰੂਪ ਮੰਨਿਆ ਗਿਆ ਹੈ। 
ਕਾਰਕ ਦੀ ਤਰ੍ਹਾਂ ਵਾਚ ਵੀ ਇਕ ਅਜਿਹਾ ਵਿਆਕਰਨਿਕ ਸੰਕਲਪ ਹੈ ਜਿਸ ਦਾ ਪ੍ਰਗਟਾਵਾ ਸਮੁੱਚੇ ਵਾਕ 
ਵਿਚੋਂ ਹੁੰਦਾ ਹੈ। ਪੰਜਾਬੀ ਦੀਆਂ ਪ੍ਰਮੁੱਖ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ ਕਿਸੇ ਨਾ ਕਿਸੇ ਰੂਪ ਵਿਚ 
ਵਿਆਖਿਆ ਹੋਈ ਮਿਲਦੀ ਹੈ। ਮੁੱਖ ਤੌਰ ਤੇ ਇਹਨਾਂ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ ਦੋ ਕਿਸਮ ਦੇ ਵਿਚਾਰ 
ਮਿਲਦੇ ਹਨ। ਦੁਨੀ ਚੰਦਰ (1964) ਅਤੇ ਹਰਕੀਰਤ ਸਿੰਘ (1988) ਆਦਿ ਨੇ ਵਾਚ ਦੇ ਸੰਲਕਪ ਨੂੰ ਪਾਣਿਨੀ 
ਵਿਆਕਰਨ ਪਰੰਪਰਾ ਦੀ ਸਿਧਾਂਤਕ ਸੇਧ ਵਿਚ ਕਿਰਿਆ ਤੇ ਕਰਮ ਦੇ ਮੇਲ ਨੂੰ ਹੀ ਕਰਮਵਾਚ ਦਾ ਮੁੱਖ ਆਧਾਰ 
ਮੰਨਿਆ ਹੈ। ਹਿੰਦੀ ਵਿਆਕਰਨ ਲੇਖਕ ਕਾਮਤਾ ਪ੍ਰਸ਼ਾਦ ਗੁਰੂ ਅਨੁਸਾਰ ਸੰਸਕ੍ਰਿਤ ਵਿਆਕਰਨ ਵਿਚ ਵਾਚ ਦੀ 
ਵਿਆਖਿਆ ਕੇਵਲ ਕਿਰਿਆ ਦੇ ਰੂਪ ਅਧਾਰਿਤ ਹੈ ਤੇ ਸੰਸਕ੍ਰਿਤ ਭਾਸ਼ਾ ਵਾਸਤੇ ਤਾਂ ਇਹ ਦਰੁਸਤ ਹੈ। ਪਰ ਹਿੰਦੀ ਭਾਸ਼ਾ 


30 


ਦੇ ਵਾਚ ਵਿਧਾਨ ਦੀ ਵਿਆਖਿਆ ਕੇਵਲ ਰੂਪ ਦੇ ਆਧਾਰ ਉਤੇ ਕਰਨੀ ਸੰਭਵ ਨਹੀ” ਹੈ।ਪਰ ਇੱਕ ਹੋਰ ਪ੍ਰਮੱਖ ਹਿੰਦੀ 
ਵਿਧਾਨ ਦਾ ਨਿਰਣਾ ਕੇਵਲ ਰੂਪ ਦੇ ਆਧਾਰ ਉਪਰ ਹੋ ਸਕਦਾ ਹੈ, ਕਿਉਂਕਿ ਕਰਮਣੀ ਤੇ ਭਾਵ ਪ੍ਰਯੋਗ ਦੇ ਪ੍ਰਸੰਗ ਵਿਚ 
ਸੰਸਕ੍ਰਿਤ ਦੀਆਂ ਸਾਰੀਆਂ ਕਿਰਿਆਵਾਂ “ਆਤਮਨੇਪਦੀ” ਹਨ। ਸੱਚੀ ਗੱਲ ਤਾਂ ਇਹ ਹੈ ਕਿ ਪਾਣਿਨੀ ਨੇ ਸਿੱਧੇ ਤੌਰ ਤੇ 
ਵਾਚ ਦੇ ਸੰਕਲਪ ਦਾ ਜ਼ਿਕਰ ਹੀ ਨਹੀਂ ਕੀਤਾ। ਵਾਸਤਵ ਵਿਚ ਜੇ ਵਾਕ ਕਰਤਰੀ ਵਾਚੀ ਹੈ ਤਾਂ ਉਸ ਅਨੁਸਾਰ ਕਿਰਿਆ 
ਦਾ ਇੱਕ ਵਿਸ਼ੇਸ਼ ਰੂਪ ਆਉਂਦਾ ਹੈ ਅਤੇ ਜੇ ਵਾਕ ਕਰਮਵਾਚੀ ਹੈ ਤਾਂ ਉਸ ਅਨੁਸਾਰ ਕਿਰਿਆ ਦਾ ਰੂਪਾਂਤਰ ਹੋ ਜਾਂਦਾ 
ਹੈ।ਇਸ ਤਰ੍ਹਾਂ ਵਾਚ ਦੀ ਵਿਆਖਿਆ ਰੂਪ ਦੇ ਆਧਾਰ ਉਤੇ ਕਰਨ ਦੀ ਬਜਾਏ ਵਾਕ ਦੇ ਅਰਥ ਦੇ ਆਧਾਰ ਉਤੇ 
ਕਿਰਿਆ ਦੀ ਵਿਆਖਿਆ ਕਰਨੀ ਬਣਦੀ ਹੈ। ਇਹੋ ਪਾਣਿਨੀ ਵਿਆਕਰਨ ਦੀ ਅੰਤਰ-ਦ੍ਰਿਸ਼ਟੀ ਹੈ। ਕਪਿਲ ਕਪੂਰ 
ਅਨੁਸਾਰ ਪਾਣਿਨੀ ਵਿਆਕਰਨ ਇੱਕ ਵਿਆਪਕ ਵਿਖਿਆਤਮਕ ਸਿਧਾਂਤ ਹੈ, ਜਿਸ ਅਨੁਸਾਰ ਭਾਸਾਈ ਤੱਥਾਂ ਦੀ 
ਵਿਆਖਿਆ ਅਰਥ ਜਾਂ ਰੂਪ ਦੇ ਪੱਧਰ ਉੱਪਰ ਕੀਤੀ ਜਾ ਸਕਦੀ ਹੈ। ਦੁਨੀ ਚੰਦਰ ਅਤੇ ਹਰਕੀਰਤ ਸਿੰਘ ਦੇ ਭਰਮ- 
ਭੂਲੇਖ਼ੇ ਦਾ ਵੱਡਾ ਕਾਰਨ “ਨੇ” ਸੰਬੰਧਕ ਦੀ ਭੂਮਿਕਾ ਹੈ। “ਨੇ” ਕਰਤਾ ਕਾਰਕ ਦਾ ਚਿੰਨ੍ਹ ਹੈ ਨਾ ਕਿ ਕਰਨ ਕਾਰਕ 
ਦਾ।ਇਸ ਵਾਸਤੇ “ਨੇ” ਯੁਕਤ ਪੰਜਾਬੀ ਵਾਕ ਕਦਾਚਿਤ ਹੀ ਕਰਮਣੀ ਨਹੀਂ ਹੋ ਸਕਦੇ ਬਲਕਿ ਸਪੱਸ਼ਟ ਰੂਪ ਵਿਚ 
ਕਰਤਰੀਵਾਚੀ ਹੀ ਰਹਿੰਦੇ ਹਨ। 
ਪਾਣਿਨੀ ਅਨੁਸਾਰ ਲਕਾਰਾਂ ਦੇ ਤਿੰਨ ਅਰਥ ਕਰਤਰੀ,ਕਰਮਣੀ ਅਤੇ ਭਾਵ ਹੁੰਦੇ ਹਨ। ਜਦੋਂ ਕਿਰਿਆ ਅਤੇ 
ਕਰਤਾ ਦਾ ਅਧਿਕਰਨ ਪਰਸਪਰ ਸਮਾਨ ਹੁੰਦਾ ਹੈ ਤਾਂ ਕਰਤਰੀ ਵਾਚੀ ਕਿਰਿਆ ਹੁੰਦੀ ਹੈ। ਇੱਥੇ ਕਿਰਿਆ ਕਰਤਾ ਦੇ 
ਜਾਂਦਾ ਹੈ।ਪਾਣਿਨੀ ਮੁਤਾਬਿਕ, “ਭਾਵਵਾਚ” ਵਿਚ ਲਕਾਰ ਨੂੰ ਭਾਵ ਦੇ ਅਰਥ ਵਿਚ ਵਰਤਿਆ ਜਾਂਦਾ ਹੈ।ਉਸ ਦੀ ਪਹਿਲੇ 
ਪੁਰਖ਼ ਅਤੇ ਮੱਧ ਪੁਰਖ਼ ਦੁਆਰਾ ਸਮਾਨਾਰਥਿਕਤਾ ਨਹੀਂ ਹੋ ਸਕਦੀ। ਇਸ ਲਈ ਭਾਵਵਾਚ ਵਿਚ ਪ੍ਰਥਮ ਅਤੇ ਮੱਧ ਪੁਰਖ਼ 
ਨਹੀਂ ਆਉਂਦੇ। ਪਹਿਲੇ ਪੁਰਖ਼ ਵਾਸਤੇ ਲਕਾਰ ਨਾਲ ਸਮਾਨ ਅਧਿਕਰਣ ਇੱਛਿਤ ਹੈ।ਉਹ ਪਹਿਲੇ ਨੂੰ ਛੱਡਕੇ ਹਮੇਸ਼ਾ 
ਸਮਾਨ ਰੂਪ ਵਿਚ ਹੋ ਜਾਂਦਾ ਹੈ। ਦੂਸਰਾ “ਤਿੰਡ੍” ਵਾਚੀ ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ ਭਾਵ ਵਾਚ ਵਿਚ ਦੋ ਵਚਨ 
(ਸੰਸਕ੍ਰਿਤ ਦੇ ਸੰਦਰਭ ਵਿਚ) ਅਤੇ ਬਹੁਵਚਨ ਨਹੀਂ ਆਉਂਦੇ, ਹਮੇਸ਼ਾ ਇੱਕ ਵਚਨ ਹੀ ਆਉਂਦਾ ਹੈ,ਕਿਉਂਕਿ ਇੱਕ ਵਚਨ 
ਇੱਕ ਵਚਨੀ ਰੂਪ ਵਿਚ ਬਣਦਾ ਹੈ। 
ਪਾਣਿਨੀ ਦਾ ਵਿਚਾਰ ਹੈ ਕਿ ਜਦੋਂ ਕਿਰਿਆ ਬੜੀ ਸਰਲਤਾ ਨਾਲ ਹੋ ਰਹੀ ਹੋਵੇ,ਇਸ ਭਾਵ ਨੂੰ ਪੇਸ਼ ਕਰਨ ਵਾਸਤੇ 


ਅਤੇ ਲਕਾਰ ਭਾਵਵਾਚੀ ਹੋਵੇਗਾ। “ਭਾਵ” ਵਿਚ ਸਮੁੱਚੇ ਰੂਪ ਭਾਵਵਾਚੀ ਬਣਦੇ ਹਨ। 


11 


ਅਸੀਂ ਆਪਣੇ ਸਾਰੇ ਅਧਿਐਨ ਉਪਰੰਤ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਪੰਜਾਬੀ ਭਾਸ਼ਾ ਨੇ ਆਪਣੀ ਸਦੀਆਂ ਲੰਮੀ 
ਨਿਰੰਤਰ ਵਿਕਾਸ ਪ੍ਰਕਿਰਿਆ ਦੌਰਾਨ ਆਪਣਾ ਨਿਵੇਕਲਾ ਵਿਆਕਰਨਿਕ ਸਰੂਪ ਬਣਾਇਆ ਹੈ।ਪਾਣਿਨੀ ਨੇ ਆਪਣੇ ਸਮੇਂ 
ਦੀ ਭਾਸ਼ਾ ਦੇ ਪ੍ਰਸੰਗ ਵਿਚ ਹੀ “ਅਸ਼ਟਾਧਿਆਈ” ਦਾ ਸਿਧਾਂਤਕ ਚੌਖ਼ਟਾ ਡੌਲਿਆ ਹੈ।ਪਰ “ਅਸ਼ਟਾਧਿਆਈ” ਬਹੁ- 
ਉਪਭਾਸ਼ਾਈ ਵਿਆਕਰਨ ਹੈ।ਭਾਸ਼ਾ ਦੇ ਕਈ ਭੇਦਾਂ (ਭੂਗੋਲਿਕ,ਸਮਾਜਿਕ, ਕਾਵਿਕ ਤੇ ਗ੍ਰੰਥ-ਭਾਸ਼ਾ) ਦਾ ਵਿਸ਼ਲੇਸ਼ਣ ਇਸ 
ਵਿਚਲੇ ਸੂਤਰਾਂ ਦਾ ਆਧਾਰ ਹੈ। ਇਸ ਵਾਸਤੇ ਪਾਣਿਨੀ ਵਿਆਕਰਨ ਤੋਂ ਸਿਧਾਂਤਕ ਅੰਤਰ-ਦ੍ਰਿਸ਼ਟੀ ਤਾਂ ਪ੍ਰਾਪਤ ਕੀਤੀ ਜਾ 
ਸਕਦੀ ਹੈ ਪਰ ਪੰਜਾਬੀ ਭਾਸ਼ਾ ਨੂੰ ਇਸਦੇ ਸਿਧਾਂਤਕ ਚੌਖ਼ਟੇ ਵਿਚ ਇੰਨ-ਬਿੰਨ ਫਿੱਟ ਨਹੀਂ ਕੀਤਾ ਜਾ ਸਕਦਾ। 


ਨਿਗਰਾਨ ਖੋਜਾਰਥੀ 

ਡਾ. ਬੂਟਾ ਸਿੰਘ ਬਰਾੜ ਲਖਵਿੰਦਰ ਸਿੰਘ 
ਪ੍ਰੋਫੈਸਰ, ਪੀ.ਜੀ. ਸਟੱਡੀਜ਼ ਵਿਭਾਗ, 

ਪੰਜਾਬੀ ਯੂਨੀਵਰਸਿਟੀ,ਰਿਜਨਲ ਸੈਂਟਰ ਬਠਿੰਡਾ। 


12 


133 


ਉਪਸੰਹਾਰ 
ਹੂ 

ਪ੍ਰਸਤੁਤ ਖੋਜ-ਕਾਰਜ ਸ਼ੁਰੂ ਕਰਨ ਵੇਲੇ ਅਸੀਂ ਇਹ ਸੋਚਿਆ ਸੀ ਕਿ ਇਕ ਤਾਂ ਸੂਤਰਿਕ ਰੂਪ 
ਵਿਚ ਹਾਸਿਲ ਪਾਣਿਨੀ ਵਿਆਕਰਨ “ਅਸ਼ਟਾਧਿਆਈ ਦੀ ਸਿਧਾਂਤਕ ਰੂਪ-ਰੇਖਾ ਬਣਾਈ ਜਾਵੇ ਅਤੇ ਦੂਸਰਾ 
ਇਸ ਵਿਚੋਂ ਅੰਤਰ-ਦ੍ਰਿਸ਼ਟੀ ਗ੍ਰਹਿਣ ਕਰਕੇ,ਪੰਜਾਬੀ ਵਿਆਕਰਨ ਦੀ ਉਸਾਰੀ ਲਈ ਅਧਿਐਨ ਮਾਡਲ 
ਤਲਾਸ਼ ਕੀਤਾ ਜਾਵੇ। ਅਸ਼ਟਾਧਿਆਈ ਦੀ ਸਿਧਾਂਤਕ ਰੂਪ-ਰੇਖਾ ਬਣਾਉਦਿਆਂ, ਸਾਨੂੰ ਇਹ ਪ੍ਰਮਾਣ ਸੁਲੱਭ 
ਹੋਏ ਹਨ ਕਿ ਪਾਣਿਨੀ ਵਿਆਕਰਨ ਭਾਰਤੀ ਸਨਾਤਨੀ ਵਿਆਕਰਨ ਪਰੰਪਰਾ ਦਾ ਆਦਿ ਬਿੰਦੂ ਨਹੀਂ ਬਲਕਿ 
ਸਿਖਰ ਬਿੰਦੂ ਹੈ। ਵਾਸਤਵ ਵਿਚ ਵੇਦਾਂ ਵਿਚੋਂ ਹੀ ਵਿਆਕਰਨ ਬਾਰੇ ਮੰਤਰ (ਰਿਗ.1-164, 6-99-9, 8- 
5-31, ਯਜੂ. 1-20, 11-07, ਸਾਮ. 5-2,8-5, ਅਤੇ ਅਥ.8-4-8) ਪ੍ਰਾਪਤ ਹੁੰਦੇ ਹਨ। “ਬਾਲਮੀਕਿ 
ਰਮਾਇਣ” (ਕਿਸਕਿੰਧਾ ਕਾਂਡ, 3-29) ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਵਿਚ ਵਿਆਕਰਨ ਦੀ ਕੀ 
ਮਹੱਤਤਾ ਸੀ। ਵਿਆਕਰਨ ਵਾਸਤੇ “ਵਿਆਕਰਨ” ਸ਼ਬਦ ਦੀ ਵਰਤੋਂ, “ਗੋਪਥ ਬ੍ਰਾਹਮਣ” (ਪੂ. 1-24), 
“ਮੂੰਡਕਯੋ ਉਪਨਿਸ਼ਦ” (1-1) ਅਤੇ '“ਮਹਾਂਭਾਰਤ”( ਉਦੋਗ.-43/61) ਆਦਿ ਗ੍ਰੰਥਾਂ ਵਿਚ ਹੋਈ ਹੈ। 
“ਰਿਕਤੰਤਰ” (1-4) ਦੇ ਅਨੁਸਾਰ ਭਾਰਤੀ ਵਿਆਕਰਨਿਕ ਪਰੰਪਰਾ ਵਿਚ ਸਭ ਤੋਂ ਪਹਿਲਾ 
ਵਿਆਕਰਨਕਾਰ “ਬ੍ਰਹਮਾ” ਹੈ। ਇਸਦੀ ਪੁਸ਼ਟੀ ਪਤੰਜਲੀ(1-1-1) ਅਤੇ “ਤੈਤਰੀਯ ਸੰਹਿਤਾ” (6-4-7) 
ਦੁਆਰਾ ਵੀ ਕੀਤੀ ਗਈ ਹੈ।ਵਿਆਕਰਨ ਦੀ ਇਸ ਪਰੰਪਰਾ ਵਿਚ ਦੋ ਸੰਪਰਦਾਵਾਂ-“ਇੰਦਰ ਸੰਪਰਦਾਇ” 
ਤੇ “ਮਹੇਸ਼ਵਰ ਸੰਪਰਦਾਇ” ਹੋਈਆਂ ਹਨ। ਇੰਦਰ ਸੰਪਰਦਾਇ ਦੇ ਵਿਆਕਰਨਕਾਰ; ਇੰਦਰ, ਬ੍ਰਹਿਸਤੀ, 


150 


ਭਾਰਦਵਾਜ, ਭਾਗੁਰੀ, ਕਾਸ਼ਕ੍ਰਿਤਸਨ, ਸੌਨਕ, ਗੌਤਮ ਤੇ ਵਿਆਂਡੀ ਦੱਸੇ ਗਏ ਹਨ। ਜਦਕਿ ਮਹੇਸ਼ਵਰ 
ਸੰਪਰਦਾਇ ਵਿਚ ਆਪਿਸ਼ਲੀ (6-1-92), ਕਾਸ਼ਿਯੱਪ (1-2-25), ਗਾਰਗੀ (8-3-30), ਚਕਰ 
ਵਰਮਣ (6-1-130), ਭਾਰਦਵਾਜ (7-2-62), ਸ਼ਾਕਟਾਯਾਨ (3-4-111), ਸ਼ਾਕੱਲਿਆ (1-1-16), 
ਸੇਨਕ (5-4-11) ਤੇ ਸਫੋਟਾਯਾਨ (6-1-122) ਆਦਿ ਦਸ ਵਿਆਕਰਨਕਾਰਾਂ ਦਾ ਜ਼ਿਕਰ 
ਅਸ਼ਟਾਧਿਆਈ ਵਿਚ ਕੀਤਾ ਗਿਆ ਹੈ। 
ਵੰਡਿਆ ਜਾ ਸਕਦਾ ਹੈ: 

1. ਵੈਦਿਕ (ਵੇਦਾਂ ਦੇ) ਵਿਆਕਰਨ- ਪ੍ਰਾਤਿਸ਼ਾਖ਼ਾਵਾਂ। 

2. ਲੌਕਿਕ ਭਾਸ਼ਾ ਦੇ ਵਿਆਕਰਨ- ਕਾਤੰਤਰ । 

3. ਵੈਦਿਕ ਤੇ ਲੌਕਿਕ ਦੋਵਾਂ ਦੇ ਵਿਆਕਰਨ- ਅਸ਼ਟਾਧਿਆਈ ਤੇ ਆਪਿਸ਼ਲੀ ਵਿਆਕਰਨ। 

ਅਸ਼ਟਾਧਿਆਈ ਉਤੇ “ਸ਼ੁਕਲ ਯਜੁਰਵੇਦ” ਦੇ ਵਿਆਕਰਨ “ਵਾਜਸਨੇਈ ਪ੍ਰਾਤਿਸ਼ਾਖਾ” ਦਾ ਪ੍ਰਭਾਵ 

ਹੈ। ਇਹਨਾਂ ਦੇ ਕਈ ਸੂਤਰ ਆਪਸ ਵਿਚ ਹੂ-ਬ-ਹੂ ਮਿਲਦੇ ਹਨ: 

ਇ. ਇੰਲੌਰਦਾਂਤਹ- ਵਾਜਸਨੇਈ ਪ੍ਰਾਤਿਸ਼ਾਖਾ (1-108), ਅਸ਼ਟਾਧਿਆਈ (1-2-29) 

% ਨੀਲੈਰਨਦਾਂਤਹ-ਵਾਜਸਨੇਈ ਪ੍ਰਾਤਿਸ਼ਾਖਾ (1-109), ਅਸ਼ਟਾਧਿਆਈ (1-2-30) 

ਣ: ਅ਼ਲ਼ਠਾੀੰ ਸ਼ਥਾਨੋਯੌਗਾ-ਵਾਜਸਨੇਈ ਪ੍ਰਾਤਿਸ਼ਾਖਾ (1-136),ਅਸ਼ਟਾਧਿਆਈ(1-1-49) 

ਨ੍‌ਤਾਨੀਆਨੈੱਤ ਨਊਲਟੇ #ਰਵੱਸੈਆ- ਵਾਜਸਨੇਈ ਪ੍ਰਾਤਿਸ਼ਾਖਾ (1-138), ਅਸ਼ਟਾਧਿਆਈ (1-1- 

66) ਇਸ ਤੋਂ` ਬਿਨਾਂ ਕੁਝ ਸੂਤਰ ਅਜਿਹੇ ਮਿਲਦੇ ਹਨ ਜੋ ਰੂਪ ਦੇ ਪੱਧਰ ਤੋਂ ਤਾਂ ਆਪਸ ਵਿਚ 


ਸਮਾਨਤਾ ਨਹੀਂ ਰੱਖਦੇ ਪਰ ਇਨ੍ਹਾਂ ਦੇ ਅਰਥ ਬਿਲਕੁਲ ਸਮਾਨ ਹਨ, ਜਿਵੇਂ- 


ਵਾਜਸਨੇਈ ਪ੍ਰਾਤਿਸ਼ਾਖਾ ਅਸ਼ਟਾਧਿਆਈ 

ਓਭਾਆਾਤਫ/ਰਤਹ।7-77-42 ੭7ਹਾਰਹ ਸਵਾਨਤਹਗ(/-7-94 
ਤਸਮਨਦੱਤਲਤਰ/ਨਆਦਗ/7-35) ਤਸਆਦੱਤਲਾਤਰਨਿਆ।/-7-67) 
ਨਨ ੪ਕਾਨੇ #ਵਸ਼ਰਜਨਗ(5-267) ਨੂ ਲੈ (7-3-740) 

ਛੇਕਾ ਵਰਣ ਘਦਪ੍‌ੰਕਤਨ(੭-/57) ੭%੫ਕੁਤ ਏੇਕਾਲ ੧/ਤ%7-2-/4) 

ਡੇ ਛੇਵ/ਇਰੰਤਸ਼ਜ[7-752) #ਤਾ/ਦਂਵਲਾ (#-7-64? 

%ਤਯ਼ਾਦਾ ਵਰਣਾ=੍ਹ #ਰਵਉੰਘਸਾ।9-3੭ %##ੰਤਲਾ=੍ ਅਰਵਓਘਧਾ(7-/-765) 
ਵਰਣ ਸਾਟਰਲ਼ਨ' ਲੱਘਗ(7-472 ੭%ਦਰਸ਼ਨੰ ਲੱਖਹਾ (7-7-602 


ਸਮਾਨਤਾ ਮਿਲਦੀ ਹੈ।ਇਸ ਤਰ੍ਹਾਂ ਸਪੱਸ਼ਟ ਹੈ ਕਿ ਪਾਣਿਨੀ ਤੋਂ ਪਹਿਲਾਂ ਭਾਰਤ ਵਿਚ ਵਿਆਕਰਨ ਲੇਖਣ 
ਆਰੰਭ ਹੋ ਚੁੱਕਿਆ ਸੀ। 


1531 


ਪਾਣਿਨੀ ਨੇ ਆਪਣੇ ਵਿਆਕਰਨ ਨੂੰ ਅੱਠਾਂ ਪਾਠਾਂ ਵਿਚ ਵਿਉੱਤਿਆ ਹੈ।ਹਰੇਕ ਪਾਠ ਦੇ ਚਾਰ- 
ਚਾਰ ਹਿੱਸੇ ਜਾਂ ਚਰਨ ਹਨ। ਇਨ੍ਹਾਂ ਚਰਨਾਂ ਵਿਚ ਅੱਗੋਂ ਕਈ ਕਈ ਸੂਤਰ ਹਨ। ਇਸ ਦੀ ਸਭ ਤੋਂ ਵੱਡੀ 
ਵਿਸ਼ੇਸਤਾ ਇਹ ਹੈ ਕਿ ਸੂਤਰਾਂ ਵਿਚ ਲੁਪਤ-ਅਰਥ ਉਨ੍ਹਾਂ ਦੇ ਕ੍ਰਮ ਦੇ ਅਨੁਸਾਰ ਆਪਣੇ ਆਪ ਸਪੱਸ਼ਟ ਹੋ 
ਜਾਂਦਾ ਹੈ। ਸੰਜਮਤਾ ਇਸ ਵਿਆਕਰਨ ਦਾ ਮੁੱਖ ਗੁਣ ਹੈ। ਸੂਤਰਿਕ ਸ਼ੈਲੀ ਵਿਚ ਲਿਖੇ ਇਸ ਵਿਆਕਰਨ ਦੇ 
ਮੁੱਖ ਰੂਪ ਵਿਚ ਚਾਰ ਭਾਗ ਹਨ: 
5. ਮਹੇਸ਼ਵਰ ਸੂਤਰ (ਵਰਨ ਨਿਰੂਪਣ) 
6. ਸ਼ਬਦ ਵਿਵੇਚਨ (ਪਦ ਸ਼ਾਸਤਰ-ਸੁਬੰਤ ਤੇ ਤਿਕੰਤ) 
7. ਧਾਤੂਪਾਠ (ਕਿਰਿਆ ਦੇ ਮੂਲ ਰੂਪ) 
8. ਗਣਪਾਠ (ਇਸ ਵਿਚ 261 ਸ਼ਬਦਾਂ ਦਾ ਸੰਗ੍ਰਹਿ ਹੈ) 
ਅਸ਼ਟਾਧਿਆਈ ਦੇ ਪਹਿਲੇ ਅਤੇ ਦੂਜੇ ਅਧਿਆਇ ਵਿਚ ਸੰਗਿਆ ਅਤੇ ਪਰਿਭਾਸ਼ਾ ਸੰਬੰਧੀ ਸੂਤਰਾਂ 
ਦੀ ਪੇਸ਼ਕਾਰੀ ਕੀਤੀ ਗਈ ਹੈ।ਕਿਰਿਆ ਅਤੇ ਨਾਂਵ ਦਾ ਨਿਯਮਤ ਪ੍ਰਕਰਣ ਵੀ ਪੇਸ਼ ਕੀਤਾ ਗਿਆ ਹੈ, 
ਜਿਵੇਂ; ਕਿਰਿਆ(ਧਾਤੂ) ਵਾਸਤੇ “ਆਤਮਨੇਪਦੀ” ਤੇ “ਪਰਮੈਪਦੀ” ਪ੍ਰਕਰਣ ਦਿੱਤਾ ਹੈ। ਇਸ ਪ੍ਰਕਾਰ 
ਵਿਭਕਤੀ, ਸਮਾਸ, ਲਿੰਗ ਆਦਿ ਸੰਬੰਧੀ ਪ੍ਰਕਰਣਾਂ ਦਾ ਵੀ ਵਿਧਾਨ ਕੀਤਾ ਗਿਆ ਹੈ।ਤੀਜੇ,ਚੌਥੇ ਅਤੇ 
ਅਤੇ ਵਿਹਾਰਕ ਪੱਧਰ ਤੇ ਵਰਤੋਂ ਵਿਚ ਲਿਆਂਦਾ ਗਿਆ ਹੈ।ਤੀਜੇ ਅਧਿਆਇ ਵਿਚ ਧਾਤੂਆਂ ਨਾਲ 
ਪਿਛੇਤਰ ਲਗਾਕੇ, ਕਿਰਦੰਤ ਸ਼ਬਦਾਂ ਦਾ ਵਿਧਾਨ ਕੀਤਾ ਹੈ। ਪੰਜਵੇਂ ਅਧਿਆਇ ਵਿਚ ਨਾਂਵ ਸ਼ਬਦਾਂ ਨਾਲ 
ਪਿਛੇਤਰ ਜੋੜ ਕੇ, ਨਵੇਂ ਬਣੇ ਨਾਂਵ ਸ਼ਬਦਾਂ ਨੂੰ ਵਿਸਤ੍ਰਿਤ ਰੂਪ ਵਿਚ ਵਿਚਾਰਿਆ ਗਿਆ ਹੈ।ਪਾਣਿਨੀ ਇਨ੍ਹਾਂ 
ਪਿਛੇਤਰਾਂ ਨੂੰ ਦੋ ਹਿੱਸਿਆਂ-“ਤਧਿੱਤ” ਤੇ “ਇਸਤਰੀ ਪ੍ਰਤਿਐ” ਵਿਚ ਵੰਡ ਕੇ ਵਿਸ਼ਲੇਸਿਤ ਕਰਦਾ ਹੈ। 
ਤਧਿੱਤ ਅਤੇ ਕਿਰਦੰਤ ਵਿਧਾਨ ਵਿਚ ਵਰਤੇ ਗਏ ਸੂਤਰਾਂ ਦੀ ਗਿਣਤੀ 182। ਹੈ। ਅਰਥਾਤ ਪੂਰੇ 
ਵਿਆਕਰਨ ਦੇ ਅੱਧਿਓਂ ਕੁਝ ਘੱਟ ਸੂਤਰ ਇਥੇ ਵਰਤੋਂ ਵਿਚ ਲਿਆਂਦੇ ਗਏ ਹਨ। ਪਹਿਲੇ ਅਧਿਆਇ ਦੇ 
ਚੌਥੇ ਪਾਦ ਵਿਚ ਪਾਣਿਨੀ ਨੇ 33 ਸੂਤਰਾਂ ਵਿਚ ਛੇ ਕਾਰਕਾਂ ਦਾ ਨਿਰੂਪਣ ਕੀਤਾ ਹੈ। ਅਸ਼ਟਾਧਿਆਈ ਵਿਚ 
ਪ੍ਰਸਤੁਤ ਇਹ ਕਾਰਕ ਸੰਬੰਧ ਨਾਂਵ-ਪਦ ਅਤੇ ਕਿਰਿਆ-ਪਦ ਦਾ ਆਪਸੀ ਸੰਬੰਧਾਂ ਉਤੇ ਆਧਾਰਿਤ 
ਹੈ।ਤੀਸਰੇ ਅਧਿਆਇ ਵਿਚ ਵਾਚ ਦੇ ਸੰਕਲਪ ਦਾ ਵਿਵੇਚਨ ਕੀਤਾ ਗਿਆ ਹੈ।15 ਸੂਤਰਾਂ ਵਿਚ ਵਾਚ 
ਦੀਆਂ ਤਿੰਨ ਕਿਸਮਾਂ ਕਰਤਰੀ, ਕਰਮਣੀ ਤੇ ਭਾਵ ਬਾਰੇ ਚਰਚਾ ਕੀਤੀ ਗਈ ਹੈ। ਦੂਸਰੇ ਅਧਿਆਇ ਵਿਚ 
ਕਾਰਕੀ ਸੰਬੰਧਾਂ ਨੂੰ ਸੂਚਿਤ ਕਰਦੀਆਂ ਸੱਤ ਵਿਭਕਤੀਆਂ ਦਾ ਵਿਧਾਨ 73 ਸੂਤਰਾਂ ਵਿਚ ਪੇਸ਼ ਕੀਤਾ ਗਿਆ 
ਹੈ।ਛੇਵੇਂ, ਸੱਤਵੇਂ ਅਤੇ ਆੱਠਵੇ' ਅਧਿਆਇਆਂ ਵਿਚ ਉਨ੍ਹਾਂ ਪਰਿਵਰਤਨਾਂ ਦਾ ਉਲੇਖ਼ ਕੀਤਾ ਗਿਆ ਹੈ, 
ਜਿਹੜੇ ਅੱਖਰ ਅਤੇ ਸ਼ਬਦ ਵਿਚਕਾਰ ਹੁੰਦੇ ਹਨ। ਇਨ੍ਹਾਂ ਪਰਿਵਰਤਨਾਂ ਦਾ ਮੁੱਖ ਕਾਰਨ ਸ਼ਬਦਾਂ ਨਾਲ ਜੁੜਦੇ 
ਪਿਛੇਤਰ ਜਾਂ ਸੰਧੀ ਨੂੰ ਮੰਨਿਆ ਗਿਆ ਹੈ।ਛੇਵੇਂ ਅਧਿਆਂਇ ਵਿਚ ਦੁੱਤ, ਸੰਚਾਰ, ਸਵਰ ਆਗਮ, ਸੰਧੀ 
ਅਤੇ ਲੋਪ ਦੇ ਵਿਧਾਇਕ ਸੂਤਰਾਂ ਦੀ ਪੇਸ਼ਕਾਰੀ ਹੈ। ਸੰਧੀ ਵਿਧਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਜੋ ਵਰਨ ਜੁੜਨ 


ਵਾਸਤੇ ਉਤਸੁਕ ਹੁੰਦਾ ਹੈ, ਉਹ ਹਮੇਸ਼ਾਂ ਆਪਣਾ ਸਰੂਪ ਗੁਆ ਬੈਠਦਾ ਹੈ ਜਾਂ ਲਘੂ ਬਣ ਜਾਂਦਾ ਹੈ।ਇਸ 


152 


ਅਧਿਆਇ ਦੇ ਚੌਥੇ ਪਾਦ ਤੋਂ ਸੱਤਵੇਂ ਅਧਿਆਇ ਦੇ ਅਖੀਰ ਤੱਕ ਇੱਕ “ਅੰਗਾਧਿਕਾਰ” ਨਾਮਕ ਵਿਸ਼ੇਸ਼ 
ਪ੍ਰਕਰਣ ਹੈ, ਜਿਸ ਵਿਚ ਉਨ੍ਹਾਂ ਪਰਿਵਰਤਨਾਂ ਦਾ ਉਲੇਖ਼ ਹੈ, ਜੋ ਪਿਛੇਤਰਾਂ ਕਰਕੇ ਮੂਲ ਸ਼ਬਦਾਂ ਜਾਂ ਮੂਲ 
ਅਤੇ ਵ੍ਰਿਧੀ ਦੇ ਵਿਧਾਨ ਵਿਚ ਵੇਖੇ ਜਾ ਸਕਦੇ ਹਨ। ਅੱਠਵੇਂ ਅਧਿਆਇ ਵਿਚ ਦੁੱਤ, ਸੰਧੀ, ਸ਼ੱਤਵ, ਕੱਤਵ, 
ਜਸ਼ਤਵ ਅਤੇ ਪਲੂਤ ਆਦਿ ਸ਼ਬਦਾਂ ਦਾ ਵਿਧਾਨ ਕੀਤਾ ਗਿਆ ਹੈ।ਇਸ ਅਧਿਆਇ ਵਿਚ “ਪਦ- 
ਅਧਿਕਾਰ” ਅਤੇ ਤਿਭੰਤ ਬਾਰੇ ਵੀ ਚਰਚਾ ਹੋਈ ਹੈ। “ਅਸ਼ਟਾਧਿਆਈ” ਦੇ ਅਖੀਰ ਵਿਚ “ਅ ਅ” ਸੂਤਰ 
ਹੈ, ਜਿਸ ਵਿਚ ਲੋਪ ਦੇ ਨਿਯਮਾਂ ਸੰਬੰਧੀ ਵੇਰਵਾ ਦਿੱਤਾ ਗਿਆ ਹੈ। 
ਦੇ 42 ਪ੍ਰਤਿਆਹਾਰ ਬਣਾਏ ਗਏ ਹਨ।ਭਾਸ਼ਾਈ ਧੁਨੀਆਂ ਦੀ ਵਰਗਵੰਡ ਉਚਾਰਨ ਵਾਸਤੇ ਕੀਤੀਆਂ 
ਕੋਸ਼ਿਸ਼ਾਂ ਜਾਂ ਪ੍ਰਯਤਨ ਤੇ ਉਚਾਰਨ ਸਥਾਨ ਦੇ ਆਧਾਰ ਉਤੇ ਕੀਤੀ ਗਈ ਹੈ। ਉਚਾਰਨ ਪ੍ਰਯਤਨ ਨੂੰ ਅੱਗਿਓਂ 
ਦੋ ਭਾਗਾਂ- ਅੰਦਰੂਨੀ ਪ੍ਯਤਨ(ਸਪ੍ਰਿਸ਼ਟ, ਈਸਤ ਸਪ੍ਰਿਸ਼ਟ, ਵਿਵ੍ਰਿਤ, ਈਸਤ ਵਿਵ੍ਰਿਤ, ਸੰਵ੍ਰਿਤ) ਤੇ ਬਾਹਰੀ 
ਪ੍ਰਯਤਨ (ਵਿਵਾਰ, ਸੰਵਾਰ, ਸੁਆਸ, ਨਾਦ, ਘੋਸ਼, ਅਘੋਸ਼) ਵਿਚ ਵੰਡਿਆ ਗਿਆ ਹੈ। ਵਰਨ ਨਿਰੂਪਣ ਦੇ 
ਅੰਤਰਗਤ ਹੀ ਸੰਧੀ ਦੇ ਵਿਧਾਨ ਨੂੰ ਪੇਸ਼ ਕੀਤਾ ਹੈ। ਸੰਧੀ ਕਦੋਂ ਤੇ ਕਿੰਨ੍ਹਾਂ ਹਾਲਾਤਾਂ ਵਿਚ ਹੁੰਦੀ ਹੈ, ਇਸ 
ਰੂਪ ਵਿਚ ਤਿੰਨ ਭਾਗਾਂ- ਸਵਰ ਸੰਧੀ, ਵਿਅੰਜਨ ਸੰਧੀ ਤੇ ਵਿਸਰਗ ਸੰਧੀ ਵਿਚ ਵੰਡਿਆ ਗਿਆ ਹੈ। ਇਹਨਾਂ 
ਤਿੰਨਾਂ ਕਿਸਮਾਂ ਦੇ ਅੱਗੋਂ ਕਈ ਕਈ ਭੇਦ ਦੱਸਕੇ ਵੱਖ-ਵੱਖ ਸੂਤਰਾਂ ਦੁਆਰਾ ਉਹਨਾਂ ਸੰਬੰਧੀ ਨਿਯਮਾਂ ਦਾ 
ਵਿਧਾਨ ਕੀਤਾ ਗਿਆ ਹੈ। 

ਦੂਜੇ ਭਾਗ ਵਿਚ “ਸੁਬੰਤ ਤੇ ਤਿਕੰਤ੍” ਸਿਰਲੇਖ ਹੇਠਾਂ _ਪਦ ਨਿਰਮਾਣ ਦੇ ਨਿਯਮਾਂ ਸੰਬੰਧੀ 
ਅਧਿਐਨ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਸ਼ਾ ਦੀਆਂ ਸ਼ਬਦ ਸ਼੍ਰੇਣੀਆਂ ਨੂੰ ਵਰਗੀਕ੍ਰਿਤ ਕਰਦਿਆਂ ਦੋ ਭਾਗਾਂ 
ਵਿਕਾਰੀ ਅਤੇ ਅਵਿਕਾਰੀ ਸ਼ਬਦਾਂ ਵਿਚ ਵੰਡਿਆ ਗਿਆ ਹੈ।ਪਦ ਨਿਰਮਾਣ ਦਾ ਆਧਾਰ 'ਪ੍ਰਾਤਿਪਦਿਕ” 
ਅਤੇ “ਧਾਤੂ” ਹੈ। ਇਨ੍ਹਾਂ ਨਾਲ ਪਿਛੇਤਰਾਂ ਦੀ ਵਰਤੋਂ ਕਰਕੇ ਨਵੇਂ ਸ਼ਬਦਾਂ ਦੀ ਸਿਰਜਣਾ ਕੀਤੀ ਜਾ ਸਕਦੀ 
ਹੈ। ਪ੍ਰਾਤਿਪਦਿਕ ਤੇ ਧਾਤੂਆਂ ਨਾਲ ਵਿਭਕਤੀ ਮੂਲਕ (ਨਾਂਵੀ ਵਿਭਕਤੀ (ਸੁਬੰਤ੍) ਅਤੇ ਕਿਰਿਆਵੀ 
ਵਿਭਕਤੀ(ਤਿਬੰਤ੍)) ਪਿਛੇਤਰ ਅਤੇ ਵਿਉਤਪਤੀ ਮੂਲਕ ਪਿਛੇਤਰ ਜੁੜਦੇ ਹਨ। ਧਾਤੂਆਂ ਨਾਲ “ਤਿੰਡ੍' 
ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਤਿਕੰਤ੍` ਕਿਹਾ ਗਿਆ ਹੈ। ਤਧਿੱਤ,ਸਮਾਸ,ਇਸਤਰੀ 
ਆਉਂਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦੇ ਪਿੱਛੇ 'ਸੁਪ੍” ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਸੁਬੰਤ੍” 


ਦੁਆਰਾ ਸਾਕਾਰ ਕੀਤਾ ਜਾਂਦਾ ਹੈ ਜਦਕਿ ਦੂਸਰੇ ਰੂਪ ਕਿਰਿਆਵੀ ਵਿਭਕਤੀ ਦੁਆਰਾ ਸਾਕਾਰ ਹੁੰਦੇ ਹਨ। 


153 


ਤੀਜੇ ਭਾਗ ਭਾਵ ਧਾਤੂ-ਪਾਠ ਵਿਚ ਲੌਕਿਕ ਸੰਸਕ੍ਰਿਤ ਦੀਆਂ 1967 ਧਾਤੂਆਂ ਨੂੰ ਦਸ ਵਰਗਾਂ ਵਿਚ 
ਵੰਡਕੇ ਵਿਸ਼ਲੇਸ਼ਿਤ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਵਿਆਕਰਨਿਕ ਸ਼੍ਰੇਣੀਆਂ ਦੇ ਆਧਾਰ ਉਤੇ ਧਾਤੂਆਂ 
ਦੇ ਕਈ ਵਰਗ ਅਤੇ ਉਪ-ਵਰਗ ਬਣਦੇ ਹਨ। ਤਿੰਨ ਪਰਕਾਰ ਦੇ ਧਾਤੂ ਭੇਦ-ਆਤਮਨੇਪਦੀ, ਪਰਸਮੈਪਦੀ ਤੇ 
ਉਂਭੈਪਦੀ ਦੱਸੇ ਹਨ। “ਕਰਮ” ਦੇ ਨਜ਼ਰੀਏ ਤੋਂ ਵੀ ਧਾਤੂਆਂ ਦੇ ਤਿੰਨ ਭੇਦ- ਸਕਰਮਕ, ਅਕਰਮਕ ਅਤੇ 
ਦੁਕਰਮਕ ਹਨ। ਧਾਤੂ ਰੂਪਾਂ ਨਾਲ ਜੁੜਨ ਵਾਲੇ ਕਿਰਦੰਤ ਪਿਛੇਤਰਾਂ ਨੂੰ ਤਿੰਨ ਕਿਸਮਾਂ- “ਕ੍ਰਿਤ”, ਕ੍ਿਤਯ” 
ਅਤੇ ਉਣਾਦਿ ਤਹਿਤ ਪੇਸ਼ ਕੀਤਾ ਗਿਆ ਹੈ। ਤਿਬੰਤ੍ਰ ਪਿਛੇਤਰਾਂ ਵਾਂਗ ਇਹ ਵੀ ਕੇਵਲ ਧਾਤੂਆਂ ਨਾਲ ਹੀ 
ਕਿਰਿਆਵੀ ਹੁੰਦੇ ਹਨ ਅਤੇ ਇਹ(ਕਿਰਦੰਤ)ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਰੂਪਾਂ ਦੀ ਸਿੱਧੀ ਕਰਦੇ ਹਨ। 

ਕਿਰਿਆ ਦੀ ਅਵਸਥਾ ਦਾ ਬੋਧ ਕਰਾਉਣ ਵਾਸਤੇ ਵਿਆਕਰਨਿਕ ਕਾਲ(7੪੦) ਨੂੰ ਦਸ ਨਿਯਮਾਂ 
ਤਹਿਤ ਵਿਚਾਰਿਆ ਹੈ,ਜਿਸ ਨੂੰ “ਲਕਾਰ” ਕਿਹਾ ਗਿਆ ਹੈ।ਕਿਰਿਆ ਦੇ ਭੂਤਕਾਲੀ ਅਰਥਾਂ ਦਾ ਬੋਧ 
ਕਰਵਾਉਣ ਵਾਸਤੇ 'ਲੰੜ੍”, 'ਲਿਟ੍” ਅਤੇ 'ਲੰੜ੍” ਲਕਾਰ ਰੂਪਾਂ ਦੀ ਵਰਤੋ' ਕੀਤੀ ਗਈ ਹੈ। ਜੋ ਕਿਰਿਆ 
ਕਿਰਿਆ ਨੂੰ ਬੀਤਿਆਂ ਬਹੁਤ ਜ਼ਿਆਦਾ ਸਮਾਂ ਹੋ ਗਿਆ ਹੋਵੇ ਉਥੇ “ਲਿਟ੍” ਲਕਾਰ ਦੀ ਵਰਤੋਂ ਦਾ ਨਿਯਮ 
ਦਿੱਤਾ ਗਿਆ ਹੈ। ਵਰਤਮਾਨ ਕਾਲ ਨੂੰ “ਲਟ” ਲਕਾਰ ਦੁਆਰਾ ਦਰਸਇਆ ਗਿਆ ਹੈ। ਭਵਿੱਖਕਾਲ ਦੀ 
ਕਿਰਿਆ ਦਾ ਬੋਧ “ਲਿਟ” ਅਤੇ 'ਲੁਟ੍” ਲਕਾਰਾਂ ਦੁਆਰਾ ਕਰਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਲਕਾਰਾਂ ਵਿਚ 
ਵਰਤੀ ਭਵਿੱਖ ਦੇ ਬੋਧ ਵਾਸਤੇ “ਲਿਟ” ਲਕਾਰ ਦੀ ਵਰਤੋਂ ਹੁੰਦੀ ਹੈ। ਭਵਿਖਕਾਲੀ ਕਿਰਿਆ ਦੇ ਬੋਧ ਵਾਸਤੇ 
“ਲ੍ੰਗ੍” ਤੇ “ਲੋਟ” ਲਕਾਰ ਵਰਤੇ ਜਾਂਦੇ ਹਨ। ਦੂਜੀ ਕਿਸਮ ਦਾ 'ਲੋਟ੍‌ 'ਲਕਾਰ ਭਵਿਖਕਾਲੀ ਕਿਰਿਆ ਰੂਪਾਂ 
ਵਿਚ ਬੇਨਤੀ, ਸੱਦਾ, ਆਗਿਆ ਜਾਂ ਸਲਾਹ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ। 

“ਅਸ਼ਟਾਧਿਆਈ” ਦੇ ਚੌਥੇ ਭਾਗ ਵਿਚ ਗਣ-ਪਾਨਾਂ ਦਾ ਨਿਰਦੇਸ਼ ਕੀਤਾ ਗਿਆ ਹੈ। ਸਾਰੀਆਂ 
ਧਾਤੂਆਂ ਨੂੰ ਦਸ ਭਾਗਾਂ ਵਿਚ ਵੰਡਿਆ ਗਿਆ ਹੈ,ਇਨਾਂ ਨੂੰ “ਗਣ” ਕਿਹਾ ਗਿਆ ਹੈ।ਕ੍ਰਮਵਾਰ ਇਨ੍ਹਾਂ ਦੇ 
ਤਨਾਦਿਗਣ, ਕ੍ਰਿਯਾਦਿਗਣ ਅਤੇ ਚੁਰਾਦਿਗਣ ਹਨ। ਪਾਣਿਨੀ ਨੇ ਸੂਤਰਾਂ ਦੁਆਰਾ 258 ਸਬਦਾਂ ਦਾ _ਗਣ- 
ਪਾਠ ਵਿਚ ਨਿਰੂਪਣ ਕੀਤਾ ਹੈ। 

ਅਸ਼ਟਾਧਿਆਈ ਵਿਚ 33 ਸੂਤਰ ਕਾਰਕ ਦੇ ਸਿਧਾਂਤ ਦਾ ਨਿਰੂਪਣ ਕਰਦੇ ਹਨ।ਪਰ ਕਿਸੇ ਵੀ 
ਸੂਤਰ ਵਿਚ ਕਾਰਕ ਦੇ ਸੰਕਲਪ ਨੂੰ ਵਿਸ਼ੇਸ਼ ਰੂਪ ਵਿਚ ਪੇਸ਼ ਨਹੀਂ ਕੀਤਾ। ਇਸ ਸੰਬੰਧ ਵਿਚ ਪਤੰਜਲੀ ਦਾ 
ਵਿਚਾਰ ਹੈ ਕਿ ਇਹ ਇੱਕ “ਅਨਵਰਥ” ਸੰਗਿਆ ਦੇ ਸੰਦਰਭ ਵਿਚ ਪੇਸ਼ ਹੋਇਆ ਹੈ। ਇਹ ਸੰਗਿਆ 
ਪਾਣਿਨੀ ਦੇ ਸਮੇਂ ਵਿਚ ਇੱਕ ਜਾਣੀ ਪਛਾਣੀ ਵਿਆਕਰਨਿਕ ਮਦ ਵਜੋਂ ਪ੍ਰਚਿੱਲਤ ਸੀ, ਇਸ ਕਰਕੇ ਉਸ ਨੇ 
ਕਾਰਕ ਨੂੰ ਵਿਸ਼ੇਸ਼ ਰੂਪ ਵਿਚ ਵਿਖਿਆਤ ਕਰਨ ਦੀ ਜਰੂਰਤ ਹੀ ਨਹੀਂ ਸਮਝੀ ਜਾਂ ਫ਼ਿਰ ਇਸ ਦਾ ਕਾਰਨ 
ਉਸਦੀ ਸੰਜਮਤਾ ਅਤੇ ਸੰਖੇਪਤਾ ਵਾਲੀ ਰੂਚੀ ਹੋ ਸਕਦੀ ਹੈ। “ਅਸ਼ਟਾਧਿਆਈ” ਵਿਚ ਪ੍ਰਸਤੁਤ ਕਾਰਕ 


154. 


ਸੰਬੰਧ ਵਿਚ ਕਾਰਕ ਕਿਰਿਆ ਦੀ ਉਤਪਤੀ ਵਿਚ ਸਹਾਇਕ ਰੋਲ ਅਦਾ ਕਰਦਾ ਹੈ।ਵਾਕ ਵਿਚ ਕਿਰਿਆ 
ਪਦ ਦੁਆਰਾ ਹੁੰਦਾ ਕਾਰਜ, ਪਾਣਿਨੀ ਦੇ ਕਾਰਕ ਸਿਧਾਂਤ ਦਾ ਕੇਂਦਰੀ ਧੁਰਾ ਹੈ। ਵਾਕ ਵਿਚ ਕਾਰਜ ਦੇ ਨਾਲ 
ਦੇ ਆਪਸੀ ਸੰਬੰਧਾਂ ਦੇ ਆਧਾਰ ਉਪਰ ਛੇ ਕਿਸਮ ਦੇ ਕਾਰਕ ਰੂਪਾਂ ਦਾ ਨਿਰਦੇਸ਼ ਕੀਤਾ ਗਿਆ ਹੈ- 
ਕਰਤਾ ਕਾਰਕ- ਸਵਤੰਤਰਹਾ ਕਰਤਾ (7-4-54) 
ਕਰਮ ਕਾਰਕ- _ਕਰਤਗੀਮਆਸ਼ਤਤਨੰ ਕਰਨ# (7-4-4੭) 
ਕਰਣ ਕਾਰਕ- ਸਾਧਕਤਨੰ ਕਰਣਨ (7-#-4੪੭੭ 
ਸੰਪਰਦਾਨ ਕਾਰਕ- _ਕਰਨਣਾ ਲਮਪੱਤ ਸ ਸੱਖਠਟਾਨ£ (/-੪-32) 
ਅਪਾਦਾਨ ਕਾਰਕ- _ਧਰਵਨਮਆਾਨ#ਆਾਦਾਨਨ (7-#-2੭#੭ 
ਅਧਿਕਰਣ ਕਾਰਕ- ੭ਆਾਸ਼ਾਨੋਆ/ਨੈਕਰਣਨ (/-੪-45) 
ਕੁੱਲ 73 ਸੂਤਰਾਂ ਵਿਚ ਪ੍ਰਾਤਿਪਦਿਕਾਂ ਨਾਲ ਜੁੜਨ ਵਾਲੀਆਂ ਸੱਤ ਵਿਭਕਤੀਆਂ ਦਾ ਨਿਰੂਪਣ ਕੀਤਾ 
ਹੈ। ਵਿਭਕਤੀਆਂ ਕਾਰਕੀ ਸੰਬੰਧਾਂ ਨੂੰ ਸੂਚਿਤ ਕਰਕੇ ਉਜਾਗਰ ਕਰਦੀਆਂ ਹਨ।ਕਾਰਕਾਂ ਨਾਲ ਜੁੜਨ 
ਰੂਪਾਂ ਦੀ ਨਿਸ਼ਪਤੀ ਹੁੰਦੀ ਹੈ।ਸੁਪ੍‌ ਵਿਭਕਤੀਆਂ ਦੇ ਵਰਗ ਨੂੰ ਰੂਪ ਦੇ ਆਧਾਰ ਉਪਰ ਨਹੀਂ ਬਲਕਿ ਕਾਰਜ 
ਦੇ ਆਧਾਰ ਉਤੇ ਬਣਇਆ ਗਿਆ ਹੈ।ਹਰੇਕ ਵਰਗ ਵਿਚ ਨਾਂਵ ਸ਼ਬਦਾਂ ਦੇ ਮੁਤਾਬਿਕ ਭਿੰਨ-ਭਿੰਨ ਸੁਪ੍‌ 
ਆਖਿਆ ਜਾਂਦਾ _ਹੈ।ਦੂਜੀ _ਕਿਸਮ _ਦੀਆਂ _“ਕਿਰਿਆਵੀ _ਵਿਭਕਤੀਆਂ” _“ਤਿੰੜ੍”` ਪਿਛੇਤਰਾਂ( 
ਕਿਰਦੰਤ,ਕ੍ਰਿਤਯ ਕ੍ਰਿਤ ਆਦਿ) ਨਾਲ ਅੰਕਿਤ ਹੋਕੇ “ਤਿਕੰਤ੍” ਰੂਪਾਂ ਦੀ ਸਿਰਜਣਾ ਕਰਦੀਆਂ ਹਨ। 
ਕੁਝ ਵਿਕੋਲਿਤਰੇ ਸੂਤਰਾਂ ਵਿਚ ਵਾਚ ਦੇ ਸੰਕਲਪ ਸੰਬੰਧੀ ਵਿਚਾਰ ਪੇਸ਼ ਕੀਤੇ ਮਿਲਦੇ ਹਨ।ਪਾਣਿਨੀ 
ਨੇ ਵਾਚ ਦੇ ਤਿੰਨ ਸਰੂਪ-ਕਰਤਰੀਵਾਚ, ਕਰਮਣੀਵਾਚ ਤੇ ਭਾਵ ਵਾਚ ਦੱਸ ਹਨ। ਉਸਨੇ ਵਾਚ ਦਾ ਲੱਛਣ ਤੇ 
ਨਿਰਨਾਂ ਰੂਪ ਤੇ ਅਰਥ ਦੋਵਾਂ ਆਧਾਰਾਂ ਉਤੇ ਕੀਤਾ ਹੈ। 
ਰੈ 
ਵਿਹਾਰਕ ਪੱਧਰ ਤੇ ਪੰਜਾਬੀ ਭਾਸ਼ਾ ਦਾ ਅਧਿਐਨ ਕੀਤਿਆ ਗਿਆਤ ਹੁੰਦਾ ਹੈ ਕਿ ਪੰਜਾਬੀ ਦੀ 
ਦੇ ਸਵਰਾਂ ਵਿਚੋਂ _/ਰਿ/ ਅਤੇ #ਲਰੀ/ ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕੇ ਹਨ। ਅਸ਼ਟਾਧਿਆਈ ਵਿਚ 
/ਯ/,/ਰ/,/ਲ/ ਤੇ /ਵ/ ਨੂੰ ਅਰਧ ਸਵਰ ਦੱਸਿਆ ਹੈ ਪਰੰਤੂ ਪੰਜਾਬੀ ਵਿਚ #/ਯ/ ਅਤੇ /ਵ/ ਹੀ ਦੋ ਅਰਧ 
ਸਵਰ ਮਿਲਦੇ ਹਨ । ਸੰਸਕ੍ਰਿਤ ਵਿਚਲੇ ਨਾਦੀ ਮਹਾਂਪ੍ਰਾਣ ਵਿਅੰਜਨ /ਘ/,/ਝ/,/ਧ/ ਤੇ /ਭ/ ਦੀ ਪੰਜਾਬੀ ਵਿਚ 
ਮਹਾਂਪ੍ਰਾਣਤਾ ਤਾਂ ਕਾਇਮ ਹੈ ਪਰ ਇਹਨਾਂ ਵਿਚ ਆਂਸ਼ਿਕ ਪੱਧਰ ਤੇ ਰੂਪਾਂਤਰਣ ਜ਼ਰੂਰ ਹੋਇਆ ਹੈ। 
ਸੰਸਕ੍ਰਿਤ ਵਾਲਾ ਸੰਯੁਕਤ ਵਿਅੰਜਨ /ਕਸ਼/ ਪੰਜਾਬੀ ਵਿਚ ਆਕੇ /ਖ/ ਵਿਚ ਤਬਦੀਲ ਹੋ ਗਿਆ ਹੈ । ਸੰਸਕ੍ਰਿਤ 
ਦੇ #ਸ਼/ ( 'ਸ਼ਟਕੋਣ” ਸ਼ਬਦ ਵਾਲਾ ਪਹਿਲਾ ਵਰਨ) ਤੋ' ਪੰਜਾਬੀ ਵਿਚ /ਖ/ ਬਣਿਆ ਹੈ। ਇਸ ਤਰ੍ਹਾਂ ਭਾਵੇ 


155 


ਆਧੁਨਿਕ ਭਾਸ਼ਾ ਵਿਗਿਆਨ ਵਿਚ ਧੁਨੀ ਵਿਗਿਆਨ ਦੀ ਸ਼ਾਖਾ ਕਾਫੀ ਵਿਕਸਿਤ ਹੋ ਚੁਕੀ ਹੈ। ਪਰ 
ਪਾਣਿਨੀ ਦੁਆਰਾ ਕੀਤੇ ਗਏ ਵਰਨ ਨਿਰੂਪਣ ਦਾ ਇਤਿਹਾਸਕ ਮਹੱਤਵ ਜ਼ਰੂਰ ਹੈ। ਜਿਥੋਂ ਤੱਕ ਸੰਧੀ 
ਵਿਧਾਨ ਦਾ ਸੰਬੰਧ ਹੈ, ਉਹ ਪੰਜਾਬੀ ਵਿਚ ਵੀ ਪਾਣਿਨੀ ਦੇ ਨਿਯਮਾਂ ਅਨੁਸਾਰ ਹੀ ਸੰਭਵ ਹੈ। ਸੂਤਰ ਨੰ. 
(6-1-157) ਮੁਤਾਬਿਕ ਜਦੋਂ /ਅ/, /ਆ/ ਤੋਂ /ਈ/ ਜਾਂ /ਇ/ ਹੋਵੇ ਤਾਂ /ਏ/ ਵਿਚ, /ਉ/ ਜਾਂ /ਉ£/ ਹੋਵੇ ਤਾਂ 
/ਓ/ ਵਿਚ ਬਦਲ ਜਾਂਦਾ ਹੈ।ਇਸ ਨੂੰ 'ਵ੍ਰਿਧ” ਜਾਂ ਵੱਡੀ ਸੰਧੀ ਕਿਹਾ ਗਿਆ ਹੈ। 
ਜਿਵੇਂ? ਸਰਵ-ਉਤਮ=ਸਰਵੇਂਤਮ, ਗਣ-ਈਸ਼=ਗਣੇਸ਼, ਉਪ“ਇੰਦਰ=ਓਪੇਂਦਰ ਅਤੇ ਮਹਾਂ-“ਇੰਦਰ=ਮਹੇਂਦਰ 
ਆਦਿ। ਇਸ ਸੰਧੀ ਨੂੰ ਅਜੋਕੀ ਪੰਜਾਬੀ ਵਿਚ ਦੇਖਿਆ ਜਾ ਸਕਦਾ ਹੈ; ਜਿਵੇਂ- ਪੰਚਾ“ਇਤ=ਪੰਚੈਤ, 
ਮਹਾ“ਏਣ=ਮਹੈਣ ਆਦਿ। ਸੂਤਰ (8-4-40) ਅਨੁਸਾਰ ਜੇਕਰ “ਤਵਰਗ” ਤੋ ਪਹਿਲਾਂ ਜਾਂ ਮਗਰੋਂ /ਸ਼/ ਤੇ 
“ਚਵਰਗ? ਆਵੇ ਤਾਂ _/ਸ੍/ ਤੋਂ /ਸ਼/ ਅਤੇ “ਤਵਰਗ” ਤੋਂ _“ਚਵਰਗ” ਤਬਦੀਲ ਹੋ ਜਾਂਦਾ ਹੈ- 
ਉਤ-ਚਾਰਨ=ਉਚਾਰਨ,ਸਦ੍ਜਣ=ਸੱਜਣ ਆਦਿ। ਸੂਤਰ ਨੰ. (8-4-43) ਵਿਚ ਇਹ ਨਿਯਮ ਵੀ 
ਬਣਾਇਆ ਹੈ ਕਿ ਸ਼ਬਦਾਂ ਵਿਚ #ਸ਼/ ਤੋਂ ਮਗਰੋਂ ਕੋਈ ਵਿਅੰਜਨ ਤਬਦੀਲੀ ਨਹੀਂ ਹੁੰਦੀ; ਜਿਵੇਂ- 
ਪ੍ਰਸ਼ਮਨ=ਪ੍ਰਸ਼ਨ, ਬਿਸ਼“ਨ=ਬਿਸ਼ਨ ਅਤੇ ਕ੍ਰਿਸ਼=ਨ=ਕ੍ਰਿਸ਼ਨ ਆਦਿ। ਇਸ ਪ੍ਰਕਾਰ ਸੰਧੀ ਵਿਧਾਨਕ ਸੂਤਰਾਂ 
ਦੀ ਲੋਅ ਵਿਚ ਪੰਜਾਬੀ ਦੇ ਸੰਧੀ ਨਿਯਮਾਂ ਦੀ ਅਨੁਕੂਲਤਾ ਪਰਖੀ ਹੈ। 

ਪੰਜਾਬੀ ਦੇ ਮੁਢਲੇ ਵਿਆਕਰਨਾਂ ਵਿਚ ਪਰੰਪਰਾਈ ਵਿਆਕਰਨ ਅਤੇ ਭਾਰਤੀ ਸਨਾਤਨੀ ਸੰਸਕ੍ਰਿਤ 
ਵਿਆਕਰਨ ਅਨੁਸਾਰ ਕੀਤੀ ਸ਼ਬਦ ਵੰਡ ਨੂੰ ਮਿਸਰਤ ਰੂਪ ਵਿਚ ਹੀ ਅਪਣਾਇਆ ਹੈ। ਇਥੋਂ ਇੱਕ ਗੱਲ 
ਸਪੱਸ਼ਟ ਹੋ ਜਾਂਦੀ ਹੈ ਕਿ ਇਹਨਾਂ ਲੇਖਕਾਂ ਨੇ ਸ਼ਬਦ ਨਿਰਮਾਣ ਦੇ ਅਧਿਐਨ ਨੂੰ ਗੰਭੀਰਤਾ ਨਾਲ ਵਾਚਿਆ 
ਹੈ।ਪਾਣਿਨੀ ਵਿਆਕਰਨ ਦੇ ਮਾਡਲ ਅਨੁਸਾਰ ਪੰਜਾਬੀ ਸ਼ਬਦ ਰਾਸ਼ੀ ਨੂੰ “ਵਿਕਾਰੀ ਤੇ “ਅਵਿਕਾਰੀ” ਸ਼ਬਦਾਂ 
ਵਿਚ ਰੱਖਕੇ ਵਿਚਾਰਿਆ ਜਾ ਸਕਦਾ ਹੈ। 


ਪੰਜਾਬੀ ਦੇ ਮੂਲ “ਵਿਕਾਰੀ” ਸ਼ਬਦ ਪ੍ਰਾਤਿਪਦਿਕ ਤੇ ਧਾਤੂ ਹਨ। 'ਪ੍ਰਾਤਿਪਦਿਕਾਂ” ਨਾਲ ਜਦੋਂ 
ਪੜਨਾਂਵ ਅਤੇ ਵਿਸ਼ੇਸ਼ਣ ਬਣਦੇ ਹਨ। ਪ੍ਰਾਤਿਪਦਿਕਾਂ ਤੋਂ ਬਣੇ ਸ਼ਬਦ ਲਿੰਗ ਅਤੇ ਵਚਨ ਦਾ ਬੋਧ ਕਰਾਉਂਦੇ 
ਆਉਂਦੇ ਹਨ ਅਤੇ ਧਾਤੂ _ਨਾਲ ਲੱਗਣ ਵਾਲੇ “ਤਿੰੜ੍” ਪਿਛੇਤਰਾਂ(ਕਿਰਦੰਤ, ਕ੍ਰਿਤਯ, ਉਣਾਦਿ, ਣਾਮੁਲ ਤੇ 
ਤੁਮੁਨ) ਦੇ ਦੁਆਰਾ ਸਿੱਧ ਹੋਏ ਸ਼ਬਦਾਂ ਨੂੰ “ਤਿਭੰਤ੍` ਰੂਪ ਵਿਚ ਵਿਚਰਦੇ ਹਨ। “ਅਸ਼ਟਾਧਿਆਈ” ਵਿਚ 
ਅਵਿਕਾਰੀ (ਅੱਵਿਆਂ) ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ, ਨਿਪਾਤ ਤੇ ਉਪਸਰਗ ਨੂੰ ਰੱਖਿਆ ਗਿਆ 
ਹੈ।ਪਰ ਅਜੋਕੀ ਪੰਜਾਬੀ ਵਿਚ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ ਤੇ ਨਿਪਾਤ ਨਾਲ 
ਸੰਬੰਧਕ ਤੇ ਯੋਜਕ ਵੀ ਸਾਮਿਲ ਹੋ ਗਏ ਹਨ ।ਪੰਜਾਬੀ ਵਿਚ ਇਹ ਸ਼ਬਦ ਵਿਕਾਰੀ ਤੇ ਅਵਿਕਾਰੀ ਵੀ ਹਨ। 


156 


ਪੰਜਾਬੀ ਭਾਸ਼ਾ ਉਪਰ ਪਾਣਿਨੀਦੁਆਰਾ ਵਿਧਾਨ ਕੀਤੇ “ਲਕਾਰ” ਰੂਪਾਂ ਦਾ ਪ੍ਰਭਾਵ ਵੀ 
ਹੀ ਹਨ। ਸੰਸਕ੍ਰਿਤ ਦੇ “ਅਸਤਿ” ਆਦਿ ਰੂਪਾਂ ਦੇ ਵਿਕਸਤ ਰੂਪ ਪੰਜਾਬੀ ਵਿਚ “ਹੈ” ਹੈ। ਸੰਸਕ੍ਰਿਤ ਧਾਤੂਆਂ 
ਦੇ ਭੂਤਕਾਲੀ ਰੂਪਾਂ ਦਾ ਪੰਜਾਬੀ ਉਪਰ ਨਾਂ-ਮਾਤਰ ਹੀ ਪ੍ਰਭਾਵ ਦਿਖਾਈ ਦਿੰਦਾ ਹੈ ਸੰਸਕ੍ਰਿਤ ਦੀ “ਅਸ” 
(ਹੋਣਾ) ਧਾਤੂ ਦਾ “ਰਿਗਵੇਦ” ਵਿਚ ਭੁਤਕਾਲੀ, ਪ੍ਰਥਮ ਪੁਰਸ਼, ਇੱਕ ਵਚਨ ਵਿਚ “ਆਸ” ਰੂਪ ਮਿਲਦਾ ਹੈ 
ਅਤੇ ਲਿਟ ਲਕਾਰ ਦਾ ਵੀ ਭੂਤਕਾਲੀ ਰੂਪ “ਆਸ” ਹੀ ਹੈ। ਇਹੋ ਰੂਪ ਪੰਜਾਬੀ ਵਿਚ ਪਰਵਰਤਿਤ ਹੋ ਕੇ 
“ਸਾ” ਬਣ ਗਿਆ ਹੈ। ਬਿਹਾਰੀ ਲਾਲ ਪੁਰੀ ਨੇ ਇਸ ਨੂੰ “ਅਪੂਰਨ ਭੂਤ” ਕਿਹਾ ਹੈ। ਸੰਸਕ੍ਰਿਤ ਵਿਚ 
“ਅਸਿ” ਧਾਤੂ ਦਾ ਭੁਤਕਾਲੀ (ਲੰਕ ਲਕਾਰ) ਪ੍ਰਥਮ ਪੁਰਸ਼ ਇੱਕ ਵਚਨੀ ਰੂਪ “ਆਸੀਤ” ਹੈ। ਪੰਜਾਬੀ ਵਿਚ 
ਇਸ ਦਾ ਰੂਪ ਹੀ “ਸੀ” ਬਣਿਆ ਹੈ।“ਅਸਿ” ਧਾਤੂ ਦੇ ਭੂਤਕਾਲ (ਲੰਕ ਲਕਾਰ) ਸੰਬੰਧੀ ਮੱਧ ਪੁਰਸ਼ ਇੱਕ 
ਵਚਨੀ ਸੰਸਕ੍ਰਿਤ ਰੂਪ “ਆਸੀ” ਬਣਿਆ ਹੈ; ਜਿਹੜਾ ਕਿ ਪੰਜਾਬੀ ਵਿਚ “ਤੂੰ ਸੀ” ਬਣ ਗਿਆ ਹੈ। ਸੰਸਕ੍ਰਿਤ 
ਵਿਚ “ਅਸਿ” ਧਾਤੂ ਦਾ ਭੂਤਕਾਲੀ ਪਹਿਲਾ ਪੁਰਸ਼ ਬਹੁਵਚਨੀ ਰੂਪ “ਆਸਨ” ਹੈ; ਜਿਸ ਦਾ ਅਰਥ ਹੈ- 
“ਸਨ?।ਪੰਜਾਬੀ ਵਿਚਲੇ “ਸਨ” ਦੀ ਉਤਪਤੀ ਵੀ ਇਥੋਂ ਹੀ ਹੋਈ ਹੈ। ਸੰਸਕ੍ਰਿਤ ਵਿਚਲੀ ਉਪਰੋਕਤ “ਅਸਿ? 
ਧਾਤੂ ਦਾ ਭੂਤਕਾਲੀ ਉੱਤਮ ਪੁਰਸ਼ ਵਿਚ ਇੱਕਵਚਨੀ ਰੂਪ “ਆਸਮ” ਹੈ। ਇਸ ਤੋਂ ਹੀ ਪੰਜਾਬੀ ਵਿਚਲੇ “ਮੈ 
ਸਾਂ” ਦੀ ਉਤਪਤੀ ਹੋਈ ਹੈ। ਇਸ ਤਰ੍ਹਾਂ ਹੀ ਸੰਸਕ੍ਰਿਤ ਰੂਪ “ਆਸੀ” ਤੋਂ ਪੰਜਾਬੀ ਵਿਚ ਦੂਜਾ ਪੁਰਸ਼ “ਸੈਂ” 
ਬਣਿਆ ਹੈ। ਸਪੱਸ਼ਟ ਹੈ ਕਿ ਪੰਜਾਬੀ ਦੀਆਂ ਸਹਾਇਕ ਕਿਰਿਆਵਾਂ ( ਸੀ, ਸਨ, ਸਾਂ ਅਤੇ ਸੈਂ) ਆਦਿ 
ਸੰਸਕ੍ਰਿਤ ਦੇ “ਲੰਭ ਲਕਾਰ” ਤੋਂ ਨਿਕਲ ਕੇ ਪੰਜਾਬੀ ਵਿਚ ਆਈਆਂ ਹਨ। ਪੰਜਾਬੀ ਵਿਚ “ਗਾ, “ਗੇ? ਅਤ 
“ਗੀ” ਭਵਿੱਖਕਾਲ ਬੋਧਕ ਲੁਟ ਤੇ ਲ੍ਰਿਟ ਲਕਾਰ ਰੂਪਾਂ ਤੋਂ ਬਣੇ ਹਨ। ਸੂਤਰ ਨੰ. (3-2-112, 3-3-13, 
3-3-15, 3-3-132 ਅਤੇ 3-3-133) ਅਨੁਸਾਰ ਇਨ੍ਹਾਂ ਦੋਵਾਂ ਲਕਾਰਾਂ ਤੋਂ ਭਵਿੱਖ ਦਾ ਬੋਧ ਹੁੰਦਾ ਹੈ। 
ਪਰ ਇਨ੍ਹਾਂ ਦੋਵਾਂ ਵਿਚਕਾਰ ਬੁਨਿਆਦੀ ਅੰਤਰ ਇਹ ਹੈ ਕਿ “ਲੁਟ ਲਕਾਰ” ਦੂਰ ਵਰਤੀ ਭਵਿੱਖ ਦਾ ਤੇ 
“ਲ੍ਰਿਟ ਲਕਾਰ” ਨਜ਼ਦੀਕ ਵਰਤੀ ਭਵਿੱਖਕਾਲ ਦਾ ਬੋਧ ਕਰਾਉਂਦਾ ਹੈ। ਪੰਜਾਬੀ ਵਿਚ ਇਹ ਦੋਵੇਂ ਕਿਸਮਾਂ 
ਮਿਲਦੀਆ ਹਨ। 
ਪਾਇਆ ਜਾਂਦਾ। ਇਸਦੀ ਵਰਤੋ' ਕੇਵਲ ਵੈਦਿਕ ਵਿਚ ਹੁੰਦੀ ਸੀ। ਇਸ ਨੂੰ ਭਵਿੱਖਕਾਲੀ ਅਰਥਾਂ ਵਿਚ 
ਵਰਤਿਆ ਜਾਂਦਾ ਹੈ।ਲਹਿੰਦੀ ਵਿਚ ਇਸ ਦਾ ਰੂਪ ਅੱਜ ਵੀ ਪੂਰਾ ਕਾਇਮ ਮਿਲਦਾ ਹੈ।ਲਹਿੰਦੀ ਦੇ ਸ਼ਬਦਾਂ 
“ਗੱਛਸੀ”, “ਖਾਸੀ”, “ਕਰਸੀ”, “ਜਾਸੀ” ਅਤੇ “ਹੋਸੀ” ਆਦਿ ਮੂਲ ਵੈਦਿਕ “ਲੇਟ ਲਕਾਰ”(ਮੱਧ ਪੁਰਸ਼ ) 
ਦੇ ਸਮਾਨ ਰੂਪ ਤੋਂ ਭਵਿੱਖਕਾਲੀ ਅਰਥਾਂ ਦੇ ਸੂਚਕ ਹਨ 
ਪਾਣਿਨੀ ਦੇ ਯੁੱਗ ਤੋਂ ਪਹਿਲਾਂ ਵਾਕ ਆਪਣੀ ਹੋਂਦ ਸਥਾਪਿਤ ਕਰ ਚੁੱਕਿਆ ਸੀ। “ਅਸ਼ਟਾਧਿਆਈ” ਵਿਚ 


357 


“ਪਦ? ਦੀ ਸਾਰਥਿਕਤਾ ਵਾਕ ਦੇ ਬਰਾਬਰ ਹੈ,ਇਸ ਕਰਕੇ ਉਸਨੇ ਪਦ ਦੀ ਬਣਤਰ ਅਤੇ ਵਾਕ ਦੀ ਕਾਰਜੀ 
ਸਤ੍ਹਾ ਦਾ ਵਿਸ਼ਲੇਸ਼ਣ ਪੇਸ਼ ਕੀਤਾ ਹੈ।ਉਸ ਦੁਆਰਾ ਪ੍ਰਸਤੁਤ “ਕਾਰਕ” ਅਤੇ “ਵਾਚ” ਦੇ ਸੰਕਲਪ ਦਾ ਸੰਬੰਧ 
ਸਿੱਧਾ ਵਾਕ ਨਾਲ ਹੈ।ਉਸ ਨੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ “ਉਚਰਿਤ ਭਾਸ਼ਾ” ਨੂੰ ਆਪਣੇ ਅਧਿਐਨ 
ਦਾ ਹਿੱਸਾ ਬਣਾਇਆ ਹੈ। “ਅਸ਼ਟਾਧਿਆਈ” ਵਿਚ ਕਾਰਜੀ ਵਾਕਾਂ ਦੀਆ ਕਿਸਮਾਂ ਤੇ ਵਰਤੋ ਦੇ ਸੂਤਰ 
ਦਿੱਤੇ ਹਨ ਜਿਵੇਂ; ਆਗਿਆਵਾਚੀ ਵਾਕ (3-3-161,162), ਪ੍ੇਰਣਾਵਾਚੀ ਵਾਕ (3-3-163,165), 
ਉਦੇਸ਼ ਪਰਗਟ ਕਰਨ ਸੰਬੰਧੀ (3-3-153), ਅਸੀਸ ਦੇਣ ਸੰਬੰਧੀ ਵਾਕ (3-4-116), ਬੇਨਤੀ ਵਾਚਕ ਵਾਕ 
(8-1-61), ਪ੍ਰਸ਼ਨਵਾਚੀ ਵਾਕ (8-2-100,105), ਹਾਂ ਵਾਚੀ ਵਾਕ (8-1-31), ਉੱਤਰ ਵਾਚੀ ਵਾਕ 
(8-2-93,3-2-120) ਅਤੇ ਵਿਸਮੈਬੋਧਕ ਵਾਕ (3-3150) ਆਦਿ। ਇਸ ਪ੍ਰਕਾਰ ਸਪੱਸ਼ਟ ਹੋ ਜਾਂਦਾ ਹੈ 
ਕਿ ਪਾਣਿਨੀ ਨੇ ਵਾਕ ਨੂੰ ਵਾਕਾਰਥਿਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਿਤ ਕੀਤਾ ਹੈ। ਇਸ ਤਰ੍ਹਾਂ ਵਾਕ ਸੰਬੰਧੀ ਵਿਚਾਰ 
ਵਿਆਕਰਨਾਂ ਵਿਚ ਵੀ ਇਹੋ ਪ੍ਰਵਿਰਤੀ ਪ੍ਰਧਾਨ ਹੈ। ਵਾਕਾਰਥਕ ਅਧਿਐਨ ਕਾਰਕ ਤੇ ਵਾਚ ਦੇ ਸੰਕਲਪਾਂ 
ਤਹਿਤ ਕੀਤਾ ਗਿਆ ਹੈ। 

ਪੰਜਾਬੀ ਭਾਸ਼ਾ ਬਾਰੇ ਲਿਖੇ ਗਏ ਹੁਣ ਤੱਕ ਦੇ ਵਿਆਕਰਨਾਂ ਵਿਚ ਬਿਹਾਰੀ ਲਾਲ ਪੁਰੀ (1867) ਤੋਂ 
ਲੈ ਕੇ ਰਾਮ ਸਿੰਘ (1930), ਕਰਮ ਸਿੰਘ ਗੰਗਾਵਾਲਾ (1930), ਦੁਨੀ ਚੰਦਰ (1964) ਤੇ ਹਰਕੀਰਤ ਸਿੰਘ 
(1988) ਤੱਕ ਲੱਗਪਗ ਸਾਰੇ ਵਿਆਕਰਨ ਲੇਖਕਾਂ ਨੇ ਕਾਰਕ ਸੰਕਲਪ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ 
ਹਨ ਅਤੇ ਪੰਜਾਬੀ ਕਾਰਕ ਪ੍ਰਬੰਧ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਪਰ ਇਨ੍ਹਾਂ ਸਾਰੇ ਹੀ ਲੇਖਕਾਂ ਦੀ ਕਾਰਕ 
ਦੇ ਸੰਕਲਪ ਦੀ ਸਮਝ ਪੱਛਮ ਦੀ ਪਰੰਪਰਾਈ ਵਿਆਕਰਨ ਅਤੇ ਸੰਸਕ੍ਰਿਤ ਵਿਆਕਰਨ ਦੀ ਮਿਸ਼ਰਤ 
ਸਿਧਾਂਤਕ ਸੂਝ ਦਾ ਪ੍ਰਮਾਣ ਹੀ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਚੰਚਲ ਸਿੰਘ ਕੰਬੋਜ, ਬੂਟਾ ਸਿੰਘ 
ਬਰਾੜ ਅਤੇ ਹਰਵਿੰਦਰਪਾਲ ਕੌਰ ਨੇ ਕਾਰਕ ਦੇ ਸੰਕਲਪ ਨੂੰ ਭਾਰਤੀ ਕਾਰਕ ਸਿਧਾਂਤ ਅਨੁਸਾਰ ਪਰਿਭਾਸ਼ਿਤ 
ਕਰਕੇ, ਪੰਜਾਬੀ ਕਾਰਕ ਪ੍ਰਣਾਲੀ ਦਾ ਵਿਸ਼ਲੇਸ਼ਣ ਕੀਤਾ ਹੈ। “ਅਸ਼ਟਾਧਿਆਈ” ਦੀ ਸਿਧਾਂਤਕ ਸੇਧ ਵਿਚ 
ਅਸੀ ਪੰਜਾਬੀ ਭਾਸ਼ਾ ਦੀ ਵਾਕ ਰਚਨਾ ਵਿਚ ਵਿਚਰਦੇ ਛੇ ਕਾਰਕੀ ਸੰਬੰਧਾਂ ਕਰਤਾ, ਕਰਮ, ਕਰਣ, 
ਅਪਾਦਾਨ, ਅਧਿਕਰਣ ਅਤੇ ਸੰਪਰਦਾਨ ਨੂੰ ਹੀ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਹੈ। ਵਾਸਤਵ 
ਵਿਚ ਪਾਣਿਨੀ ਦਾ ਕਾਰਕ ਸੰਕਲਪ ਕਿਰਿਆ ਕੇਂਦਰਿਤ ਹੈ।ਨਾਂਵ ਬਨਾਮ ਨਾਂਵ ਸੰਬੰਧ ਨੂੰ “ਅਸ਼ਟਾਧਿਆਈ” 
ਵਿਚ 'ਸ਼ੇਸ਼” ਸੰਬੰਧ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸੇ ਸੰਬੰਧ ਨੂੰ ਛੇਵੀਂ ਵਿਭਕਤੀ ਪੇਸ਼ ਕਰਦੀ 
ਹੈ। ਸੂਤਰ (2-3-47) ਮੁਤਾਬਿਕ ਪਹਿਲੀ ਵਿਭਕਤੀ ਪ੍ਰਾਤਿਪਦਿਕ ਅਰਥ, ਵਚਨ, ਲਿੰਗ ਤੋਂ ਬਿਨਾ ਨਾਂਵ 
ਦੇ ਸੰਬੋਧਨੀ ਭਾਵ ਦਾ ਪ੍ਰਗਟਾਅ ਕਰਨ ਵਾਸਤੇ ਵਰਤੀ ਜਾਂਦੀ ਹੈ। ਇਸ ਪ੍ਰਕਾਰ ਇਹ ਕਿਸੇ ਸੰਬੋਧਨੀ 
ਕਾਰਕ ਦਾ ਲਖ਼ਾਇਕ ਸੁਤਰ ਨਹੀਂ ਹੈ।ਇਉ ਪਾਣਿਨੀ ਨੇ ਸਿਰਫ਼ ਛੇ ਕਿਸਮ ਦੇ ਕਾਰਕੀ ਸੰਬੰਧਾਂ ਦਾ ਹੀ 
ਉਲੇਖ਼ ਹੈ।ਕਾਰਕੀ ਸੰਬੰਧਾਂ ਦੇ ਪਰਗਟਾਵੇ ਵਾਸਤੇ ਪੰਜਾਬੀ ਵਿਚ ਤਿੰਨ ਸਾਧਨਾਂ ਦੀ ਵਰਤੋਂ` ਹੁੰਦੀ ਹੈ- 
ਸੰਬੰਧਕ, ਵਿਭਕਤੀ ਤੇ ਸ਼ਬਦ-ਕਰਮ। ਇਸ ਤੋਂ ਇਹ ਤੱਥ ਦੀ ਪ੍ਰੋੜਤਾ ਹੋ ਜਾਂਦੀ ਹੈ ਕਿ ਪੰਜਾਬੀ ਭਾਸ਼ਾ 


ਆਪਣੇ ਸੰਯੋਗਾਤਮਕ ਸਰੂਪ ਵਾਲੇ ਵਿਰਾਸਤੀ ਲੱਛਣਾਂ ਤੋਂ ਮੁਕਤ ਨਹੀਂ ਹੈ। 


2 ( 


158 


ਇਥੇ ਅਸੀਂ ਪੰਜਾਬੀ ਭਾਸ਼ਾ ਦੇ ਇਸ ਲੱਛਣ ਭਾਵ ਵਿਭਕਤੀ ਵਿਧਾਨ ਨੂੰ ਵੀ ਵਿਚਾਰਿਆ ਹੈ। ਮੂਲ 
ਲੁਪਤ ਹੋ ਗਈ ਤੇ ਇਸਦੀ ਥਾਂ ਤੇ ਛੇਵੀਂ ਵਰਤੀ ਜਾਣ ਲੱਗੀ । ਅਪਕ੍ਰੰਸ਼ ਤੱਕ ਪਹੁੰਚਦਿਆਂ ਦੂਸਰੀਆਂ 
ਵਿਭਕਤੀਆਂ ਵੀ ਆਪਸ ਵਿਚ ਘੁਲ ਮਿਲ ਗਈਆਂ। ਦੁਨੀ ਚੰਦਰ (ਉਹੀ:62) ਅਨੁਸਾਰ ਅਜੋਕੀ ਪੰਜਾਬੀ 
ਵਿਚ ਇਨ੍ਹਾਂ ਵਿਭਕਤੀਆਂ ਦੀ ਥਾਂ ਸੰਬੰਧਕੀ ਰੂਪਾਂ ਨੇ ਲੈ ਲਈ, ਸੰਬੰਧਕ ਇਕੱਲਾ ਹੀ ਕਈ ਵਿਭਕਤੀਆਂ ਦਾ 
ਕਾਰਜ ਕਰਨ ਲੱਗਾ। ਮੂਲ ਰੂਪ ਵਿਚ ਜੇਕਰ ਕਾਰਜ ਦੇ ਪੱਧਰ ਤੋਂ ਵੇਖਿਆ ਜਾਵੇ ਤਾਂ ਸੰਬੰਧਕੀ ਰੂਪ ਉਤੇ 
ਵਿਭਕਤੀਆਂ ਦੇ ਕਾਰਜ ਵਿਚ ਵਖਰਤਾ ਮਿਲਦੀ ਹੈ। ਇਸ ਕਰਕੇ ਕਾਰਜ ਦੇ ਨਜ਼ਰੀਏ ਤੋਂ ਇਨ੍ਹਾਂ ਨੂੰ ਸਮਾਨ 
ਨਹੀ ਮੰਨਿਆ ਜਾ ਸਕਦਾ। ਪੰਜਾਬੀ ਵਿਚਲੀਆਂ ਸਾਰੀਆ ਵਿਭਕਤੀਆਂ; ਸੰਸਕ੍ਰਿਤ ਵਿਭਕਤੀਆਂ ਦਾ ਹੀ 
ਵਿਕਸਿਤ ਰੂਪ ਹਨ। ਵਿਆਕਰਨਕਾਰਾਂ ਨੇ ਇਹ ਮੰਨਿਆ ਹੈ ਕਿ ਆਧੁਨਿਕ ਪੰਜਾਬੀ ਤੱਕ ਪਹੰਚਦਿਆਂ 
ਇਹ ਵਿਭਕਤੀਆਂ ਰੂਪਾਂਤ੍ਰਿਤ ਹੋ ਕੇ ਸੰਬੰਧਕਾਂ ਵਿਚ ਤਬਦੀਲ ਹੋ ਗਈਆਂ ਹਨ। ਪੰਜਾਬੀ ਵਿਆਕਰਨਾਂ ਵਿਚ 
ਵਿਭਕਤੀ ਅਤੇ ਸੰਬੰਧਕ ਨੂੰ ਸਮਰੂਪ ਮੰਨਿਆ ਗਿਆ ਹੈ। 

ਕਾਰਕ ਦੀ ਤਰ੍ਹਾਂ ਵਾਚ ਵੀ ਇਕ ਅਜਿਹਾ ਵਿਆਕਰਨਿਕ ਸੰਕਲਪ ਹੈ ਜਿਸ ਦਾ ਪ੍ਰਗਟਾਵਾ ਸਮੁੱਚੇ 
ਵਾਕ ਵਿਚੋਂ ਹੁੰਦਾ ਹੈ। ਪੰਜਾਬੀ ਦੀਆਂ ਪ੍ਰਮੁੱਖ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ ਕਿਸੇ ਨਾ ਕਿਸੇ 
ਰੂਪ ਵਿਚ ਵਿਆਖਿਆ ਹੋਈ ਮਿਲਦੀ ਹੈ। ਮੁੱਖ ਤੌਰ ਤੇ ਇਹਨਾਂ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ 
ਦੋ ਕਿਸਮ ਦੇ ਵਿਚਾਰ ਮਿਲਦੇ ਹਨ। ਦੁਨੀ ਚੰਦਰ (1964) ਅਤੇ ਹਰਕੀਰਤ ਸਿੰਘ (1988) ਆਦਿ ਨੇ ਵਾਚ 
ਦੇ ਸੰਲਕਪ ਨੂੰ ਪਾਣਿਨੀ ਵਿਆਕਰਨ ਪਰੰਪਰਾ ਦੀ ਸਿਧਾਂਤਕ ਸੇਧ ਵਿਚ ਕਿਰਿਆ ਤੇ ਕਰਮ ਦੇ ਮੇਲ ਨੂੰ 
ਹੀ ਕਰਮਵਾਚ ਦਾ ਮੁੱਖ ਆਧਾਰ ਮੰਨਿਆ ਹੈ। ਹਿੰਦੀ ਵਿਆਕਰਨ ਲੇਖਕ ਕਾਮਤਾ ਪ੍ਰਸ਼ਾਦ ਗੁਰੂ ਅਨੁਸਾਰ 
ਸੰਸਕ੍ਰਿਤ ਵਿਆਕਰਨ ਵਿਚ ਵਾਚ ਦੀ ਵਿਆਖਿਆ ਕੇਵਲ ਕਿਰਿਆ ਦੇ ਰੂਪ ਅਧਾਰਿਤ ਹੈ ਤੇ ਸੰਸਕ੍ਰਿਤ 
ਭਾਸ਼ਾ ਵਾਸਤੇ ਤਾਂ ਇਹ ਦਰੁਸਤ ਹੈ ਪਰ ਹਿੰਦੀ ਭਾਸ਼ਾ ਦੇ ਵਾਚ ਵਿਧਾਨ ਦੀ ਵਿਆਖਿਆ ਕੇਵਲ ਰੂਪ ਦੇ 
ਅਯੰਗਾਰ ਅਨੁਸਾਰ ਇਹ ਕਥਨ ਵੀ ਬਿਲਕੁਲ ਠੀਕ ਨਹੀਂ ਹੈ ਕਿ ਸੰਸਕ੍ਰਿਤ ਦੇ ਵਾਚ ਵਿਧਾਨ ਦਾ ਨਿਰਣਾ 
ਕੇਵਲ ਰੂਪ ਦੇ ਆਧਾਰ ਉਪਰ ਹੋ ਸਕਦਾ ਹੈ, ਕਿਉਂਕਿ ਕਰਮਣੀ ਤੇ ਭਾਵ ਪ੍ਰਯੋਗ ਦੇ ਪ੍ਰਸੰਗ ਵਿਚ ਸੰਸਕ੍ਰਿਤ 
ਦੀਆਂ ਸਾਰੀਆਂ ਕਿਰਿਆਵਾਂ “ਆਤਮਨੇਪਦੀ” ਹਨ। ਸੱਚੀ ਗੱਲ ਤਾਂ ਇਹ ਹੈ ਕਿ ਪਾਣਿਨੀ ਨੇ ਸਿੱਧੇ ਤੌਰ ਤੇ 
ਵਾਚ ਦੇ ਸੰਕਲਪ ਦਾ ਜ਼ਿਕਰ ਹੀ ਨਹੀਂ ਕੀਤਾ। ਵਾਸਤਵ ਵਿਚ ਜੇ ਵਾਕ ਕਰਤਰੀਵਾਚੀ ਹੈ ਤਾਂ ਉਸ 
ਅਨੁਸਾਰ ਕਿਰਿਆ ਦਾ ਇੱਕ ਵਿਸ਼ੇਸ਼ ਰੂਪ ਆਉਂਦਾ ਹੈ ਅਤੇ ਜੇ ਵਾਕ ਕਰਮਵਾਚੀ ਹੈ ਤਾਂ ਉਸ ਅਨੁਸਾਰ 
ਕਿਰਿਆ ਦਾ ਰੂਪਾਂਤਰ ਹੋ ਜਾਂਦਾ ਹੈ। ਇਸ ਤਰ੍ਹਾਂ ਵਾਚ ਦੀ ਵਿਆਖਿਆ ਰੂਪ ਦੇ ਆਧਾਰ ਉਤੇ ਕਰਨ ਦੀ 
ਬਜਾਏ ਵਾਕ ਦੇ ਅਰਥ ਦੇ ਆਧਾਰ ਉਤੇ ਕਿਰਿਆ ਦੀ ਵਿਆਖਿਆ ਕਰਨੀ ਬਣਦੀ ਹੈ। ਇਹੋ ਪਾਣਿਨੀ 
ਵਿਆਕਰਨ ਦੀ ਅੰਤਰ-ਦ੍ਰਿਸ਼ਟੀ ਹੈ। ਕਪਿਲ ਕਪੂਰ ਅਨੁਸਾਰ ਪਾਣਿਨੀ ਵਿਆਕਰਨ ਇੱਕ ਵਿਆਪਕ 
ਵਿਖਿਆਤਮਕ ਸਿਧਾਂਤ ਹੈ, ਜਿਸ ਅਨੁਸਾਰ ਭਾਸਾਈ ਤੱਥਾਂ ਦੀ ਵਿਆਖਿਆ ਅਰਥ ਜਾਂ ਰੂਪ ਦੇ ਪੱਧਰ 
ਉੱਪਰ ਕੀਤੀ ਜਾ ਸਕਦੀ ਹੈ। ਦੁਨੀ ਚੰਦਰ ਅਤੇ ਹਰਕੀਰਤ ਸਿੰਘ ਦੇ ਭਰਮ-ਭੁਲੇਖੇ ਦਾ ਵੱਡਾ ਕਾਰਨ “ਨੇ” 


159 


- 


ਸੰਬੰਧਕ ਦੀ ਭੂਮਿਕਾ ਹੈ। “ਨੇ” ਕਰਤਾ ਕਾਰਕ ਦਾ ਚਿੰਨ੍ਹ ਹੈ ਨਾ ਕਿ ਕਰਨ ਕਾਰਕ ਦਾ। ਇਸ ਵਾਸਤੇ “ਨੇ” 
ਯੁਕਤ ਪੰਜਾਬੀ ਵਾਕ ਕਦਾਚਿਤ ਹੀ ਕਰਮਣੀ ਨਹੀ' ਹੋ ਸਕਦੇ ਬਲਕਿ ਸਪੱਸ਼ਟ ਰੂਪ ਵਿਚ ਕਰਤਰੀਵਾਚੀ ਹੀ 
ਰਹਿੰਦੇ ਹਨ। 
ਪਾਣਿਨੀ ਅਨੁਸਾਰ ਲਕਾਰਾਂ ਦੇ ਤਿੰਨ ਅਰਥ ਕਰਤਰੀ,ਕਰਮਣੀ ਅਤੇ ਭਾਵ ਹੁੰਦੇ ਹਨ। ਜਦੋਂ 

ਕਿਰਿਆ ਅਤੇ ਕਰਤਾ ਦਾ ਅਧਿਕਰਨ ਪਰਸਪਰ ਸਮਾਨ ਹੁੰਦਾ ਹੈ ਤਾਂ ਕਰਤਰੀ ਵਾਚੀ ਕਿਰਿਆ ਹੁੰਦੀ ਹੈ। 
ਇੱਥੇ ਕਿਰਿਆ ਕਰਤਾ ਦੇ ਸੰਬੰਧ ਵਿਚ ਹੁੰਦੀ ਹੈ ਅਤੇ ਕਰਮ ਨੂੰ ਦਰਸਾਉਂਦੀ ਹੈ। “ਭਾਵਵਾਚੀ” ਕਿਰਿਆ 
ਵਿਚ ਭਾਵ ਮਾਤਰ ਨੂੰ ਬਿਆਨ ਕੀਤਾ ਜਾਂਦਾ ਹੈ।ਪਾਣਿਨੀ ਮੁਤਾਬਿਕ, “ਭਾਵਵਾਚ” ਵਿਚ ਲਕਾਰ ਨੂੰ ਭਾਵ ਦੇ 
ਅਰਥ ਵਿਚ ਵਰਤਿਆ ਜਾਂਦਾ ਹੈ।ਉਸ ਦੀ ਪਹਿਲੇ ਪੁਰਖ਼ ਅਤੇ ਮੱਧ ਪੁਰਖ਼ ਦੁਆਰਾ ਸਮਾਨਾਰਥਿਕਤਾ ਨਹੀਂ 
ਹੋ ਸਕਦੀ। ਇਸ ਲਈ ਭਾਵਵਾਚ ਵਿਚ ਪ੍ਰਥਮ ਅਤੇ ਮੱਧ ਪੁਰਖ਼ ਨਹੀਂ ਆਉਂਦੇ। ਪਹਿਲੇ ਪੁਰਖ਼ ਵਾਸਤੇ 
ਲਕਾਰ ਨਾਲ ਸਮਾਨ ਅਧਿਕਰਣ ਇੱਛਿਤ ਹੈ।ਉਹ ਪਹਿਲੇ ਨੂੰ ਛੱਡਕੇ ਹਮੇਸ਼ਾ ਸਮਾਨ ਰੂਪ ਵਿਚ ਹੋ ਜਾਂਦਾ 
ਹੈ। ਦੂਸਰਾ “ਤਿੰਡ੍” ਵਾਚੀ ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ ਭਾਵ ਵਾਚ ਵਿਚ ਦੋ ਵਚਨ (ਸੰਸਕ੍ਰਿਤ ਦੇ 
ਸੰਖਿਆ ਦੀ ਇੱਛਾ ਨਹੀਂ ਰੱਖਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ “ਭਾਵਵਾਚ” ਵਿਚ ਧਾਤੂ ਰੂਪ ਇੱਕ 
ਲਕਾਰ ਵਿਚ ਬਣਿਆ ਕਰਦਾ ਹੈ,ਤੇ ਉਹ ਵੀ ਪ੍ਰਥਮ ਪੁਰਖ਼ ਇੱਕ ਵਚਨੀ ਰੂਪ ਵਿਚ । 

ਜਦੋਂ ਕਿਰਿਆ ਬੜੀ ਸਰਲਤਾ ਨਾਲ ਹੋ ਰਹੀ ਹੋਵੇ,ਇਸ ਭਾਵ ਨੂੰ ਪੇਸ਼ ਕਰਨ ਵਾਸਤੇ ਹੋਰ ਕਾਰਕ ਵੀ 
ਹੈ। ਜਿਸ ਸਮੇਂ ਕਰਮ ਨੂੰ ਕਰਤਾ ਬਣਾਇਆ ਜਾਂਦਾ ਹੈ, ਤਾਂ ਸਕਰਮਕ ਧਾਤੂ ਅਕਰਮਕ ਹੋ ਜਾਂਦੀ ਹੈ, ਉਸ 
ਸਮੇ ਧਾਤੂ ਕਰਤਾ ਅਤੇ ਲਕਾਰ ਭਾਵਵਾਚੀ ਹੋਵੇਗਾ। “ਭਾਵ” ਵਿਚ ਸਮੁੱਚੇ ਰੂਪ ਭਾਵਵਾਚੀ ਬਣਦੇ ਹਨ। 
ਪ੍ਰਕਿਰਿਆ ਦੌਰਾਨ ਆਪਣਾ ਨਿਵੇਕਲਾ ਵਿਆਕਰਨਿਕ ਸਰੂਪ ਬਣਾਇਆ ਹੈ।ਪਾਣਿਨੀ ਨੇ ਆਪਣੇ ਸਮੇਂ ਦੀ 
ਭਾਸ਼ਾ ਦੇ ਪ੍ਰਸੰਗ ਵਿਚ ਹੀ ਅਸ਼ਟਾਧਿਆਈ ਦਾ ਸਿਧਾਂਤਕ ਚੌਖ਼ਟਾ ਡੌਲਿਆ ਹੈ।ਪਰ ਅਸ਼ਟਾਧਿਆਈ ਬਹੁ- 
ਉਪਭਾਸ਼ਾਈ ਵਿਆਕਰਨ ਹੈ।ਭਾਸ਼ਾ ਦੇ ਕਈ ਭੇਦਾਂ (ਭੂਗੋਲਿਕ,ਸਮਾਜਿਕ, ਕਾਵਿਕ ਤੇ ਗ੍ਰੰਥ-ਭਾਸ਼ਾ) ਦਾ 
ਵਿਸ਼ਲੇਸ਼ਣ ਇਸ ਵਿਚਲੇ ਸੂਤਰਾਂ ਦਾ ਆਧਾਰ ਹੈ। ਇਸ ਵਾਸਤੇ ਪਾਣਿਨੀ ਵਿਆਕਰਨ ਤੋਂ ਸਿਧਾਂਤਕ 
ਅੰਤਰ-ਦ੍ਰਿਸ਼ਟੀ ਤਾਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰ ਪੰਜਾਬੀ ਭਾਸ਼ਾ ਨੂੰ ਇਸ ਦੇ ਸਿਧਾਂਤਕ ਚੌਖ਼ਟੇ ਵਿਚ 
ਇੰਨ-ਬਿੰਨ ਫਿੱਟ ਨਹੀਂ ਕੀਤਾ ਜਾ ਸਕਦਾ। 


160 


/405436੧ 

(੯੬੧ ੧੪੦।05: /5੧5011॥3੩੧। , ੧੫1]30 ੬31੧3, ੧01]301 7੧੦1੦16੬%, ੧੫301 ੧੪੦੦੧ ੮0।11300।), 
੮01]361 5॥।੧੩੧%: ੮੩5੬ & ੧੦1੮੬ 

1੧੬ 11੬੦5 €੧016।€5 61੬ 01੬੦।੬0631 ।811੬੧/੦।॥ 67 ”੩।1॥"5 £।310੧੩। 5301॥3॥" 3੧੦ 1੧5 
॥10161€।1੧੩0੦।। ੧੦ 70301 ੬311੩. 1੧੬ ੧੧੬55 15 ੦।ਇ3112੬0 ॥। 1੪੬ 6180੧੬।5 3101੬ ੧10। 
6011010510।। 310 ਹ1610813211੧. 7॥5੯ ੮130੧੦। ॥10੦੦0੮੬5 1॥150।1631 980200110 61 ੩015 ਟ13110118। 
/੧। 0੬੧3੬੦ 3੮੦੮੦੫੧੧ 01 01੪੦੬0੮3। 1੧੬੩5 07 ੪3੦੫5 ॥੬੦0੦੦੬550।5. 1੧੫5 ੮੩115 31113 
੮੫1111306।। ੦੧ 3 ॥€-€੧15011£ 030100।;. 5੬੦0੦ ੦18੧੦ 0੬35 ੧/1੧। ੧੧੬ 0੧੬੦।੬0੮੩1 50੮0੪ 
07 2੩॥੧5 ੬311੧ 5੧301॥3੧1'. 11੬ .5੧301॥੩੧੧" ੮੦555 ੦7 3995 5੫035 ॥। ੬੬੧੯ ੦1੧੩0੧੬।5, 
006 3੬ ੬3੮ 50001/10੬0 ॥੧੧੦ ੮੫ 5੪੦੮00।5 0। ੧ਿ੧0੩੩5. 1੧੬ ੧੬੧੧ ੧੧੬5 ।੧੧੧੬।1੩1 ।1ਿ੦॥। ੬੧੮੩। ॥5੧5 
35 ॥100੧ 3੧੦ 0€5੦।10€5 31&੦।100115 ੧੦ 0 300੬੦ ੧੦ ੧1੬।। ੮। 0੬ &€€13110।। 01 ੧੪€1-60।1੧੬0 
੪੦।65. 1105 ੮1੩੧੦। ੬1੪੬5 ੩ ੮੦121੬੧੬ 01੪੦॥੬੧੮੩। ੦੫੧1੬ ੦1 '25੧301॥3॥1”. 

੧੦੧੯ 00੮੬ 6॥30੯੬।5 ੪੬੩1 ੪੪1 ੩੮੦੦੩ ॥੧01੧੬।1੧310।। ੦ '%5801193੧ ੧੦ ਨ0]30 
£31113।. ॥। 61੬ ੧੧॥੦ ੦੧੩੧੦ ੮0301 0161010੬% 1੩5 9€€।। 001101੬0 ॥। 51301॥3॥” 9੬।50੬੮0੪੬ 
31੧੦ 51118 ੧0301 ੧੪੦10 0।11300।। 1੩੧5 0€€।। 31350 ॥। ੮0੧੧ ੦1802੧੬।. 10 ੦18[0੧੦। 9੬315 
0੪1੧੧ ੧011301 5$।1੧3%. ॥। ੧05 1੩0੯੬ ੮0੧30 ੮੩5੬ 55੧੬ 310 ੧੦16੬ 5।5੬॥। 1੩5 0€€।। 0156055ਟ0 
॥। 23।॥'5 ੬5੬੮੪. 1੬੬ ੧੬ 50।੬ ।560।6੬006।15 ।€੬3।01£ ੬ ੮੦।੦੮੬]2੧ 07 ੮੩5੬ 310 ੪੦1੮੬ 
॥। 1੧੬ 1੬10 01 ੧01]301 ੬31੧੦. 1105 0੧੬ ।੬5੬੩੦। ੪01੧ 50।੬3੦5 ।1ਿ੦।। 01੬੦।੬0੦੩। ੧੦ 3੮0੦1 
01€੦00।1. ”0111301 0੩151੧੬।3੧੦।। 6111੬ 01213 ੧੬੧੧ 01 05੧3011।3੩॥1'5 1੩੧5 0€€।। £16€।। ੩੯ ੧1੯ ੬੧0 


0101€515. 


ਐਬਸਟ੍ਰੈਕਟ 

ਰਚਨਾ, ਪੰਜਾਬੀ ਵਾਕ ਜੁਗਤ: ਕਾਰਕ ਅਤੇ ਵਾਚ ਵਿਧਾਨ । 

ਇਸ ਖੋਜ ਪ੍ਰਬੰਧ ਵਿਚ ਪਾਣਿਨੀ ਵਿਆਕਰਨ “ਅਸ਼ਟਾਧਿਆਈ” ਦੀ ਸਿਧਾਂਤਕ ਰੂਪ-ਰੇਖਾ ਨੂੰ ਉਲੀਕ ਕੇ ਫਿਰ 
ਉਸ ਦੀ ਵਿਹਾਰਕਤਾ ਨੂੰ ਪੰਜਾਬੀ ਵਿਆਕਰਨ ਦੇ ਸੰਦਰਭ ਵਿਚ ਉਜਾਗਰ ਕੀਤਾ ਗਿਆ ਹੈ। ਸਮੁੱਚੇ ਖੋਜ ਪ੍ਰਬੰਧ ਨੂੰ ਪੰਜ 
ਪਾਠਾਂ ਵਿਚ ਵੰਡ ਕੇ ਪੇਸ਼ ਕੀਤਾ ਹੈ ਅਤੇ ਅੰਤ ਵਿਚ ਸਿੱਟੇ ਤੇ ਪੁਸਤਕ ਸੂਚੀ ਦਿੱਤੀ ਗਈ ਹੈ। ਪਹਿਲੇ ਅਧਿਆਇ ਵਿਚ 
ਪਾਣਿਨੀ ਵਿਆਕਰਨ ਦੇ ਇਤਿਹਾਸਕ ਪਿਛੋਕੜ ਨੂੰ ਵੱਖ-ਵੱਖ ਪੂਰਵਵਰਤੀ ਸਿਧਾਂਤਕ ਵਿਚਾਰਾਂ ਦੇ ਲੇਖੇ-ਜੋਖੇ ਨਾਲ ਪੇਸ਼ 
ਕੀਤਾ ਗਿਆ ਹੈ ਜਿਸ ਤੋਂ ਇਹ ਨਿਸ਼ਕਰਸ਼ ਬਣਦਾ ਹੈ ਕਿ ਪਾਣਿਨੀ ਵਿਆਕਰਨ ਪੂਰਬਲੀ ਪਰੰਪਰਾ ਦੀ ਨਿਰੰਤਰਤਾ ਦੀ 
ਸਿਖਰ ਹੈ। ਦੂਸਰਾ ਅਧਿਆਇ ਪਾਣਿਨੀ ਵਿਆਕਰਨ “ਅਸ਼ਟਾਧਿਆਈ” ਦੇ ਸਿਧਾਂਤਕ ਪਰਿਪੇਖ ਨਾਲ ਬਾ-ਵਾਸਤਾ ਹੈ। 
“ਅਸ਼ਟਾਧਿਆਈ” ਵਿਚ 3995 ਸੂਤਰ ਹਨ, ਜਿਹੜੇ ਆੱਨਾਂ ਪਾਠਾਂ ਵਿਚ ਪੇਸ਼ ਕੀਤੇ ਗਏ ਹਨ ਅਤੇ ਹਰੇਕ ਪਾਠ ਅੱਗੋਂ 
ਚਾਰ ਹਿੱਸਿਆਂ ਜਾਂ ਪਾਦਾਂ ਵਿਚ ਵੰਡਿਆ ਹੋਇਆ ਹੈ। ਵਰਨ ਨਿਰੂਪਣ ਵਿਚ ਧੁਨੀ ਅਧਿਐਨ ਅਤੇ ਸੁਬੰਤ ਤੇ ਤਿਭੰਤ੍੍‌ ਵਿਚ 
ਸ਼ਬਦਾਂ ਦੀ ਰੂਪ-ਰਚਨਾ ਦਾ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ। ਇਸ ਅਧਿਆਇ ਵਿਚ “ਅਸ਼ਟਾਧਿਆਈ” ਦੀ ਸੰਪੂਰਨ 
ਸਿਧਾਂਤਕ ਰੂਪ-ਰੇਖਾ ਉਲੀਕੀ ਗਈ ਹੈ। 

ਇਸ ਤੋਂ ਅੰਗੇ ਤਿੰਨਾਂ ਅਧਿਆਇਆਂ ਵਿਚ ਵਿਹਾਰਕ ਪੱਧਰ ਤੇ ਪੰਜਾਬੀ ਵਿਆਕਰਨ ਨੂੰ “ਅਸ਼ਟਾਧਿਆਈ” ਦੇ 
ਪਰਿਪੇਖ ਵਿਚ ਵਿਸ਼ਲੇਸ਼ਿਤ ਕੀਤਾ ਗਿਆ ਹੈ। ਤੀਸਰੇ ਅਧਿਆਇ ਵਿਚ ਪੰਜਾਬੀ ਧੁਨੀ ਵਿਉਂਤ ਦੀ ਰੂਪ-ਰੇਖਾ 
“ਅਸ਼ਟਾਧਿਆਈ” ਦੇ ਸੰਦਰਭ ਵਿਚ ਪੇਸ਼ ਕੀਤੀ ਗਈ ਹੈ। ਚੌਥੇ ਅਧਿਆਇ ਵਿਚ ਪੰਜਾਬੀ ਸ਼ਬਦਾਂ ਦੀ ਰੂਪ-ਰਚਨਾ ਦਾ 
ਅਧਿਐਨ ਵੀ “ਅਸ਼ਟਾਧਿਆਈ” ਦੇ ਜਾਂਵੀਏ ਤੋਂ ਕੀਤਾ ਗਿਆ ਹੈ। ਪੰਜਵਾਂ ਅਧਿਆਇ ਪੰਜਾਬੀ ਵਾਕ ਵਨਿਆਸ ਨਾਲ 
ਸੰਬੰਧਿਤ ਹੈ। ਇਸ ਵਿਚ ਪਾਣਿਨੀ ਦੇ ਨਜ਼ਰੀਏ ਤੋ' ਪੰਜਾਬੀ ਦੇ ਕਾਰਕ ਸਿਧਾਂਤ ਤੇ ਵਾਚ ਵਿਧਾਨ ਬਾਰੇ ਚਰਚਾ ਕੀਤੀ 
ਗਈ ਹੈ। ਪੰਜਾਬੀ ਵਿਆਕਰਨ ਦੇ ਖੇਤਰ ਵਿਚ ਕਾਰਕ ਤੇ ਵਾਚ ਦੇ ਸੰਬੰਧ ਵਿਚ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਮਿਲਦੀਆਂ 
ਹਨ, ਇਸ ਅਧਿਆਇ ਵਿਚ ਇਨ੍ਹਾਂ ਭ੍ਰਾਂਤੀਆਂ ਨੂੰ ਪਾਣਿਨੀ ਵਿਆਕਰਨ ਦੇ ਪਰਿਪੇਖ ਵਿਚ ਸਮਝਕੇ ਸਪੱਸ਼ਟ ਕਰਨ ਦਾ 
ਯਤਨ ਕੀਤਾ ਗਿਆ ਹੈ। ਇਹ ਖੌਜ ਕਾਰਜ ਸਿਧਾਂਤ ਤੇ ਵਿਹਾਰ ਦੀ ਦਿਸ਼ਾ ਵਿਚ ਫੈਲਿਆ ਹੋਇਆ ਹੈ। ਖੋਜ ਪ੍ਰਬੰਧ ਦੇ 
ਅਖੀਰ ਵਿਚ “ਅਸ਼ਟਾਧਿਆਈ” ਦੇ ਮੂਲ ਪਾਠ ਦਾ ਪੰਜਾਬੀ ਲਿਪੀਅੰਤਰਣ ਵੀ ਪੇਸ਼ ਕੀਤਾ ਗਿਆ ਹੈ। 


ਆਭਾਰ 


ਮੈਂ ਆਪਣੇ ਮਾਤਾ-ਪਿਤਾ ਤੇ ਪਰਿਵਾਰ ਦਾ ਆਭਾਰੀ ਹਾਂ` ਜਿੰਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਮੇਰੇ 
ਨਾਲ ਰਿਹਾ ਹੈ। ਮੈਂ ਆਪਣੇ ਨਿਗਰਾਨ ਡਾ. ਬੂਟਾ ਸਿੰਘ ਬਰਾੜ ਪ੍ਰਤੀ ਵੀ ਤਹਿ ਦਿਲੋਂ ਆਭਾਰ ਪ੍ਰਗਟ 
ਕਰਦਾ ਹਾਂ ਜਿੰਨ੍ਹਾਂ ਖੋਜ ਵਿਸ਼ੇ ਦੀ ਚੋਣ ਕਰਨ ਤੋਂ ਲੈ ਕੇ, ਖੋਜ-ਪ੍ਰਬੰਧ ਪ੍ਰਸਤੁਤ ਕਰਨ ਤੱਕ ਮੇਰੀ ਸੁਯੋਗ 
ਅਗਵਾਈ ਕੀਤੀ ਹੈ।ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਤੇ ਸਮੂਹ ਸਟਾਫ਼ ਦਾ ਵੀ ਮੈ ਸ਼ੁਕਰ 


ਗੁਜ਼ਾਰ ਹਾਂ, ਜਿੰਨ੍ਹਾਂ ਹਮੇਸ਼ਾਂ ਮੇਰੇ ਖੋਜ ਕਾਰਜ ਨੂੰ ਸਲਾਹਿਆ ਤੇ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ ਹੈ। 


ਇਸ ਖੋਜ-ਪ੍ਰਬੰਧ ਨੂੰ ਲਿਖਣ ਸਮੇਂ' ਪ੍ਰੋ. ਸਾਹਿਬ ਸਿੰਘ, ਡਾ ਸ਼ਿਆਮ ਦੇਵ ਪਰਾਸ਼ਰ, ਡਾ. ਪ੍ਰੇਮ 
ਪ੍ਰਕਾਸ਼ ਸਿੰਘ, ਡਾ. ਹਰਕੀਰਤ ਸਿੰਘ, ਡਾ. ਰਾਮਨਾਥ ਸ਼ਰਮਾ, ਡਾ. ਕਪਿਲ ਕਪੂਰ, ਡਾ. ਜੋਗਿੰਦਰ ਸਿੰਘ 
ਸਾਰਿਆਂ ਦੇ ਗਿਆਨ ਸਨਮੁੱਖ ਮੇਰਾ ਨਮਨ ਹੈ।ਡਾ. ਜੋਗਾ ਸਿੰਘ, ਡਾ. ਕੰਵਲਜੀਤ ਕੌਰ ਜੱਸਲ, 
ਡਾ.ਪਰਮਜੀਤ ਸਿੰਘ ਢੀਂਗਰਾ, ਡਾ. ਸੁਖਵਿੰਦਰ ਸਿੰਘ ਸੰਘਾ ਅਤੇ ਡਾ. ਹਰਵਿੰਦਰ ਪਾਲ ਕੌਰ ਆਦਿ 
ਮੈਂ ਧੰਨਵਾਦੀ ਹਾਂ,ਰਿਜਨਲ ਸੈਂਟਰ ਬਠਿੰਡਾ ਦੇ ਪ੍ਰੋਫ਼ੈਸਰ ਡਾ.ਸਤਨਾਮ ਸਿੰਘ ਜੱਸਲ, ਡਾ. ਜੀਤ ਸਿੰਘ ਜੋਸ਼ੀ 
ਅਤੇ ਡਾ.ਰਾਜਿੰਦਰ ਸਿੰਘ ਦਾ, ਜਿੰਨ੍ਹਾਂ ਨੇ ਸਮੇਂ-ਸਮੇਂ ਮੇਰੀ ਹੌਸਲਾ ਅਫ਼ਜ਼ਾਈ ਕੀਤੀ ਹੈ। 


(ਲਖਵਿੰਦਰ ਸਿੰਘ) 


ਅੰਤਿਕਾ-1 _ਅਸ਼ਟਾਧਿਆਈ: ਪੰਜਾਬੀ ਲਿਪੀਅੰਤਰਣ 
ਮਹੇਸ਼ਵਰ ਸੂਤਰ 


ਅਇਉਣ੍(1), ਰੀ ਲ੍ਹੀ ਕੂ (2), ਏਓ ੜ੍੍‌ (3), ਏਔਚ੍(4),ਹਯਵਰਟ (5), ਲਣ੍(6),ਵ 
ਮਕਣਨਮ(7),ਝਭਵ੍ (8), ਘਢਧਸ੍(9), ਜਬਗਤਡਦਸ੍(10),ਖਫਛਠਨਠਚਟਤ 


ਵ(11),ਕਯਪ੍(12),ਸ਼ਸ਼ਸਰ੍(13),ਹਲ੍(14). 
ਅਧਿਆਇ-ਪਹਿਲਾ (ਪਾਦ-ਪਹਿਲਾ) 


ਵਧਿਰਾਦੈਚ 1, ਅਦੇੜ੍ਰੰ ਗੁਣਹ 2, ਇਕੋ ਗੁਣਵ੍ਰਿਧੀ 3, ਨ ਧਾਤੁਲੋਪ ਆਰਧ ਧਾਤੁਕੇ 4, ਕਿਕਕਤਿ ਚ 5, 
ਦੀਧੀ ਵੇਵੀਟਾਮ 6, ਹਲੋ ਅਨੰਤਰਾਹ ਸੰਯੋਗਹ 7, ਮੁਖ ਨਾਸਿਕਾ ਵਚਨੋ ਅਨੁਨਾਸਿਕਾਹ 8, ਤੁਲਿਯਾ ਸਯਾ 


ਪ੍ਰਯਤਨੰ ਸਵਰਣਮ੍‌ 9, ਨਾਅਜਝਲੌ 10, ਈਦੂਦੇਦ ਦਿਵਚਨ ਪ੍ਰਗ੍ਰਹਿਮ੍‌ 11, ਅਦਸੋ ਮਾਤ 12, ਸ਼ੇ 13, 


ਨਿਪਾਤ ਏਕਾਜਨਾੜ੍‌ 14, ਔਤ੍੍‌ 15, ਸਮਬੁਧੌ ਸ਼ਾਕਲਯਸ ਯੇਤਾਵਨਾਰਸ਼ੇ 16, ਉਵ ਊਂ 17, ਈਦੂਤੰ ਚ 
ਸਪਤਮਯਰਥੇ 18, ਦਾਧਾਂ ਧਵਦਾਪ੍‌ 19, ਆਧੰਤਵਦੇਕਸਿਮਨ 20, ਤਰਪ੍ਮਪੌ ਘਹ 1-1-21, 


ਬਹੁਗਣਵਤੁਡਤਿ ਸੰਖ਼ਯਾ 22, ਸ਼ਣਾਂਤਾ ਸ਼ਟ 23, ਡਤਿ ਚ 24, ਤਕ ਤਕਵਤੁ ਨਿਸ਼ਠਾ 25, ਸਰਵਾਦੀਨਿ 
ਸਰਵਨਾਮਾਨਿ 26, ਵਿਭਾਸ਼ਾ ਦਿਕ੍ਸਮਾਸੇ ਬਹੁਵੀਹੌ 27, ਨ ਬਹੁਵੀਹੋ 28, ਤ੍ਰਤੀਯਾ ਸਮਾਸੇ 29, ਦੁੰਦੇ ਚ 


161 


30, ਵਿਭਾਸ਼ਾ ਜਸਿ 31, ਪ੍ਰਥਮ ਚਰਮ ਤਯ ਅਲਪ ਅਰਧ ਕਤਿਪਯ ਨੇਮਾਸ਼ ਚ 32, ਪੂਰਵ ਪਰ ਵ 
ਦਕਸ਼ਿਣੌ ਉੱਤਰ ਪਰਾਧਰਾਣਿ ਵਯਵਸਥਾਯਾਮ ਸੰਗਿਆਂਯਾਮ 33, ਸਵਮ ਗਿਆਤਿਧਨਾਖਯਾਯਾਮੁ 34, 
ਅੰਤਰਮ ਬਹਿਰਯੋਗੋਪਸੰਵਯਾਨਯੌਹ 35, ਸਵਰਾਦਿ ਨਿਪਾਤਮ ਅਵਯਯਮੂ 36, ਤਧਿਤਹ ਚ ਅਸਰਵ 
ਵਿਭਕਤੀਹ 37, ਕ੍ਰਮੇਜੰਤਹ 38, ਕਤਵਾ ਤੋਸੁਨ ਕਸੁਨਹ 39, ਅਵੱਈਭਾਵ ਚ 40, ਸ਼ਿ ਸਰਵਨਾਮ 
ਸਥਾਨਮੁ 41, ਸੁਟ ਨਪੁੰਸਕਸਯ 42, ਨ ਵੇਤਿ ਵਿਭਾਸ਼ਾ 43, ਇਕ ਯਣਹ ਸੰਪ੍ਰਸਾਰਣਮ 44, ਆਧੰਤੌ 
ਟਕਿਤੰ 45, ਮਿਤ ਅਚਹ ਅੰਤਯਾਤ੍੍‌ ਪਰਹ 46, ਏਚ ਏਕ ਹ੍ਸਵਾਦੇਸ਼ੇ 47, ਸ਼ਸ਼ਠੀ ਸਥਾਨੇਯੋਗਾ 48, 
ਸਥਾਨੇਅੰਤਰਮ 49, ਉ ਅਣ ਰਪਰਹ 50, ਅਲੋਅੰਤਯਸਯ 51, ਕਿੱਚ 52, ਆਦੇਹ ਪਰਸਯ 53, 
ਅਨੇਕਾਲ੍ਸ਼ਿਤ੍੍‌ ਸਰਵਸਯ 54, ਸਥਾਨਿਵਤ ਆਦੇਸ਼ ਅਨਲਿਵਧੌ 55, ਅਚਹ ਪਰਸਿਮਨ੍‌ ਪੂਰਵਵਿਧੌ 56, ਨ 
ਪਦਾਂਤ ਦਿਵਚਨ ਵਰੇਯ ਲੋਪ ਸਵਰ ਸਵਰਣ ਅਨੁਸਵਾਰ ਦੀਰਘ ਚਰਿ ਵਧਿਸ਼ੁ 57, ਦਿਵਚਨੇ ਅਚਿ 58, 
ਅਦਰਸ਼ਨੰੰ ਲੋਪਹ 59, ਪ੍ਰਤਿਯਯਸਯ ਲੁਕ ਸ਼ਲੁ ਲੁਪਹ 60, ਪ੍ਰਤਯਯਲੋਪੇ ਪ੍ਰਤਯਯ ਲਖਸ਼ਣਮੁ 61, ਨ 
ਲੁਮਤਾ ਅੰਗਸਯ 62, ਅਚੋਅੰਤਯਾਦਿ ਟਿ 63, ਅਲੋਅੰਤਯਾਤ੍‌ ਪੂਰਵ ਉਪਧਾ 64, ਤਸਿਮੱਨਿਤਿ ਨਿਦ੍ਰਿਸ਼ਟੇ 
ਪੂਰਵਸਯ 65, ਤਸਮਾਤ ਇਤਿ ਉੱਤਰਸਯ 66, ਸਵੰ ਰੂਪੰ ਸ਼ਬਦਸਯ ਅਸ਼ਬਦਸੰਗਿਆ 67, ਅਣੁਦਿੱਤ 
ਸਵਰਣਸਯ ਚ ਅਪ੍ਰਤਯਯਹ 68, ਤਪਰਹ ਤਤਕਾਲਸਯ 69, ਆਦਿਰੰਤਯੇਨ ਸਹੇਤਾ 70, ਯੋਨ ਵਿਧਿ 
ਤਦੰਤਸਯ 71, ਵਰਿਧਹ ਯਸਯ ਆਚਾਮ ਆਦਿ ਵਰਿਧਰਮ੍‌ 72, ਤਯਦਾਦੀਨਿ ਚ 73, ਏਬ੍ਪ੍ਰਾਚਾਂ ਦੇਸ਼ੇ 
74. 


ਅਧਿਆਇ ਪਹਿਲਾ:(ਪਾਦ-ਦੂਜਾ) 
ਗਾੜ੍ਕੁਟਾਦਿਭਯੋ ਅਵਿਣਤ ਕਿੰਤ੍੍‌ 1, ਵਿਜ ਇਟ 2, ਵਿਭਾਸ਼ਾ ਊਰਣੋਹ 3, ਸਾਰਵਧਾਤੁਕਮ ਅਪਿਤ੍‌ 4, 
ਅਸੰਯੋਗਾਤ ਲਿਟ ਕਿਤ 5, ਇੰਧਭਵਤਿਭਯਾਂ ਚ 6, ਮੀਡ ਮ੍ਰੀਦ ਗੁਧ ਕੁਸ਼ ਕਿਲਸ਼ ਵਦ ਵਸਹ ਕਤਵਾ 7, 
ਰੂਦ ਵਿਦ ਮ੍ਰਿਸ਼ ਗ੍ਰਹਿ ਸਵਪਿ ਪ੍ਰੱਛ ਸੰਨ ਚ 8, ਇਕੋ ਝਲੂ 9, ਹਲੰਤਾੱਚ 10, ਲਿੰੜ੍ਸਿਚੋ ਆਤਮਨੇਪਦੇਸ਼ੁ 
11, ਉ ਚ 12, ਵਾ ਗਮਹ 13, ਹਨਹ ਸਿਚ 14, ਯਮੋ ਗੰਧਨੇ 15, ਵਿਭਾਸ਼ ਉਪਯਮਨੇ 16, ਸਥਾਘਵੋ 
ਇਤਿ ਚ 17, ਨ ਕਤਵਾ ਸੇਟ੍ 18, ਨਿਸ਼ਠਾ ਸ਼ੀੜ ਸਿਵਦਿ ਮਿਦਿ ਕਸ਼ਿਵਦਿ ਧ੍ਰੀਸ਼ਹ 19, ਮ੍ਰੀਸ਼ਹ 
ਤਿਤਿਕਸ਼ਾਯਾਮ੍‌ 20, ਉਦੁਪਧਾਤ੍ ਭਾਵਦਿਕਰਮਣੇ ਅੰਯਤਰਸਗ਼ਾਮ੍‌ 21, ਪੂਕਹ ਕਤਵਾ ਚ 22, ਨੌਪਧਾਤ੍‌ 
ਥਫਾਂਤਾਦ ਵਾ 23, ਵਵਿਚਲਵਚਯ੍ਰੀਤ ਚ 24, ਤ੍ਰਸ਼ਿਮੁਸ਼ਿਕ੍ਰਸ਼ੇਹ ਕਾਸ਼ਯਪਸਯ 25, ਰਲੋ ਵਯੂਪਧਾਤ 
ਹਲਾਦੇਹ ਸੱਨਤ 'ਚ 26, ਊਕਾਲਹ ਅਚ ਹ੍ਰਸਵ ਦੀਰਘ ਪਲੁਤਹ 27, ਅੱਚ 28, ਉੱਚੈਰੁਦਾਂਤਹ 29, 
ਨੀਚੈਰੁਦਾਂਤਹ 30, ਸਮਾਹਾਰਹ ਸਵਰਿਤਹ 31, ਤਸਯ ਆਦਿਤ ਉਦਾੱਤਮ ਅਰਧ ਹੁਸਵਮ 32, ਏਕਸ਼ਰੂਤਿ 
ਦੂਰਾਤ੍‌ ਸੰਬੁਧੋ 33, ਯੱਗਿਆ ਕਰਮਣਿ ਯਜਪੰਯੂੜ੍ਖਸਾਮਸੁ 34, ਉੱਚੈਸਤਰਾਂ ਵਾ ਵਸ਼ਟ੍ਕਾਰਹ 35, ਵਿਭਾਸ਼ਾ 
ਛੰਦਸਿ 36, ਨ ਸੁਬਰਹਮਣਯਾਯਾਂ ਸਵਰਿਤਸਯ ਤੂਦਾੱਤਹ 37, ਦੇਵ ਬ੍ਰਾਹਮਣ ਅਨੁਦਾੱਤਹ 38, ਸਵਰਿਤਾਤ੍‌ 
ਸੰਹਿਤਾਯਾਮ੍‌ ਅਨੁਦਾੱਤਨਾਮ 39, ਉਦਾੱਤ ਸਵਰਿਤ ਪਰਸਯ ਸੱਨਤਰਹ 40, ਅਪ੍ਰੀਤੱਕਹ ਏਕਾਲ ਪ੍ਰਤਿਯਯਹ 
41, ਤੱਤਪੁਰਸ਼ ਸਮਾਨਾਧਿਕਰਣਹ ਕਰਮਧਾਰਯਹ 42, ਪ੍ਰਥਮਾਂ ਨਿਦ੍ਰਿਸ਼ਟੰ ਸਮਾਸ ਉਪਰਜਨਮ੍‌ 43, ਏਕ 


162 


ਵਿਭਕਤੀ ਚ ਅਪੂਰਵ ਨਿਪਾਤੇ 44, ਅਰਥਤ੍ ਅਧਾਤੁਹ ਅਪ੍ਰਤਿਯਯਹ ਪ੍ਰਾਤਿਪਾਦਿਕਮ੍‌ 45, ਕ੍ਰਿਤ ਤਧਿੱਤ 
ਸਮਾਸਾਹ ਚ 46, ਹੂਸਵੋ ਨਪੁੰਸਕੇ ਪ੍ਰਾਤਿਪਦਿਕਸਯ 47, ਗੋਸਤ੍ਰੀਯੋ ਉਪਸਰਜਨਸਯ 48, ਲੁਕ ਤਧਿਤਲੁਕਿ 
49, ਇਦ ਗੋਣਯਾਹ 50, ਲੂਪਿ ਯੂਕਤਿਵਦ ਵਿਅਕਤਿਵਚਨੇ 51, ਵਿਸ਼ੇਸ਼ਣਾਨਾਂ ਚਾਜਾਤੇਹ 52, ਤਦਸ਼ਿਸ਼ਯੰ 
ਸੰਗਿਆ ਪ੍ਰਮਾਣਤਵਾਤ 53, ਲੁਪ੍‌ ਯੋਗਾਪੁਖਯਾਨਾਤ 54, ਯੋਗਪ੍ਰਮਾਣੇ ਚ _ਤਦਭਾਵੇ ਅਦਰਸ਼ਨਮੁ ਸਯਾਤ੍‌ 
55, ਪ੍ਰਧਾਨ ਪ੍ਰਤਿਆਰਥ ਵਚਨਮ ਅਰਥਸਯ ਅੰਯਪ੍ਰਮਾਣਤਵਾਤ 56, ਕਾਲੋਪਸਰਜਨੇ ਚ ਤੁਲਯਮੂ 57, 
ਜਾਤਯਖਯਾਯਾਮੁ _ਏਕਸਿਮਨ _ਬਹੁਵਚਨਮ _ਅੰਯਤਰਸਯਾਮ _58, _ਅਸਮਦੋ _ਧਯੋਹ _ਚ__59, 
ਫਲਗੁਨੀਪ੍ਰਸ਼ਨਪਦਾਨਾਂ ਚ _ਨਕਸ਼ਤ੍ਰੇ 60, ਛੰਦਿਸ ਪੁਨਰਵਸੋਹ ਏਕਵਚਨਮ 61, ਵਿਸ਼ਾਖ਼ਯੋ ਚ 62, 
ਤਿਸ਼ਯਪੁਨਰਵਸੋਹ ਨਕਸ਼ਤ੍ਰਦੁੰਦੇ ਬਹੁਵਚਨਸਯ ਦਿਵਚਨਮ੍‌ ਨਿਤਯਮ੍‌ 63, ਸਰੂਪਾਣਾਮ੍‌ ਏਕਸ਼ੇਸ਼ ਏਕਵਿਭਕਤੌ 
64, ਵਿਿਧੋ ਯੂਨਾ ਤੱਲਕਸ਼ਣਚੇਦੇਵ ਵਿਸ਼ੇਸ਼ਹ 65, ਸਤ੍ਰੀ ਪੁੰਵੱਚ 66, ਪੁਮਾਨ੍‌ ਸਤ੍ਰੀਯਾ 67, ਭ੍ਰਾਂਤਰਪੁਤਰੌ 
ਸਵਸ੍ਰੀਦੁਹਿਤ੍ਰਭਯਾਮ 68, ਨਪੁੰਸਕਮ ਅਨਪੁੰਸਕੇਨ ਏਕਵਤ੍ ਚ ਅੰਯਤਰਸਯਾਮ 69, ਪਿਤਾ ਮਾਤ੍ਹਾ 70, 
ਸ਼ਵਸ਼ੁਰਹ ਸ਼ਵਸ਼ਰ੍ਵਾ 71, ਤਯਦਾਦੀਨਿ ਸਰਵੈਹ ਨਿਤਯਮ੍‌ 72, ਗ੍ਰਾਮਿਆ ਪਸ਼ੁਸੰਗੇਸ਼ੁ ਅਤਰੂਣੇਸ਼ੁ ਸਤ੍ਰੀ 73 


ਅਧਿਆਇ ਪਹਿਲਾ:(ਪਾਦ-ਤੀਜਾ) 
ਭੂਵਾਦਯੋ ਧਾਤਵਹ 1, ਉਪਦੇਸ਼ੇ ਅਚ ਅਨੁਨਾਸਿਕ ਇੱਤ੍ 2, ਹਲ ਅੰਤਯਮ੍‌ 3, ਨ ਵਿਭਕਤੌ ਤੁਸਮਾਹ 4, 
ਆਦਿ ਵਿਟੁਡਵਹ 5, ਸ਼ਹ ਪ੍ਰਤਿਯਯਸਯ 6, ਚੁਟੂ 7, ਲਕਸ਼ਵ ਤਧਿੱਤੇ 8, ਤਸਯ ਲੋਪਹ 9, 


ਯਥਾਸੰਖਿਆਮ ਅਨੁਦੇਸ਼ਹ ਸਮਾਨਮੁ 10, ਸਵਰਿਤੇਨ ਅਧਿਕਾਰਹ 11, ਅਨੁਦਾੱਤਕਿਤ ਆਤਮਨੇਪਦਮ 12, 
ਭਾਵਕਰਮਠੌਹ 13, ਕਰਤਰੀ ਕਰਮਵਿਆਤਿਹਾਰੇ 14, ਨ ਗਤਿ ਹਿੰਸਾ ਅਰਥਭਯਹ 15, ਇਤਰੇ 
ਤਰਾਅੰਯੋਅੰਯੋਪਪਦਾ ਚ 16, ਨੇਰਵਿਸ਼ਹ 17, ਪਰਿਵਯਵੇਭਯਹ ਕ੍ਰਿਯਹ 18, ਵਿਪਰਾਭਯਾਂ ਜੇਹ 19, ਆੜੋਂ 


ਦੋਅਨਾਸਯਵਿਹਰਣੇ 20, ਕ੍ਰੀੜਹ ਅਨੁਸੰਪਰਿਭਯ ਚ 21, ਸਮਵਪ੍ਰਵਿਭਯਹ ਸਥਹ 22, ਪ੍ਰਕਾਸ਼ਨ 
ਸਥੇਯਾਖਯਯੋਹ ਚ 23, ਉਦਹ ਅਨੂਧਰਵਕਰਮਣਿ 24, ਉਪਾਤ੍‌ ਮੰਤ੍ਰਕਰਣੇ 25, ਅਕਰਮਕਾੱਚ 26, 
ਉਧਿਭਯਾਮ ਤਪਹ 27, ਆੜੋ ਯਮਹਨਹ 28, ਸਮੋ ਗੰਮਯ੍ਰੀਛਿ ਭਯਾਂਮ 29, ਨਿਸਮੁਵਿਭਯੋ ਹਵਹ 30, 
ਸਪਰਧਾਯਾਮਾਕਹ 31, ਗੰਧਨ ਅਵੇਕਸ਼ੇਪਣ ਸੇਵਨ ਸਾਹਸਿਕਯ ਪ੍ਰਤਿਯਯਤਨ ਪ੍ਰਕਥਨ ਉਪਯੋਗੇਸ਼ੁ ਕ੍ਰੀਵਹ 


32, ਅਧੇਹ ਪ੍ਰਹਸਨੇ 33, ਵੇਹ ਸ਼ਬਦ ਕਰਮਣਿਹ 34, ਅਕਰਮਕਾੱਤ ਚ 35, ਸੰਮਾਨਨ ਉਤਸਜਨ 
ਆਚਾਰੀਆ ਕਰਣ ਗਿਆਨਕ੍ਰਾਤਿ ਵਿਗਣਨ ਵਯਯੇਸ਼ੁ ਨਿਯਹ 36, ਕਰਤਰਸਥੇ ਚ ਅਸ਼ਰੀਰੇ ਕਰਮਣਿ 37, 


ਵ੍ਰਤਿ ਸਰਗਤਾਯਨੇਸ਼ੁ ਕਰਮਹ 38, ਉਪਪਰਾਭਣਾਮੁ 39, ਆਬਹ ਉਦਗਮਨੇ 40, ਵੇਹ ਪਾਦਵਿਹਰਣੇ 41, 
ਪ੍ਰਪਾਭਯਾਂ ਸਮਰਥਾਭਯਾਮੂ 42, ਅਨੁਪਸਰਗਾਤ੍੍‌ ਵਾ 43, ਅਪਹਨਵੇ ਗਿਹ 44, ਅਕਰਮਕਾੱਚ 45. 


ਸੰਮਪ੍ਰਤਿਭਯਾਮੁ ਅਨਾਧਿਆਨੇ 46, ਭਾਸਨ ਉਪਸੰਭਾਸ਼ਾ ਗਿਆਨ ਯਤਨ ਵਿਮਤਯੂਪਮੰਤ੍ਰਣੇਸ਼ੁ ਵਦਹ 47, 
ਵਿਅਕਤਵਾਚਾਂ ਸਮੁੱਚਾਰਣੇ 48, ਅਨੌਰ ਕਰਮਾਤ੍‌ 49, ਵਿਭਾਸ਼ਾ ਵਿਪਰਲਾਪੇ 50, ਅਵਾਦ ਗ੍ਰਹ 51, ਸਮਹ 
ਪ੍ਰਤਿਗਿਆਨੇ 52, ਉਦਹ ਚਰਹ ਸਕਰਮਕਾਤ੍੍‌ 53, ਸਮ ਤ੍ਰਤੀਯਾਯੂਕਤਾਤ 54, ਦਾਣ ਚ ਚੇਤ ਚਤਰਥੇ 
55, ਉਪਾਧਮਹ ਸਵਕਰਣੇ 56, ਗਿਆਸ਼ਰੁਸਮਰੀਦ੍ਰਿਸ਼ਾਂ ਸਨਹ 57, ਨ ਅਨੋ ਗਹ 58, ਪ੍ਰਤਿਆੜ੍ਭਯਾਂ 


163 


ਸ਼ਰੁਵਹ 59, ਸ਼ਦੇ ਸ਼ਿਤਹ 60, ਮ੍ਰਿਯਤੇ ਲੁੰਕ੍ਲਿੰਕੋ ਚ 61, ਪੂਰਵਵਤ੍ੁ ਸਨਹ 62, ਆਮਪ੍ਰਤਿਯਯਵਤ੍‌ 
ਕ੍ਰਿਵਹ ਅਨੁਪ੍ਰਯੋਗਸਯ 63, ਪ੍ਰੰਪਾਭਯਾਮ ਯੂਜੇਹ ਅਯਗਪਾਤ੍ਹੇਸ਼ੁ 64, ਸਮਹ ਕਸ਼ੁਣਹ 65, ਭੁਜਹ ਅਨਵਨੇ 
66, ਣੇਹ ਅਣੌ ਯਤ੍ ਕਰਮਣੋ ਚੇਤ ਸਹ ਕਰਤਾ ਅਨਾਧਯਾਨੇ 67, ਭੀਸਮਯੋਹ ਹੇਤੁਭਯੇ 68, ਗੁਧਿਵਵਚਯੋਹ 
ਪ੍ਰਲੰਭਨੇ 69, _ਲਿਯ _ਸੰਮਾਨਨਸ਼ਾਲੀਨੀਕਰਣਯੋਹ ਚ _70, ਮਿਥਯੋਪਪਦਾਤ੍੍‌ ਕ੍ਰੀਵਹ ਅਭਿਯਾਸੇ 71, 
ਸਵਰਿਤਵਿਤਹ ਕਰਤਰਭਿਪ੍ਰਾਯੇ ਕ੍ਰਿਆਫਲੇ 72, ਅਪਾਤ੍ ਵਦਹ 73, ਣਿਚਹ ਚ 74, ਸਮੁਦਾਂਬ੍ਭਯਹ ਯਮਹ 
ਅਗ੍ਰੰਥੇ 75, ਅਨੁਪਸਰਗਾਤ ਗਹ 76, ਵਿਭਾਸ਼ਾ ਉਪਪਦੇਨ ਪ੍ਰਤੀਯਮਾਨੇ 77, ਸ਼ੇਸ਼ਾਤ੍‌ ਕਰਤਰੀ 
ਪਰਸਮੈਪਦਮੁ 78, ਅਨੁਪਰਭਯਾਮ ਕ੍ਰੀਵਹ 79, ਅਭਿਪ੍ਰਤਿਯਤਿਭਯਹ ਕਸ਼ਿਪਹ 80, ਪ੍ਰਾਦ ਵਹ 81, ਪਰੇ 
ਮ੍ਰਿਸ਼ਹ 82, ਵਯਾਂੜ੍ਪਰਿਭਯੋ ਰਮਹ 83, ਉਪਾਤ੍ ਚ 84, ਵਿਭਾਸ਼ਾ ਅਕਰਮਕਾਤ੍੍‌ 85, ਬੁਧ ਯੂਧ ਨਸ਼ਯ 
ਨੇਬ੍ਪਰੁਦਰੁਸਤਰੁਭਯੋ ਣੇਹ 86, ਨਿਗਰਚਲਣਾਰਥੇਭਯਹ ਚ 87, ਅਣੌ ਅਕਰਮਕਾਤ ਚਿੱਤ ਵਤ੍‌ 
ਕਰਤਰੀਕਾਤ੍੍‌ 88, ਨ ਪਾਦੰਯਾੜ੍ਯਮਾੜ੍ਯਸਪਰਿਮੁਹਰੂਚਿਨ੍ਤਿਵਦ ਵਸਹ 89, ਵਾ ਕਯਸ਼ਹ 90, ਧੁਦ੍ਭਯੋ 
ਲੁੜਿ 91, ਵਰਿਧਭਯਹ ਸਯਸਨੋਹ 92, ਲੁਟਿ ਚ ਕਲ੍ਹਿਪ 93 


ਅਧਿਆਇ ਪਹਿਲਾ:(ਪਾਦ-ਚੌਥਾ) 


ਆ ਕੜਾਰਾਤ੍ ਏਕਾ ਸੰਗਿਆ 1, ਵਿਪ੍ਰਤਿਸ਼ੇਧੇ ਪਰੰ ਕਾਰਯਮ੍‌ 2, ਯੂ ਸਤ੍ਰੀਯਾਖਯੋ ਨਦੀ 3, ਨ 
ਇਯਬੁਵੜ੍ਸਥਾਨੌ ਅਸਤ੍ਰੀ 4, ਵਾ ਆਮਿ 5, ਕਿੰਤਿ ਹੁਸਵ ਚ 6, ਸ਼ੇਸ਼ੋ ਘਿ ਅਸਖਿ 7, ਪਤਿਹ ਸਮਾਸੇ ਏਵ 
8, ਸ਼ਸ਼ਠੀ ਯੁਕਤ ਛੰਦਿਸ ਵਾ 9, ਹੁਸਵੰ ਲਘੂ 10, ਸੰਯੋਗੇ ਗੁਰੂ 11, ਦੀਰਘਮ੍‌ ਚ 12, ਯਸਮਾਤ੍‌ 
ਪ੍ਤਿਯਾਵਿਧੀਹ ਤਦਾਦਿ ਪ੍ਰਤਿਯੈ ਅੰਗਮੁ 13, ਸੁਪਿਤਕੰਤਮੁ ਪਦਮ 14, ਨਹ ਕਯੇ 15, ਸਿਤਿ ਚ 16, 
ਸਵਾਦਿਸ਼ੁ ਅਸਵਰਨਾਂਮਸਥਾਨੇ 17, ਯਚਿ ਭਮ੍‌ 18, ਤਸੌ ਮਥਵਰਥੇ 19, ਅਯਸਮਯਾਦੀਨਿ ਛੰਦਿਸ 20, 
ਬਹੁਸ਼ੁ ਬਹੁਵਚਨਮ੍‌ 21, ਦੂਯੇਕਯੋਹ ਦਿਵਚਨੈਕਵਚਨੇ 22, ਕਾਰਕੇ 23, ਧਰੁਵਮ੍‌ ਅਪਾਏ ਅਪਾਦਾਨਮ੍‌ 24, 
ਭੀਤ੍ਰਾਰਥਨਾਮ੍ਭਯਹੇਤੁਹ 25, ਪਰਾਜੇਹ ਅਸੋਢਹ 26, ਵਾਰਣਾਰਥਣਾਮ ਈਪਿਸਤਹ 27, ਅੰਤਧੋਰਾ ਯੇਨ 
ਅਦਰਸ਼ਨਮੁ ਇੱਛਤ ਤਿਕੰਤ੍ ਪਦਮ 28, ਆਖਿਯਾਤਾ ਉਪਜਾਗੇ 29, ਜਨਿਕਰਤੁਹ ਪ੍ਰਾਕ੍ਰਿਤਹ 30, ਭੁਵਹ 
ਪ੍ਰਭਵਹ 31, ਕਰਮਣਾ ਯਮ੍‌ _ਅਭਿਧੈਰੈਤਿ ਸ ਸੰਪਰਦਾਨਮ੍‌ 32, ਰੂਚਿਯਾਰਥਨਾਂ ਪ੍ਰੀਯਨਾਣਹ 33, 
ਸ਼ਲਾਘਨੁੰਬ੍ਸਥਾਸ਼ਪਾਮ ਗੀਪਸਯਮਾਨਹ 34, ਧਾਰੇਹ ਉਤਮਰਣਹ 35, ਸਪ੍ਰਿਹੇ ਈਪਿਸਤਹ 36, 
ਕਰੂਧਦਰੂਹੇਸ਼ਯਾਰਅਸੂਯਾਰਥਨਾਮ ਯੰ_ਪ੍ਰਤਿ ਕੋਪਹ 37, _ਕਰੁਧਦਰੁਹੇਹ ਉਪਸ਼੍ਰਿਸ਼ਟੋਹ ਕਰਮ 38, 
ਰਾਧੀਕਸ਼ਯੋ ਯਸਯ ਵਿਪ੍ਰਸ਼ਨਹ 39, ਪ੍ਰਤਿਯਾਕੰਭਯਾਮ੍‌ ਸ਼ਰੁਵਹ ਪੂਰਵਸਯਾ ਕਰਤਾ 40, ਅਨੁਪ੍ਰਤਿਗ੍ਰਿਣਹ ਚ 
41, ਸਾਧਕਤਮਮ ਕਰਣਮ 42, ਦਿਵਹ ਕਰਮ ਚ 43, ਪਰਿਕ੍ਰਯਣੇ ਸੰਪਰਦਾਨਮੁ ਅੰਯਤਰਸਯਾਮ 44, 
ਅਧਾਰਹ ਅਧਿਕਰਣਮ 45, ਅਧਿਸ਼ੀਂਕਸਥਾਸਾਮ ਕਰਮ 46, ਅਭਿਨਿਵਿਸ਼ਹ ਚ 47, ਉਪਾਂਵਧਯਾਬੜ੍ਵਸਹ 
48, ਕਤਰੀਪਿਸ਼ਤਤਮੰ ਕਰਮ 48, ਤਥਾਯੂਕਤਮੁ ਚ ਅਨੀਪਿਸਤਮੁ 50, ਅਕਥਿਤਮੁ ਚ 51, ਹਰਕ੍ਰੋਹ 
ਅੰਯਤਰਸਯਾਮ 53, ਸਵਤੰਤਰਹ ਕਰਤਾ 54, ਤੱਤਪ੍ਰਯੋਜਕਹ ਹੇਤੁ ਚ 55, ਪ੍ਰਾਕ੍‌ ਰੀਸ਼ਵਰਾਤ ਨਿਪਾਤਾ 56, 


2 & ੮ 


ਚਾਦਯਹ ਅਸਤਵੇ 57, ਪ੍ਰਾਦਯ ਉਪਸਰਗਾਹ ਕਿਰਿਆਯੋਗੇ 58, ਗਤਿਹ ਚ 59,ਊਰਯਾਦਿਵਿਚਵੜਾਚਹ ਚ 


164 


60, ਅਨੁਕਰਣਮ੍‌ ਚਾਨਿਤਿਪਰਮ੍‌ 61, ਆਦਰਾਅਨਾਦਰਯੋਹ ਸਦਸਤੀ 62, ਭੂਸ਼ਣੇ ਅਲਮ੍‌ 63, ਅੰਤ 
ਅਪਰਗ੍ਹੇ 64, ਕਣੇਮਨਸੀ ਸ਼ਰਧਾਪ੍ਰਤੀਘਾਤੇ 65, ਪੁਰਹ ਅਵਯਮ 66, ਅਸਤਮੁ ਚ 67, ਅੱਛ 
ਗਤਿਯਾਰਥਵਦੇਸ਼ੁ 68, ਅਦਹ ਅਨੁਪਦੇਸ਼ੇ 69, ਤਿਰਹ ਅੰਤਰਧੌ 70, ਵਿਭਾਸ਼ਾ ਕ੍ਰਵਿੰ 71, ਉਪਾਜੇ 
ਅਨਵਾਜੇ 72, ਸਾਖ਼ਸ਼ਾਤ੍‌ ਪ੍ਰਭੁੀਤੀਨਿ ਚ 73, ਅਨਤਿਯਾਧਾਨੇ ਉਰਸਿਮਨਸੀ 74, ਮਧਯੇ ਪਦੇ ਨਿਵਚਨੇ ਚ 
75, ਨਿਤਯਮੂ ਹਸਤੇ ਪਾਣਾਵੁਪਯਮਨੇ 76, ਪ੍ਰਾਵਧਵਮ ਬੰਧਨੇ 77, ਜੀਵਕੋਪਨਿਸ਼ਦੌ ਅੰਪੰਯੇ 78, ਤੇ ਪ੍ਰਾਗ੍‌ 
ਧਾਤੌਹ 79, ਛੰਦਿਸ ਪਰੇ ਅਪਿ 80, ਵਯਵਹਿਤਾ ਚ 81, ਕਰਮਪ੍ਰਵਚਨੀਯਹ 82, ਅਨੁਹ ਲਕਸ਼ਣੇ 83, 
ਤ੍ਰਤੀਯਾਰਥੇ 84, ਹੀਨੇ 85, ਉਪਹ ਅਧਿਕੇ ਚ 86, ਅਪਪਰੀ ਵਰਜਨੇ 87, ਆਂੜ੍‌ਂ ਮਰਿਯਾਦਾ ਵਚਨੇ 88, 
ਲਕਸ਼ਣੇਤਥੈਂ _ਭੂਤਾਖਿਯਾਨ _ਭਾਗਵੀਪਸਾਸੁ _ਪ੍ਰਤਿਪਰਯਨਵਹ _ 89, _ਅਭਿਰਭਾਗੇ _90, ਪ੍ਰਤਿਹ 
ਪ੍ਰਤਿਨਿਧੀਪ੍ਰਤਿਦਾਨਯੋਹ 91, ਅਧਿਪਰੀ ਅਨਰਥਕੌ 92, ਸੁਹ ਪੂਜਾਯਾਮ੍‌ 93, ਅਤਿ ਅਤਿਕਰਮਣੇ ਚ 94, 
ਅਪਿਹ ਪਦਾਰਥ ਸੰਭਾਵਨਾਂਵਵਸਰਗਗਹਿਰਾਸਮੁੱਚਏਸ਼ੁ 95, ਅਧਿਹ ਈਸ਼ਵਰੇ 96, ਵਿਭਾਸ਼ਾ ਕ੍ਰਵਿੰ 97, 
ਲਹ ਪਰਸਗੈਪਦਮ 98, ਤਬਾਂਨੌ ਆਤਮਨੇਪਦਮ 99, ਤਿੰਬ ਸਤ੍ਰੀਣ ਤ੍ਰੀਣ ਪ੍ਰਥਮਮਧਣਮੋਤੱਮਾਹ 100, ਤਾਨਿ 
ਏਕਵਚਨ ਦਿਵਚਨ ਬਹੁਵਚਨਾਨਿ ਏਕਸ਼ਹ 101, ਸੁਪਹ 102, ਵਿਭਕਤੀ ਚ 103, ਯੁਸ਼ਮਦਿ ਉਪਪਦੇ 
ਸਮਾਨਾਧਿਕਰਣੇ ਸਥਾਨਾਨਿ ਅਪਿ ਮਧਯਮਹ 104, ਪ੍ਰਹਾਸੇ ਚ ਮੰਯੋਪਪਦੇ ਮੰਯਤੇ ਉਤਮਹ ਏਕਵਤ੍ ਚ 
105, ਅਸਮਾਦਿ ਉਤਮਹ 106, ਸ਼ੇਸ਼ੇ ਪ੍ਥਮਹ 107, ਪਰਹ ਸੰਨਿਕਰਸ਼ਾਹ ਸੰਹਿਤਾ 108, ਵਿਰਾਮਹ 
ਅਵਸਾਨਮੁ 109 ਆਦਿ। 


ਅਧਿਆਇ ਦੂਸਰਾ:( ਪਾਦ ਪਹਿਲਾ) 
ਸਮਰਥਹ ਪਦਵਿਧੀਹ 1, ਸੁਪ ਆਮੰਤ੍ਰਿਤੇ ਪਰਾਂਗੰਵਤ੍‌ ਸ਼ਵਰੇ 2, ਪ੍ਰਾਕ੍‌ ਕੜਾਰਾਤ ਸਮਾਸਹ 3, ਸਹ ਸੁਪਾ 
4, ਅਵੱਈਭਾਵਹ 5, ਅਵੱਯਮੁ ਵਿਭਕਤੀ ਸਮੀਪ ਸਮ੍ਰਿਧੀ ਵਲ੍ਰਿਧੀ ਅਰਥਭਾਵਹ ਅਤਯਯ ਅਸੰਪ੍ਰਤਿ ਸ਼ਬਦ 
ਪ੍ਰਾਦੁਰਭਾਵਹ ਪਸ਼ਚਾਤ ਯਥਾ ਆਨੁਪੂਰਵਯ ਯੌਗਪਦ ਸਾਦ੍ਰਿਸ਼ਯ ਸੰਪਤਿ ਸਾਕਲਯ ਅੰਤ ਵਚਨੇਸ਼ੁ 6, ਯਥਾ 
ਅਸਾਦ੍ਿਸ਼ਯੇ 7, ਯਾਵਤ੍ ਅਵਧਾਰਣੇ 8, ਸੁਪ੍‌ ਪਰਤਿਨਾ ਮਾਤ੍ਰਾਰਥੇ 9, ਅਕਸ਼ ਸ਼ਲਾਕਾ ਸੰਖਿਆਹ ਪਰਿਣਾ 
10,ਵਿਭਾਸ਼ਾ ਅਪ ਪਰਿ ਬਹਿ ਅੰਚੁਹ ਪੰਚਮਯਾ 11, ਆਂੜ੍੍‌ ਮਰਿਯਾਦਾ ਅਭਿਵਿਧਿਯੋਹ 12, ਲਕਸ਼ਣੇਨ 
ਅਭਿਪ੍ਰਤੀ ਅਭਿਮੁਖਯੇ 13, ਅਨੁਹ ਯਤਸਮਯਾ 14, ਯੱਸਿਯਾ ਚ ਆਯਾਮ੍‌ 15, ਤਿਸ਼ਠਦਗੁ ਪ੍ਰਭ੍ਰਿਤੀਨਿ ਚ 
16, ਪਾਰੇ ਮਧਯੇ ਸ਼ਸ਼ਨ੍ਯਾ ਵਾ 17, ਸੰਖਿਯਾ ਵੰਸ਼ਯੇਨ 18, ਨਦੀਭਿਹ ਚ 19, ਅੰਨਯ ਪਦਾਰਥੇ ਚ 
ਸੰਗਿਯਾਯਾਮੁ 20, ਤੱਤਪੁਰਸ਼ਹ 21, ਦਿਗੁਹ ਚ 22, ਦੁਵਿਤੀਆ ਸ਼੍ਰਿਤਾ ਤੀਤ ਪਤਿਤ ਗਤ ਅਤਯਸਤ 
ਪ੍ਰਾਪਤ ਆਪੱਨੈਹ 23, ਸਵਯਮ੍‌ ਕਤੇੱਨ 24, ਖਟ੍ਵਾ ਕਸ਼ੇਪੇ 25, ਸਾਮਿ 26, ਕਾਲਾਹ 27, ਅਤਿਯੰਤਸੰਲੋਗੇ 
ਚ 28, ਤ੍ਰਤੀਯਾ ਤੱਤਕ੍ਰਿਤਾਰਥੇਨ ਗੁਣਵਚਨੇਨ 29, ਪੂਰਵ ਸਾਦ੍ਰਿਸ ਸਮੋਨਾ ਅਰਥ ਕਲਹ ਨਿਪੁਣ ਮਿਸ਼ਰਸ਼ 
ਲਕਸ਼ਣੈਹ 30, ਕਰਤਰੀਕਰਣੇ ਕ੍ਰਿਤਾ ਬਹੁਲਮ 31, ਕ੍ਰਿਤਯੈਹ ਅਧਿਕਾਰਤਵਚਨੇ 32, ਅਨੌਂਨ ਵਿਅੰਜਨਮ 
33, ਭਕਸ਼ਯੇਣ ਮਿਸ਼ਰੀਕਰਣਮੁ 34, ਚਤਰੁਰਥੀ ਤਦਾਰਥ ਅਰਥ ਬਲਿ ਹਿਤ ਸੁਖ ਰਕਸ਼ਿਤੈਹ 35, ਪੰਚਮੀ 


ਭਯੇਨ 36, ਅਪੇਤ ਅਪੌਢ ਮੁਕਤ ਪਤਿਤ ਆਪਤ੍ਰਸਤ ਅਲਪਸ਼ਹ 37, ਸਤੋਕਾ ਅੰਤਿਕ ਦੂਰਾਰਥ ਕ੍ਰਿਛ੍ਰਾਣਿ 


165 


ਕਤੇਂਨ 38, ਸਪਤਮੀ ਸ਼ੌਣਡੈਹ 39, ਸਿੱਧ ਸੁਸ਼ਸ਼ਕਪਕਵਬੰਧੈ ਚ 40, ਧਵਾਂਬਕਸ਼ੇਣ ਕਸ਼ੇਪੇ 41, ਕ੍ਰਿਤਯੈਹ 
ਰਿਣੇ 42, ਸੰਗਿਆਯਾਮ 43, ਕਤੇਨ ਅਹੋਰਾਤ੍ਰਾਵਯਵਾਹ 44, ਤਤ੍ਰ 45, ਕਸ਼ੇਪੇ 46, ਪਾਤ੍ਹੇ ਸਮਿਤਾਦਯਹ 
ਚ 47, ਪੂਰਵ ਕਾਲੈਕ ਸਰਵ ਜਰਤ੍੍‌ ਪੁਰਾਣ ਨਵ ਕੇਵਲਾਹ ਸਮਾਨਾਧਿਕਰਣੇਨ 48, ਦਿਕ੍ਸੰਖਿਯੇ 
ਸੰਗਿਆਯਾਮ੍‌ 49, ਤਧਿੱਤ ਅਰਥ ਉਤਰਪਦਾ ਸਮਾਹਾਰੇ ਚ 50, ਸੰਖਿਯਾਪੂਰਵਹ ਦਿਗੁਹ 51, ਕੁਤਿਸਤਾਨਿ 
ਕੁਤਸਨੈਹ 52, ਪਾਪਾਣਕੇ ਕੁਤਿਸਤੈਹ 53, ਉਪਮਾਨਾਨਿ ਸਮਾਨਯਵਚਨੈਹ 54, ਉਪਮਿਤਮ ਵਯਾਘ੍ਰਾਦਿਭਿਹ 
ਸਮਾਨਯਪ੍ਰਯੋਗੇ 55, ਵਿਸ਼ੇਸ਼ਣਮ੍‌ ਵਿਸ਼ੇਸ਼ਯੇਣ ਬਹੁਲਮੁ 56, ਪੂਰਵ ਅਪਰ ਪ੍ਰਥਮ ਚਰਮ ਜਘਨ ਸਮਾਨ 
ਮਧਯ ਮਧਯਮ ਵੀਰਾ ਚ 57, ਸ਼ੇਣਯਾਦਯਹ ਕ੍ਰਿਤਾਦਿਭਿਹ 58, ਕਤੱਨ ਨਵਿੰ ਵਸ਼ਿਸ਼ਟੇਨ ਅੰਵ 59, ਸਤ 
ਮਹਤ੍੍‌ ਪਰਮ ਉਤੱਮ ਉਤਕ੍ਰਿਸ਼ਟਾਹ ਪੂਜਯਮਾਨੈਹ 60, ਵ੍ਰਦਾਰਕ ਨਾਗ ਕੁੰਵਰੇਹ ਪੂਜਯਮਾਨਮ੍‌ 61, 
ਕਤਰਕਤਮੌ ਜਾਤਿਪਰਿਪ੍ਰਸ਼ਨੇ 62, ਕਿਮ ਕਸ਼ੇਪੇ 63, ਪੋਟਾ ਯੂਵਤਿ ਸਤੋਕ ਕਤਿਪਯ ਗ੍ਰਿਸ਼ਟ ਧੇਨੁ ਵਸ਼ਾ 
ਵੇਹਤੁ ਵਸ਼ਕਯਾਣੀ ਪ੍ਰਾਕ੍ਰਿਤਕ ਸ਼੍ਰੋਤ੍ਰਿਯਾ ਆਧਿਆਪਕ ਧੂਰਤ ਜਾਤਿਹ 64, ਪ੍ਰਸ਼ੋਸ਼ਾ ਵਚਨੈਹ ਚ 65, ਯੁਵਾ 
ਖਲਿਤ ਪਲਿਤ ਵਲਿਨ ਜਰਤੀਭਿਹ 66” ਕ੍ਰਿਤਯ ਤੁਲਿਯਾਖਿਆ ਅਜਾਤਯਾ 67, ਵਰਣੌਹ ਵਰਣੇਨ 68. 


ਕੁਮਾਰਹ ਸ਼੍ਰਮਣਾ ਦਿਭਿਹ 69, ਚਤੁਸ਼ਪਾਦਹ ਗਰਭਿਣਯਾ 70, ਮਯੂਰ ਵਯੰਸਕਾਦਯ ਚ 71 ਆਦਿ । 


ਚਥੁਰਥੀ ਤੁਰਯਾਣਿ ਅੰਯਤਰਸਯਾਮ੍‌ 3, ਪ੍ਰਾਪਤਾਪੰਨੇ ਚ ਦੁਵਿਤੀਆ 4, ਕਾਲਾਹ ਪਰਿਮਾਣਨਾ 5, ਨਵ 6, 
ਈਸ਼ਤ੍੍‌ ਅਕ੍ਰਿਤਾ 7, ਸ਼ਸ਼ਠੀ 8, ਯਾਜਕਾਦਿਭਿਹ ਚ 9, ਨ ਨਿਰਧਾਰਣੇ 10, ਪੂਰਣ ਗੁਣ ਸੁਹਿਤ ਅਰਥ 
ਸਦਵਯਯਤਵਯ ਸਮਾਨਾਧਿਕਰਣੇਨ 11, ਕਤੇਨ ਚ ਪੂਜਾਯਾਮ੍‌ 12, ਅਧਿਕਰਣ ਵਾਚਿਨਾ ਚ 13, ਕਰਮਣਿ 
ਚ 14, ਤ੍ਰਿਜਕਾਭਯਾਮ ਕਰਤਰੀ 15, ਕਰਤਰੀ ਚ 16, ਨਿਤਯਮ ਕੀੜਾ ਜੀਵਿਕਯੋਹ 17, ਕੁਗਤਿਪ੍ਰਾਦਜਹ 
18, ਉਪਪਦਮ ਅਤਿੰੜ੍‌ 19, ਅਮਾ ਏਵ ਅੱਵਿਯਾਯੇਨ 20, ਤ੍ਰਤੀਯਾ ਪ੍ਰਭ੍ਰਿਤਿਂਯ ਅੰਤਰਸਯਾਮ 21, ਕਤਵਾ 
ਚ 22, ਸ਼ੇਸ਼ੋ ਬਹੁਵੀਹਿਹ 23, ਅਨੇਕਮ੍‌ ਅੰਨਯ ਪਦਾਰਥੇ 24, ਸੰਖਿਯਾ ਆੱਵਯਯ ਆਸੱਨ ਅਦੂਰ ਅਧਿਕ 
ਸੰਖਿਯਾਹ ਸੰਖਿਯੇਯੇ 25, ਦਿੰੜ੍ਨਾਮਾਨਿ ਅੰਤਰਾਲੇ 26, ਤਤਰ ਤੇਨੇਦਮਿਤਿ ਸਰੂਪੇ 27, ਤੇਨ ਸਹੇਤਿ 
ਤੁਲਿਯਾਯੋਗੇ 28, ਚਾਅਰਥੇ ਦੁੰਦਹ 29, ਉਪਸਰਜਨਮ੍‌ ਪੂਰਵਮ੍‌ 30, ਰਾਜਦੰਤਾਦਿਸ਼ੁ ਪਰਮ 31, ਦੁੰਦੇ ਘਿ 
32, ਅਜਾਧਦੰਤਮ 33, ਅਲਪਾਚਤਰਮ 34, ਸਪਤਮੀ ਵਿਸ਼ੇਸ਼ਣੇ ਬਹੁਵੀਹੌ 35, ਨਿਸ਼ਠਾ 36, ਵਾ 
ਆਹਿਤਾੰਯਾਦਿਸ਼ੁ 37, ਕਡਾਰਾਹ ਕਰਮਧਾਰਯੇ 38 ਆਦਿ। 
ਅਧਿਆਇ ਦੂਸਰਾ(ਪਾਦ ਤੀਸਰਾ) 


ਅਨਭਿਹਿਤੇ 1, ਕਰਮਣਿ ਦੁਵਿਤੀਆ 2, ਤ੍ਰਤੀਯਾ ਚ ਹੋਹ ਛੰਦਿਸ 3, ਅੰਤਰਾ ਅੰਤਰੇਣ ਯੁਕਤੇ 4, 
ਕਾਲਾਧਵਨੌਹ ਅਤਯੰਤਸੰਯੋਗੇ 5, ਅਪਵਰਗੇ ਤ੍ਰਤੀਯਾ 6, ਸਪਤਮੀ ਪੰਚਮਯੌ ਕਾਰਕਮਧਯੇ 7, ਕਰਮ 
ਪ੍ਰ ਵਚਨੀਯ ਯੂਕਤੇ ਦੁਵਿਤੀਆ 8, ਯਸਮਾਤ੍ ਅਧਿਕਮ ਯਸਯ ਚ ਈਸ਼ਵਰ ਵਚਨਮੁ ਤਤਰ ਸਪਤਮੀ 9, 
ਪੰਚਮੀ ਅਪਾਂੜ੍ਪਰਿਭਿਹ 10, ਪ੍ਰਤਿਨਿਧ ਪ੍ਰਤਿਦਾਨੇ ਚ ਯਸਮਾਤ੍੍‌ 11, ਗਤਯ ਅਰਥ ਕਰਮਣਿ ਦੁਵਿਤੀਯਾ 


166 


ਚਤੁਰਥੌ ਚੇਸ਼ਟਾਯਾਮ ਧਵਨਿ 12, ਚਤੁਰਥੀ ਸੰਪਰਦਾਨੇ 13, ਕਿਰਿਯਾ ਅਰਥ ਉਪਪਦਸਯ ਚ ਕਰਮਣਿ 
ਸਥਾਨਿਨਹ 14, ਤੁਮਰਾਥ ਚ ਭਾਵਵਚਨਾਤ੍੍‌ 15, ਨਮਹ ਸਵਸਿਤ ਸਵਾਹਾ ਸਵਧਾ ਅਲਮ ਵਸ਼ਟਾ ਯੋਗਾਤ ਚ 
16, ਮੰਨਯ ਕਰਮਣਿ ਅਨਾਦਰੇ ਵਿਭਾਸ਼ਾ ਅਪ੍ਰਣਿਸ਼ੁ 17, ਕਰਤਰੀ ਕਰਣਯੋਹ ਤ੍ਰਤੀਯਾ 18, ਸਹਯੁੱਕਤੇ 
ਅਪ੍ਰਧਾਨੇ 19, ਯੇਨ ਅੰਗਾਵਿਕਾਰ 20, ਇਤਥਭੂਤਲਕਸ਼ਣੇ 21, ਸੰਗਹ ਅੰਯਤਰਸਯਾਮ ਕਰਮਣਿ 22, ਹੇਤੋ 
23, ਅਕਰਤਰੀ ਰਿਣੇ ਪੰਚਮੀ 24, ਵਿਭਾਸ਼ਾ ਗੁਣੇ ਅਸਤ੍ਰੀਯਾਮੁ 25, ਸ਼ਸ਼ਠੀ` ਹੇਤੁ ਪ੍ਰਯੋਗੇ 26, 
ਸਰਵਨਾਮਨ੍ਹ ਤ੍ਰਤੀਯਾ 27, ਅਪਾਦਾਨੇ ਪੰਚਮੀ 28, ਅੰਨਯ ਆਰਾਤ੍੍‌ ਇਤਰ ਰਿਤੇ ਦਿਕ੍ਸ਼ਬਦ 
ਅੰਚੂਉਤਰਪਦ ਆਚ੍੍‌ ਯੁਕਤੇ 29, ਸ਼ਸ਼ਠੀ ਅਤਸਰਥ ਪ੍ਰਤਿਯਾਯੇਨ 30, ਏਨਪਾ ਦੁਵਿਤੀਆ 31, ਪ੍ਰਥ ਗਿਵ 
ਨਾਨਾ ਭਿਹ ਤ੍ਰਤੀਯਾ ਅੰਯਤਰਸਯਾਮ 32, ਕਰਣੇ ਚ ਸਤੋਕ ਅਲਪ ਕ੍ਰਿਛ ਕਤਿਪਯ ਅਸਤ ਵਚਨਸਯ 33, 
ਦੂਰਾਂਤਿਕਾਰਥੈਹ ਸ਼ਸ਼ਠੀ ਅੰਯਤਰਸਯਾਮ੍‌ 34, ਦੂਰਾਂਤਿਕਾਰਥੈਭਯੋ ਦੁਵਿਤੀਆ ਚ 35, ਸਪਤਮੀ ਅਧਿਕਰਣੇ 
ਚ 36, ਯਸਯ ਚ ਭਾਵੇਨ ਭਾਵਲਕਸ਼ਣਮੁ 37, ਸ਼ਸ਼ਠੀ ਚ ਅਨਾਦਰੇ 38, ਸਵਾਮੀ ਈਸ਼ਵਰ ਆਦਿਪਤਿ 
ਦਾਯਾਦ ਸਾਕਸ਼ਿ ਪ੍ਰਤਿਭੂ ਪ੍ਰਸੂਤੈ ਚ 39, ਆਯੁਕਤ ਕੁਸ਼ਲਾਭਯਾਮ ਚ ਆਸੇਵਾਯਾਮ੍‌ 40, ਯਤ ਚ 
ਨਿਰਧਾਰਣਮ੍‌ 41, ਪੰਚਮੀ ਵਿਭਕਤੇ 42, ਸਾਧੂ ਨਿਪੁਣਾਭਯਾਮ੍‌ ਆਚਾਰੀਯਾਮ੍‌ ਸਪਤਮੀ ਅਪ੍ਰਤੇਹ 43, 
ਪ੍ਰਸਿਤ ਉਤਸੁਕ ਭਯਾਮ ਤ੍ਰਤੀਯਾ ਚ 44, ਨਕਸ਼ੱਤਰੇ ਚ ਲੁਪਿ 45, ਪਾਤਿਪਦਿਕ ਅਰਥ ਲਿੰਗ ਪਰਿਮਾਣ 
ਵਚਨ ਮਾਤ੍ਹੇ ਪ੍ਥਮਾ 46, ਸੰਬੋਧਨੇ ਚ 47, ਸਾ ਆਮੰਤ੍ਰਿਮ 48, ਏਕਵਚਨਮ੍‌ ਸੰਬੁੱਧਿਹ 49, ਸ਼ਸ਼ਠੀ ਸ਼ੇਸ਼ੇ 
50, ਗਹ ਅਵਿਦਰਥਸਯ ਕਰਣੇ 51, ਅਧਿਗ ਅਰਥ ਦਯੇਸ਼ਾਂਮ ਕਰਮਣਿ 52, ਕ੍ਰਿੰਵਹ ਪੁਰਤਿਯਤਨੇ 53, 
ਰੂਜਾਰਥਨਾਮ ਭਾਵਵਚਨਾਨਮੁ ਅਜਵਰੇਹ 54, ਆਸ਼ਿਖ਼ਿ ਨਾਥਹ 55, ਜਾਸਿ ਨਿਪ੍ਰ ਹਣਨਾਟਕ੍ਰਾਥਪਿਸ਼ਾਮ੍‌ 
ਹਿੰਸਾਯਾਮੁ 56, ਵਯਵਹ੍ਰਪਣੋਹ ਸਮਰਥਯੋਹ 57, ਦਿਵਹ ਤਦਰਥਸਯ 58, ਵਿਭਾਸ਼ਾ ਉਪਸਰਗੇ 59, 
ਦੁਵਿਤੀਯਾ ਬ੍ਰਾਹਮਣੇ 60, ਪ੍ਰੇਸ਼ਯ ਬਰੁਵੋਹ ਹਵਿਸ਼ਹ ਦੇਵਤਾ ਸੰਪਰਦਾਨੇ __61, _ਚਤੁਥਰਯੇਰਥੇ _ਬਹੁਲਮ੍‌ 
ਛੰਦਿਸ 62, ਯਜੇਹ ਚ ਕਰਣੇ 63, ਕ੍ਰਿਤਵੋ ਅਰਥਪ੍ਰਯੋਗੇ ਕਾਲੇ ਅਧਿਕਰਣੇ 64, ਕਰਤਰੀ ਕਰਮਣੌਹ ਕ੍ਰਿਤ 
65, ਉਭਯਪਰਾਪਤੌ ਕਰਮਣਿ 66, ਕਤਸਯ ਚ ਵਰਤਮਾਨੇ 67, ਅਧਿਕਰਣ ਵਾਚਿਨਹ ਚ 68, ਨ 
ਲ ਕ ਅਵਯਯ ਨਿਸ਼ਠਾ ਖਲਰਥ ਤ੍ਰਿਨਾਮ 69, ਅਕੇਨੋਹ ਭਵਿਸ਼ ਯਦਾਧਮਣਰਯਯੋਹ 70, ਕ੍ਰਿਤਯਨਾਮ 


ਕਰਤਰੀ ਵਾ 71, ਤੁਲਿਯਾਰਥੈਹ ਅਤੁਲੋਪਮਾਭਯਾਮ ਤ੍ਰਤੀਯਾ ਅੰਯਤਰਸਯਾਮ 72, ਚਤਰਥੀ ਚ ਆਸ਼ਿਖ਼ਿ 
ਆਯੂਸ਼ਯ ਮਦ ਭਦੂ ਕੁਸ਼ਲ ਸੁਖ ਅਰਥ ਹਿਤੈਹ 73 ਆਦਿ। 
ਅਧਿਆਇ ਦੂਸਰਾ (ਪਾਦ ਚੌਥਾ) 


ਦਿਗੁਹ ਏਕਵਚਨਮੁ੍‌ 1, ਦੁੰਦ ਚ ਪ੍ਰਾਣਿਤੂਸੇਨਾਅੰਗਾਨਾਮ 2, ਅਨੁਵਾਦੇ ਚਰਣਾਨਾਮ੍‌ 3, ਅਧਵਰਯੁਕ੍ਰਿਤੁਹ 
ਅਨਪੁੰਸਕਮ 4, ਅਧਿਯਯਨਤਹ ਅਵਿ ਪ੍ਰਕ੍ਰਿਸ਼ਟਾ ਰਵਯਾਨਾਮ 5, ਜਾਤਿਹ ਅਪ੍ਰਣਿਨਾਮੁ 6, ਵਿਸ਼ਸ਼ਿਟ 
ਲਿੰਗਹ ਨਦੀ ਦੇਸ਼ਾਹ ਅਗ੍ਰਾਮਤਹ 7, ਕਸ਼ੁਦੂ ਜੰਤਵ 8, ਯੇਸ਼ਾਮ੍‌ ਚ ਵਿਰੋਧਹ ਸ਼ਾਸ਼ਵਤਿਕਹ 9, ਸ਼ੂਦਰਣਾਮ੍‌ 
ਅਨਿਰਵਸਿਤਾਨਾਮੁ 10, ਗਵਾਸ਼ਵਪ੍ਰਭ੍ਰਿਤੀਨਿ ਚ 11, ਵਿਭਾਸ਼ਾ ਵ੍ਰਿਕਸ਼ ਮ੍ਰਿਗ ਤ੍ਰਿਣ ਧਾਂ ਵਿਅੰਜਨ ਪਸ਼ੂ 
ਸ਼ਕੁਨਿਯਾਂ ਅਸ਼ਵਵਡਵ ਪੂਰਵਪਰ ਅਧੋਉਤਰਾਣਾਮ 12, ਵਿਪ੍ਰਤਿਸ਼ਿਧਮ੍‌ ਚ ਅਨਧਿਕਰਣਵਾਚੀ 13, ਨ 


167 


ਦਧਿਪਯਆਦੀਨਿ 14, ਅਧਿਕਰਫੈਤਾਵਤੱਵੇ ਚ 15, ਵਿਭਾਸ਼ਾ ਸਮੀਪੇ 16, ਸਹ ਨਪੁੰਸਕਮੁ 17, 
ਅੱਵਈਭਾਵ ਚ 18, ਤਤਪੁਰਸ਼ੋ ਅਨੰਕਾਰਮਧਾਰਯਹ 19, ਸੰਗਿਆਯਾਮ ਕੰਥਾ ਉਸ਼ੀਨਰੇਸ਼ੁ 20, ਉਪਗੋਕ੍ਰਮਮ 
ਤਦਾਧਚਿਖਯਾਸਾਯਾਮ੍‌ 21, ਛਾਯਾ ਬਾਹੁਲਯੇ 22, ਸਭਾ ਰਾਜ ਅਮਨੁਸ਼ਯ ਪੂਰਵਾ 23, ਅਸ਼ਾਲਾ ਚ 24, 
ਵਿਭਾਸ਼ਾ ਸੇਨਾ ਸੁਰਾਂ ਛਾਯਾ ਸ਼ਾਲਾ ਨਿਸ਼ਾਨਾਮ੍‌ 25, ਪਰਵ ਲਿੰਗਮ੍‌ ਦੁੰਦ ਤਤਪੁਰਸ਼ੋਹ 26, ਪੂਰਵਵਤ੍ਰ 
ਅਸ਼ਵਵਡਵੌ 27, ਹੇਮੰਤਸ਼ਿਸ਼ਿਰੋ ਅਹੋਰਾਤਹੇ ਚ ਛੰਦਿਸ 28, ਰਾਤ੍ਰਹੱਨਾਹਾਹ ਪੁੰਸਿ 29, ਅਪਥਮ੍‌ ਨਪੁੰਸਕਮ 
30, ਅਰਧਰਚਾਹ ਪੁੰਸਿ ਚ 31, ਇਦਮਹ ਅੰਵਾਦੇਸ਼ੇ ਅਸ ਅਨੁਦਾੱਤਹ ਤਰ ਤੀਯਾਦੌ 32, ਇਤਦ ਤ੍ਰਤਸੋਹ 


ਤ੍ਰਤਸੋ ਚ ਅਨੁਦੱਤੰ 33, ਦੁਵਿਤੀਯਾਟੌਸਸੁ ਏਨਹ 34, ਆਂਰਧਧਾਤੁਕੇ 35, ਅਦੋ ਜਗਧਿਹ ਲਯੂਪੁ ਕਿਤਿ 


36, ਲੰੜ੍ਸਨੋਹ ਘਰਸਲ੍ਹਿ 37, ਘੰਪੋਹ ਚ 38, ਬਹਲੰ ਯੰਦਿਸ 39, ਲਿਟਿ ਅੰਯਤਰਸਯਾਮ 40, ਵੇਵੋਂ 
ਵਯਿਹ 41, ਹਨੋ ਵਧ ਲਿੰਕ 42, ਲੁੰਡਿ ਚ 43, ਆਤਮਨੇਪਦੇਸ਼ੁ ਅੰਯਤਰਸਯਾਮ 44, ਇਣੋ ਗਾ ਲੂੰੜਿ 45, 


ਣੌ ਗਮਿਹ ਅਬੋਧਨੇ 46, ਸਨਿ ਚ 47, ਇਡਹ ਚ 48, ਗਾੜ੍੍‌ ਲਿਟਿ 49, ਵਿਭਾਸ਼ਾ ਲੰਕਲਿੰਕੋਹ 50, ਠੌ ਚ 
ਸੰਚਕੋਹ 51, _ਅਸਤੇਹ ਭੂਹ 52, ਬ੍ਰ ਵਹ ਵਚਿਹ 53, ਚਕਿਸ਼ਕਹ ਖਯਾਵ੍‌ 54, ਵਾ ਲਿਟਿ 55, ਅਜੇਹ 
ਵੀਅਘੰਪੋਹ 56, ਵਾਹ ਯੋ 57, ਣਕਸ਼ਤ੍ਰਿਯਾਰਸ਼ਿੰਤਹ ਯੂਨਿ ਲੁਕ ਅਣਿਵੇਹ 58, ਪੌਲਾਦਿਭਯਹ ਚ 59, 
ਇੰਵਹ ਪ੍ਰਚਾਮ 60, ਨ ਤੌਲਵਲਿਭਯਹ 61, ਤਦਾਜਸਯ ਬਹੁਸ਼ੁ ਤੇਨ ਏਵ ਅਸਤ੍ਰੀਯਾਮੁ 62, 
ਯਸਕਾਦਿਭਯਹ ਗੋਤ੍ਹੇ 63, ਯੰਵਵੌਹ ਚ 64, ਅਤ੍ਰੀ ਭ੍ਰਿਗੁ ਕੁਤਸ ਵਸ਼ਿਸ਼ਨ ਗੋਤਮਾ ਅੰਗਰਿਸ਼ੋ ਚ 65, 
ਬਹਵਚ ਇੰਵਹ ਪ੍ਰਾਚਯਭਰਤੇਸ਼ੁ 66, __ਨ ਗੋਪਵਨਾਦਿਭਯਹ 67, ਤਿਕਕਿਤਵਾਦਿਭਯੋ ਦੁੰਦੇ 68, 
ਉਪਕਾਦਿਭਯੋ ਅੰਯਤਰਸਯਾਂਮ ਅਦੁੰਦੇ 69, ਆਗਸਤਯ ਕੌਂਡਿੰਯਯੋਹ ਅਗਸਿਤਕੁੰਡਿਨਚ 70, ਸੁਪਹ ਧਾਤੁ 
ਪਰਾਤਿਪਦਿਕਯੋਹ 71, ਅਦਿਪ੍ਰਭ੍ਰਿਤਿਭਯਹ ਸ਼ਪਹ 72, ਬਹੁਲਮੂ ਛੰਦਿਸ 73, ਯਬਹ ਅਚਿ ਚ 74, 
ਜੁਹੋਤਿਯਾਦਿਭਯਹ ਸ਼ਲੁਹ 75, ਬਹੁਲਮ੍‌ ਛੰਦਿਸ 76, ਗਤਿ ਸਥਾ ਘੁਪਾਭੂਭਯਹ ਸਿਚਹ ਪਰਸਮੈਪਦੇਸ਼ੁ 77, 
ਵਿਭਾਸ਼ਾ ਘ੍ਰਾਧੇਟ੍ਸ਼ੱਛਾਸਹ 78, ਤਨਾਦਿਭਯਹ ਤਥਾਸੋਹ 79, ਮੰਤ੍ਰ ਘਸਹ ਵਰਣ ਸ਼ਵ੍ਰਿਦ ਹਾਦਵ੍ਰਿ੍‌ 
ਕ੍ਰਿਗਮਿਜਭਿਯੋ ਲੇਹ 80, ਆਮਹ 81, ਅੱਵੈਯਾਤ ਆਪ ਸੁਪਹ 82, ਨ ਅੱਵੈਯੀਭਾਵਾਤ ਅਤਹ ਅਮ ਤੁ 
ਅਪੰਚਮਯਾਹ 83, ਤ੍ਰਤੀਯਾ ਸਪਤਮਯੋਹ ਬਹੁਲਮ 84, ਲੁਟਹ ਪ੍ਰਥਮਸਯ ਡਾਰੌਰਸਹ 85, ਆਦਿ। 
ਅਧਿਆਇ ਤੀਸਰਾ (ਪਾਦ ਪਹਿਲਾ) 

ਪ੍ਤਿਯਯਹ 1, ਪਰਹ ਚ 2, ਆਧੁਦਾੱਤਹ ਚ 3, ਅਨੁਦੱਤੌ ਸੁਪਿਪਤੌ 4, ਗੁਪਿਤਜ੍ਕਿਦਭਯਹ ਸਨ 5, ਮਾਨ 
ਬਧ ਦਾਨ ਸ਼ਾਨ੍ਭਯਹ ਦੀਘਹ ਚ ਅਭਯਾਸਸਯ 6, ਧਾਤੋਹ ਕਰਮਣਹ ਸਮਾਨਕਰਤਰੀਕਾਤ੍੍‌ ਇੱਛਾਯਾਂਮੁ ਵਾ 
7, ਸੁਪ ਆਤਮਨਹ ਕਯਚ੍੍‌ 8, ਕਾਮਯਚ੍ ਚ 9, ਉਪਮਾਨਾਤ੍ ਆਚਾਰੇ 10, ਕਰਤੁਹ ਕਯੜ੍੍‌ ਸਲੋਪਹ ਚ 
11, ਭ੍ਰਿਸ਼ਾਦਿਭਯੋ ਭੁਵਿ ਅਚਵੇਹ ਲੋਪਹ ਚ ਹਲਹ 12, ਲੋਹਿਤਾਡਿਜਭਯਹ ਕਯਸ਼੍‌ 13, ਕਸ਼ਾਟਯ ਕ੍ਰਮਣੇ 
14, ਵਾਸ਼ਪੋਸ਼ਮਭਯਾਮ ਉਦਵਮਨੇ 16, ਸ਼ਬਦ ਵੈਰ ਕਲਹਾ ਅਭ੍ਰ _ਕਣਵ ਮੇਪੇਭਯਹ ਕਰਣੇ 17, 
ਸੁਖਾਦਿਭਯਾਹ ਕਰਤਰ ਵੇਦਨਾਯਾਮ 18, ਨਮੋ ਵਰਿਵਸ ਚਿਤ੍ਰੰਭਹ ਕਯਚ੍੍‌ 19, ਪੁਛ ਭਾਣਡ ਚੀਵਰਾਤ੍‌ ਠਿੰਡ੍‌ 
20, ਮੁੰਡ ਮਿਸ਼ਰ ਸ਼ਲਕਸ਼ਣ ਵਰਤ ਵਸਤ੍ਰ ਹਲ ਕਲ ਕ੍ਰਿਤ ਤੂਸਤੇਭਯੋ ਣਿਚ 21, ਧਾਤੋ ਏਕਾਚਹ ਹਲਾਦੇਹ 
ਕ੍ਰਿਯਾ ਸਮਭਿਹਾਰੇ ਯੜ੍ 22, ਨਿਯਤਮ ਕੌਟਿਲਯੇ ਗਤੌ 23, ਲੁਪ ਸਦ ਚਰ ਜਪ ਜਭ ਦਹ ਦਸ਼ ਗਿਭਯੋ 


168 


ਭਾਵਗ੍ਰਹਿਯਾਮ 24, ਸਤਯ ਪਾਸ਼ ਰੂਪ ਵੀਣਾ ਤੂਲ ਸ਼ਲੋਕ ਸੇਨਾ ਲੋਮਨ੍‌ ਤਵਚ ਵਰਮਨ੍‌ ਵਰਣ ਚੂਰਣ 
ਚੁਰਾਦਿਭਯਹ ਕਿਚ 25, ਹੇਤੁਮਤਿ ਚ 26, ਕਠੜ੍ਵਾ ਦਿਭਯੋ ਯਕ੍‌ 27, ਗੁਪੂ ਧੁਪ ਵਿਛਿ ਪਣਿ ਪਨਿਭਯ 
ਆਯਹ 28, ਰੀਤੇਹ ਈਯੰੜ੍ 29, ਕਮੇਹ ਠਿੰਬ੍੍‌ 30, ਆਯਾਦਯ ਆਰਧਧਾਤੁਕੇ ਵਾ 31, ਸਨਾਧੰਤਾ 
ਧਾਤਵਹ 32, ਸਯਤਾਸੀ ਲ੍ਰਿਲੁਟੋਹ 33, ਸਿਬ੍ ਬਹੁਲੰ ਲੇਟਿ 34, ਕਾਸ ਪ੍ਰਤਿਯਾਯਾਤ ਆਮ ਅਮੰਤ੍ਰੈ ਲਿਟਿ 
35, ਇਜਾਦੇ ਚ ਗੁਰੂਮਤੋ ਅਨ੍ਹਿਛਹ 36, ਦਯਾਯਾਸ ਚ 37, ਉਸ਼ ਵਿਦ ਜਾਗ੍ਰਿ ਭਯੋ ਅੰਯਤਰਸਯਾਮ੍‌ 38, 
ਭੀ ਹਰੀ ਭ੍ਰਿਹੁਵਾਮ ਸ਼ਲੂਵੱਚ 39, ਕ੍ਰਿਵ ਚ ਅਨੁਪ੍ਯੂਜਤੇ ਲਿਟਿ 40, ਵਿਦਾਬ੍ਕੁਰਵੰਤੁ ਇਤਿ 
ਅੰਯਤਰਸਯਾਮ 41, ਅਭਯੂਸਾਦਯਾਮ ਪ੍ਰਜਨਯਾਮ ਚਿਕਯਾਮ ਰਮਯਾਮਕਹ ਪਾਵਯਾਬਿੰਕ੍ਰਿਯਾਤ੍ ਵਿਦਾਮਕ੍ਨ 
ਇਤਿ ਛੰਦਿਸ 42, ਚਿਲ ਲੁਕਿ 43, ਚਲੇਹ ਸਿਚ 44, ਸ਼ਲ ਇਗੁਪਧਾਤ ਅਨਿਟ੍ਹ ਕਸਹ 45, ਸ਼ਿਲਯ 
ਅਲਿੰਗਨੇ 46, ਨ ਦ੍ਰਿਸ਼ਹ 47, ਣਿ ਸ਼੍ਰਿ ਦਰੁ ਸਤਰੁ ਭਯਹ ਕਰਤਰੀ ਚੜ 48, ਵਿਭਾਸ਼ਾ ਧੇਟੁਸ਼ਵਯੋਹ 49, 
ਗੁਪੇਹ ਛੰਦਿਸ 50, ਨ ਊਨ ਯਤਿ ਧਵਨ ਯਤਯੇਲ ਯਤਯਰਦ ਯਤਿਭਯਹ 51, ਅਸਯਤਿ ਵਿਅਕਿਤ 
ਖਯਾਤਿਭਯੋ ਅੜ 52, ਲਿਪਿ ਸਿਚਿ ਹਵੇ ਚ 53, ਆਤਮਨੇਪਦੇਸ਼ੁ ਅੰਯਤਰਸਯਾਮ 54, ਪੁਸ਼ਾਦਿ ਧਾਤੁ ਧੁਤ 
ਲੂਦਿਤਹ ਪਰਸਮੈਪਦੇਸ਼ੁ 55, ਸਰਿੱਤ ਸ਼ਾਸਿਤ ਅਰਤਿਭਯ ਚ 56, ਇਰਿਤੋ ਵਾ 57, ਜੀ ਸਤੰਭੁ ਮਰਿਚੁ 
ਮਲੁਚੁ ਗਿਰੁਚੁ ਗਲੁਚੁ ਗਲੁੰਚੁ ਸ਼ਿਵਭਯ ਚ 58, ਕ੍ਰਿ ਮਰਿ ਦਰਿ ਰੂਹਿਭਯਹ ਛੰਦਿਸ 59, ਣਿਚ੍‌ ਤੇ ਪਦਹ 60, 
ਦੀਪ ਜਨ ਬੁਧ ਪੂਰਿ ਤਾਯ੍ੁ ਪਯਾਸਿਭਯੋ ਅੰਤਰਸਯਾਮ 61, ਅਚਹ ਕਰਮ ਕਰਤਰੀ 62, ਦੁਹ ਚ 63, ਨ 
ਰੂਧਹ 64, ਤਪੇ ਅਨੁਤਾਪੇ ਚ 65, ਚਿਣ ਭਾਵਕਰਮਣੌਹ 66, ਸਾਰਵਧਾਤੁਕੇ ਯਕ੍‌ 67, ਕਰਤਰੀ ਸ਼ਪ੍‌ 68, 
ਦਿਵਾਦਿਭਯਹ ਸ਼ਯਨ 69, ਭ੍ਰਾਸ਼ ਭਲਾਸ਼ ਭਰਮ ਕਰਮ ਕਲਮ ਤ੍ਰਸ ਤ੍ਰਿਟ ਲਸ਼ਹ 70, ਯਸੋ ਅਨੁਪਸਰਗਾਤ 71, 
ਸੰਯਸਹ ਚ 72, ਸਵਾਦਿਭਯਹ ਸ਼ਨੁਹ 73, ਸ਼ਰੁਵਹ ਸ਼੍ਰਿ ਚ 74, ਅਖਸ਼ੋ ਅੰਯਤਰਸਯਾਮ੍‌ 75, ਤਨੂਕਰਣੇ 
ਤਕਸ਼ਹ 76, ਤੁਦਾਦਿਭਯਹ ਸ਼ਹ 77, ਰੂਧਾਦਿਭਯਹ ਸ਼ਨਮੁ 78, ਤਨਾਦਿ ਕ੍ਰਿੰਵੂਭਯ ਉਹ 79, 
ਧਿਨਿਵਕ੍ਰਿਣਵਯੋਰ ਚ 80, ਕ੍ਰਿਯਾਦਿਭਯਹ ਸ਼ਨਾ 81, ਸਤੰਭੁ ਸਤੁੰਭੁ ਸਕੰਭੁ ਸਕੁੰਭੁ ਸਕੁ੍ਭਯਹ ਸ਼ਨੁ ਚ 
82, ਹਲਹ ਸ਼ਨਹ ਸ਼ਾਨਜਝੋ 83, ਯੰਦਿਸ ਸ਼ਾਯਜਪਿ 84, ਵਯਤਯਯੋ ਬਹੁਲਮੁ 85, ਲਿੰੜ੍ ਆਸ਼ਿਸ਼ਿ ਅੜ੍‌ 
86, ਕਰਮਵਤ੍ ਕਰਮਣਾ ਤੁਲਯਕ੍ਰਿਯਹ 87, ਤਪਸ ਤਪਹ ਕਰਮਕਸਯੈਵ 88, ਨ ਦੁਹ ਸਨੁ ਨਮਾਂ ਯਕਿਚਣੌ 
89, ਕੁਸ਼ਿਰਜੋਹ ਪ੍ਰਾਚਾਂਮ ਸ਼ਯਨ ਪਰਸਮੈਪਦਮੁ ਚ 90, ਧਾਤੋਹ 91, ਤਤ ਉਪਪਦਮ ਸਪਤਮੀਸਥਮੁ 92, 
ਕ੍ਰਿਤ ਅਤਿੰੜ੍੍‌ 93, ਵਾ ਅਸਰੂਪੋ ਅਸਤ੍ਰੀਯਾਮ 94, ਕ੍ਰਿਤਯਾਹ 95, ਤਵਯੱਤ ਤਵਯ ਅਨੀਯਰਹ 96, ਅਚੋਂ 
ਯਤ੍ _97, ਪੌਰਦੁਪਧਾਤ 98, ਸ਼ਕਿਸਹੋ ਚ 99, ਗਦ ਮਦ ਚਰ ਠਮ ਚ ਅਨੁਪਸਰਗੇ 100, 
ਅਵਧਪਣਯਯਵਰਯਾ _ਗ੍ਰਹਾ _ਪਣਿਤਵਯਾ _ਅਨਿਰੋਧੇਸ਼ੁ 101, _ਵਹਿਚਮ _ਕਰਣਮੁ 102, ਅਰਯਹ 
ਸਵਾਮਿਵੈਸ਼ਯਯੋਹ 103, ਉਪਸਰਯਾ ਕਾਲਯਾ ਪ੍ਰਜਨੇ 104, ਅਰਜਮ ਸੰਗਤਮੁ 105, ਵਦਹ ਸੁਪਿ ਕਯਚ ਚ 
106, ਭੂਵੋ ਭਾਵੇ 107, ਹਨਸਤ ਚ 108, ਇਤਿ ਸਤੁ ਸ਼ਾਸ ਵਿ ਦਰਿ ਜੁਸ਼ਹ ਕਯਪ੍‌ 109, ਰੀਦੁਪਧਾਤ ਚ 
ਅਕਲ੍ਿਪਿਚ੍ਰਿਤੇਹ 110, ਈ ਚ ਖਨਹ 111, ਭੁਵੌ ਅਸੰਗਿਆਯਾਮ੍‌ 112, ਮ੍ਰਿਜੇਹ ਵਿਭਾਸ਼ਾ 113, ਰਾਜਸਯੂ 
ਸੂਰਯ ਮ੍ਰਿਸ਼ੋਧ ਰੂਚਯ ਕੁਪਯ ਕ੍ਰਿਸ਼ਟਪਚਯ ਅਵਯਥਯਾਹ 114, ਭਿਧੋਧ੍ਯੋ ਨਦੇ 115, ਪੁਸ਼ਯਸਿਧ੍ਯੌ 
ਨਕਸ਼ਤਰੇ 116, ਵਿਪੂਯ ਵਿਨੀਯ ਜਿਤਯਾ ਮੁੰਜ ਕਲਕ ਹਲਿਸ਼ੁ 117, ਪ੍ਰਤਯਪਿਭਯਾਂ ਗ੍ਰਹੇਹ 118, ਪਦਾ 


169 


ਅਸਵੈਰੀ ਬਾਹਰਚਾ ਪਕਸ਼ੇਸ਼ੁ ਚ 119, ਵਿਭਾਸ਼ਾ ਕ੍ਰਿ ਵ੍ਰਿਸ਼ੋਹ 120, ਯੂਗਯਮੂ ਚ ਪਤ੍ਹੇ 121, ਅਮਾਵਸਯਤ੍‌ 
ਅੰਯਤਰਸਯਾਮ੍‌ 122, ਛੰਦਿਸ ਨਿਸ਼ਟਕਰਯ ਦੇਵਹੂਯ ਪ੍ਰਣੀਯ ਉੱਨੀਯ ਉਛਿਸ਼ਯ ਮਰਯ ਸਤਰਯਾ ਧਵਰਯ 
ਖੰਯ ਖਾਂਯ ਦੇਯਜਯਾ ਆਪ੍ਰਿਛ੍ਯ ਪ੍ਰਤਿਸ਼ੀਵਯ ਬ੍ਰਹਮਵਾਧ ਭਾਵਯ ਸਤਾਵਯ ਉਪਚਾਯਯਪ੍ਰਿਡਨਿ 123, 
ਰੀਹਲੋਹ ਛਯਤ੍ 124, ਓਹ ਆਵਸ਼ਯਕੇ 125, ਆਸੁ ਯੂ ਵਪਿ ਰਪਿ ਲਪਿ ਤ੍ਰਪਿ ਚਮਹ ਚ 126, 
ਆਨਾਯਯਹ ਅਨਿਤਯੇ 127, ਪ੍ਰਾਣਾਯਯਹ ਅਸੰਮਤੌ 128, ਪਾਯ ਯਸਾੱਨਾ ਨਿਕਾਯਯ ਧਾਯਯਾ ਮਾਨ ਹਵਿ 
ਨਿਵਾਸ ਸਾਮਿਧੇਨੀਸ਼ੁ 129, ਕੁਤੌ ਕੁੰਡਪਾਯ ਸੰਵਾਯਯੌ 130, ਅਗਨੌ ਪਰਿਚਾਯ੍ਯ ਉਪਚਾਯ੍ਯ ਸਮੂਹਚਾਹ 
131, ਚਿਤਯਾ ਅਗਿਨ ਚਿਤਯੇ ਚ 132, ਠਵੁਲਤ੍ਰਿਚੌ 133, ਨੰਦਿ ਗ੍ਰਹਿ ਪਚਾਦਿਭਯੋਹ ਲਯੂ ਣਿਨ ਯਚਹ 
134, ਇਗੁਪਧਾਗਿਪ੍ਰੀਕਿਰਹ ਕਹ 135, ਆਤਹ ਚ ਉਪਸਰਗੇ 136, ਪਾ ਘ੍ਰਾ ਧਮਾ ਧੇਟ ਦ੍ਰਿਸ਼ਹ ਸ਼ਹ 
137, ਅਨੁ ਉਪਸਰਗਾਤ੍ ਲਿਪ ਵਿਦ ਧਾਰਿ ਪਾਰਿ ਵੇਧੁ ਏਜਿ ਚੇਤਿ ਸਾਤਿ ਸਾਹਿਭਯ ਚ 138, ਦਦਾਤਿ 
ਦਧਾਤਯੋਹ ਵਿਭਾਸ਼ਾ 139, ਜਵਿਲਤਿਕਸੰਤੇਭਯਹ ਣਹ 140, ਸ਼ਯਾਦੂਯਧਾ ਸਤਰੂ ਸੰਸਤ੍ਰਵਤੀਣਵਸਾਵਰਹ 
ਲਿਹ ਸ਼ਿਲਸ਼ ਸ਼ਵਸ ਚ 141, ਦੁੰਯੋਹ ਅਨੁਉਪਸਰਗੇ 142, ਵਿਭਾਸ਼ਾ ਗ੍ਰਹਿਹ 143, ਗੇਹੇ ਕਹ 144, 
ਸ਼ਿਲਿਪਨਿ ਸ਼ਵੁਨ 145, ਗਹ ਥਕਨ 146, ਠਯੂਟ ਚ 147, ਹਹ ਚ ਵੀਹਿਕਾਲਯੋ 148, ਪਰੁਸੀਲਵਹ 
ਸਮਭਿਹਾਰੇ ਵੁਨ੍‌ 149, ਆਸ਼ਿਸ਼ਿ ਚ 150 


ਅਧਿਆਇ ਤੀਸਰਾ (ਪਾਦ-ਦੂਸਰਾ) 


ਕਰਮਣਿ ਅਣ 1, ਹਾਵਾਵਾਮਹ ਚ 2, ਆਤਹ ਅਨੁਉਪਸਰਗੇ ਕਹ 3, ਸੁਪਿ ਸਥਹ 4, ਤੁੰਦਸ਼ੋਕਯੋਹ 
ਪਰਿਮ੍ਰੀਜਾਨੁਪਾਦੋਹ 5, ਪਰੇ ਦਾਗਿਹ 6, ਸਮਿ ਖਯਹ 7, ਗਾਪੋਹ ਟਕ੍‌ 8, ਹਰਤੇਹ ਅਨੁਧਮਨੇ ਅਚ 9, 
ਵਯਸਿ ਚ_10, ਆਬੜਿ ਤਾਚਛੀਲਯੇ 11, ਅਰਹ 12, ਸਤੰਬਕਰਣਯੋਹ ਰਮਿਜਪੋਹ 13, ਸ਼ਮਿ ਧਾਤੋਹ 
ਸੰਗਿਆਯਾਮ 14, ਅਧਿਕਰਣੇ ਸ਼ੇਤੇ 15, ਚਰੇਹ ਟਹ 16, ਭਿਕਸ਼ਾਸੇਨਾਦਾਯੇਸ਼ੁ ਚ 17, ਪੁਰੋਅਗ੍ਰਤੋਅਗ੍ੇਸ਼ੁ 
ਸਰੱਤੇਹ 18, ਪੂਰਵੇ ਕਰਤਰੀ 19, ਕ੍ਰੀਵੇ ਹੇਤੁ ਤਾੱਛੀਲਯਾ ਅਨੁਲੋਮਯੇਸ਼ੁ 20, ਦਿਵਾ ਵਿਭਾ ਨਿਸ਼ਾ ਪ੍ਰਭਾ 
ਅਹਸ੍‌ ਯਤ੍੍‌ ਤਦ ਧਨੁਸ ਅਰੂਸ਼ 21, ਕਰਮਣਿ ਭ੍ਰਿਤੌ 22, ਨ ਸ਼ਬਦ ਸ਼ਲੋਕ ਕਹਲ ਗਾਥਾ ਵੈਰ ਚਾਟੁ ਸੂਤਰ 
ਮੰਤਰ ਪਦੇਸ਼ੁ 23, ਸਤੰਬਸ਼ਕ੍ਰੀਤੋਹਿ ਇਨ 24, ਹਰਤੇਹ ਦ੍ਰਿਤਿਨਾਥਯੋਹ ਪਸ਼ੋ 25, ਫਲੇਗ੍ਰਹਿਹ ਆਤਮੰਭਰਿ 
ਚ 26, ਛੰਦਿਸ ਵਨ ਸਨ ਰਖ਼ਿਮਥਾਮ 27, ਏਜੇਹ ਖਸ਼ 28, ਨਾਸਿਕਾ ਸਤਨਯੋਹ ਧਮਾਧੇਟੋਹ 29, ਨਾੜੀ 
ਮੁਸ਼ਟ੍ਯੋਹ ਚ 30, ਉਦਿ ਕੂਲੇ ਰੂਜਿਵਹੋਹ 31, ਵਹਾਭ੍ਰੇ ਲਿਹਹ 32, ਪਰਿਮਾਣ ਪਚਹ 33, ਮਿਤਨਖੇ ਚ 
34, ਵਿਧਵਰੂਸ਼ੋਹ ਤੁਦਹ 35, ਅਸੂਰਯ ਲਲਾਟਯੋਹ ਦ੍ਰਿਸ਼ਿਤਪੋਹ 36, ਉਗ੍ਰੰਪਸ਼ਯ ਇਰਮਦ ਪਾਣਿੰਧਮਾਹ ਚ 
37,ਪ੍ਰਿਯਵਸ਼ੇ ਵਦਹ ਖਚ੍ 38, ਦਿਸ਼ਤ੍ਪਰਯੋਹ ਤਾਪੇਹ 39, ਵਾਚਿ ਯਮੋ ਵਰਤੇ 40, ਪੂਹ ਸਰਵਯੋਹ 


170 


ਦਾਰਿਸਹੋਹ 41, ਸਰਵ ਕੂਲ ਅਕ੍ਹ ਕਰੀਸ਼ੇਸ਼ੁ ਕਸ਼ਹ 42, ਮੇਘ ਰਿੱਤਭਯੇਸ਼ੁ ਕ੍ਰਿੰਵਹ 43, ਕਸ਼ੇਮ ਪ੍ਰਿਯ ਮਦ੍ਰੇ 
ਅਣ ਚ 44, ਆਸ਼ਿਤੇ ਭੁਵਹ ਕਰਣਭਾਵਯੋਹ 45, ਸੰਗਿਯਾਮ ਭ੍ਰਿ ਤੀ ਵ੍ਰਿਜਿ ਧਾਰਿ ਸਹਿ ਤਪਿ ਦਮਹ 46, 
ਗਮਹ ਚ 47, ਅੰਤਾ ਅਤਯੰਤਾ ਅਦਵ ਦੂਰ ਪਾਰ ਸਰਵ ਅਨੰਤੇਸ਼ੁ ਕਹ 48, ਆਸ਼ਿਸ਼ਿ ਹਨਹ 49, ਅਪੇ 
ਕਲੇਸ਼ਤਮਸੋਹ 50, ਕੁਮਾਰਸ਼ੀਰਸ਼ਯੋਹ ਣਿਨਿਹ 51, ਲਕਸ਼ਣੇ ਜਾਯਾਪਤਯੋਹ ਟਕ੍‌ 52, ਅਮੁਨੁਸ਼ਯ ਕਰਤ੍ਰੀਕੇ 
ਚ 53, ਸ਼ਕਤੌ ਹਸਿਤਕਪਾਟਯੋਹ _54, ਪਾਣਿਘਤਡਘੰ ਸ਼ਿਲਿਪਨਿ 55, ਆਢ੍ਯ ਸੁਭਗ ਸਥੂਲ ਪਲਿਤ 
ਨਗਨਾ ਅੰਧ ਪ੍ਰਿਯੇਸ਼ੁ ਚਵਯਰਥੇਸ਼ੁ ਅਚਵੌ ਕ੍ਰਿੰਵ ਕਰਣੇ ਖਯੂਨ 56, ਕਰਤਰਿ ਭੁਵਹ ਖਿਸ਼ਣੁਚ ਖੁਕਵੇ 57, 
ਸਪ੍ਰਸ਼ਹ ਅਨੁਦਕੇ ਕਿਵਨ੍‌ 58, ਰੀਤਿਵਜ ਦਪ੍ਰੀਸ਼ ਸਤ੍ਰਜ੍‌ ਦਿਸ਼ ਉਸ਼ਿਣਹ੍‌ ਕੀਚਾਮ੍‌ ਚ 59, ਤਯਾਦਿਸ਼ੁ 
ਦ੍ਰਿਸ਼ਹ ਅਨਾਲੋਚਨੇ ਕੰਵ੍‌ ਚ 60, ਸਦ੍‌ ਸੁ ਦਿਸ਼੍‌ ਦਰੁਹ੍‌ ਯੁਜ੍‌ ਵਿਦ ਭਿਦ੍ ਛਿਦ ਜਿ ਨੀ ਰਾਜਾਂਮ੍‌ ਉਪਸਰਗੇ 
ਅਪਿ ਕਿਵਪ੍‌ 61, ਭਜਹ ਣਿਚ 62, ਛੰਦਿਸ ਸਹਹ 63, ਵਹਹ ਚ 64, ਕਵਯ ਪੁਰੀਸ਼ ਪੁਰੀਸ਼ਯੇਸ਼ੁ ਵਯੁਟ 
65, ਹਵਯੇ ਅਨੰਤਹ ਪਾਦਮੁ 66, ਜਨ ਸਨ ਖਨ ਕਰਮ ਗਮਹ ਵਿਟ 67, ਅਦਹ ਅੰਨੱਨੇ 68, ਕ੍ਰਵਯੇ ਚ 
69, ਦੁਹਹ ਕਪ ਚ 70, ਮੌਤ੍ਰੇ ਸ਼ਵੇਤਵਹ ਉਕਥਸ਼ਸ੍‌ ਪੁਰੋਢਾਸ਼ਹ ਕਿਵਨ 71, ਅਵੇ ਯਜਹ 72, ਵਿਪੁਜੇ 
ਛੰਦਿਸ 73, ਆਤਹ ਮਨਿਨ ਕਵਨਿਪ ਵਨਿਪਹ ਚ 74, ਅੰਯੇਭਯਹ ਅਪਿ ਦ੍ਰਿਸ਼ਯੰਤੇ 75, ਕਿਵਪੁ ਚ 76, 
ਸਥਹ ਕ ਚ 77, ਸੁਪਿ ਅਜਾਤੌ ਣਿਨਿਹ ਤਾਚਛੀਲਯੇ 78, ਕਰਤਰਿ ਉਪਮਾਨੇ 79, ਵਰਤੇ 80, ਬਹੁਲਮ੍‌ 
ਆਭੀਕਸ਼ਣੇ 81, ਮਨਹ 82, ਆਮਮਾਨੇ ਖਸ਼ ਚ 83, ਭੂਤੇ 84, ਕਰਣੇ ਯਜਹ 85, ਕਰਮਣਿ ਹਨਹ 


86,ਬ੍ਰਹਮ ਭਰੂਣ ਵ੍ਰਤ੍ਰੇਸ਼ ਕਿਵਪ੍‌ 87, ਬਹੁਲੰ ਛੰਦਿਸ 88, ਸੁ ਕਰਮ ਪਾਪ ਮੰਤਰ ਪੁੰਨੇਸ਼ੁ ਕ੍ਰੀਵਹ 89, ਸੋਮੇ 


ਸੁੰਵਹ 90, ਅਗਨੇ ਚ 91, ਕਰਮਣਿ ਅਗੰਯਾਖਯਾਯਾਮੁ 92, ਕਰਮਣਿ ਇਨਿ ਵਿਕ੍ਰਿਯਾ 93, ਦ੍ਰਿਸ਼ੇਹ 
ਕਵਨਿਪ੍‌ੁ 94, ਰਾਜਨਿ ਯੂੁਧਿਕ੍ਰੀਵਹ 95, ਸਹੇ ਚ 96, ਸਪਤਮਯਾਂ ਜਨੇਹ ਕਹ 97, ਪੰਚਮਯਾਮ ਅਜਾਤੌ 


98, ਉਪਸਰਗੇ ਚ ਸੰਗਿਆਯਾਮ੍‌ 99, ਅਨੌ ਕਰਮਣਿ 100, ਅੰਯੇਸ਼ੂ ਅਪਿ ਦ੍ਰਿਸ਼ਯਤੇ 101, ਨਿਸ਼ਠਾ 102, 
ਸੁਯਜੋਹ ਛ੍ਵਨਿਪੁ 103, ਜੀਯਤੇ ਅਤ੍ਰੀਨ 104, ਛੰਦਿਸ ਲਿਟ 105, ਲਿਟ ਕਾਨਚ ਵਾ 106, ਕਵਸੂਹ ਚ 
107, ਭਾਸ਼ਾਂਯਾਮ੍‌ ਸਦਵਸਸ਼ਰੁਵਹ 108, ਉਪੇਯਿਵਾਨ੍‌ ਅਨਾਸ਼ਵਾਨ੍‌ ਅਨੂਚਾਨਹ ਚ 109, ਲੁੰਕ੍੍‌ 110, 
ਅਨਧਤਨੇ ਲੁੰਛ੍ 111, ਅਭਿਗਿਆ ਵਚਨੇ ਲਿਟ 112, ਨ ਯਦਿ 113, ਵਿਭਾਸ਼ਾ ਸਾਕਾੜ੍ਕਸ਼ੇ 114, ਪਰੋਕਸ਼ੇ 
ਲਿਟ 115, ਹਸ਼ਸ਼ਵਤੋ ਲੜ੍ ਚ 116, ਪ੍ਰਸ਼ਨੇ ਚ ਆਸੱਨਕਾਲੇ 117, ਲਟ ਸਮੇ 118, ਅਪਰੋਕਸ਼ੇ ਚ 119, 
ਨਨੋ ਪ੍ਰਿਸ਼ਟਪ੍ਰਤਿਵਚਨੇ 120, ਨੰਵੋਹ ਵਿਭਾਸ਼ਾ 121, ਪੁਰਿ ਲੰਬ੍ ਚ ਅਸਮੇ 122, ਵਰਤਮਾਨੇ ਲਟ 123, 
ਲਟਹ ਸ਼ਤ੍ਰੀਸ਼ਾਨਚੌ ਅਪ੍ਰਥਮਾ ਸਮਾਨਾਧਿਕਰਣੇ 124, ਸੰਬੋਧਨੇ ਚ 125, ਲਕਸ਼ਣਹੇਤਵੋਹ ਕ੍ਰਿਯਾਯਾ 126, ਤੌ 
ਸਤ 127, ਪੂਬ੍ਯਜੋਹ ਸ਼ਾਨਨ੍‌ 128, ਤਾਚਛੀਲਯ ਵਯੋਵਚਨਸ਼ਕਤੀਸ਼ੁ ਚਾਨਸ਼ 129, ਇੰੜ੍ਧਾਯਯੋਰਥਹ ਸ਼ਤ੍ਰੀ 
ਅਕ੍ਰੀਚਿਛ੍ਰਣਿ 130, ਦਿਸ਼ਹ ਅਮਿਤ੍ਹੇ 131, ਸੁੰਵੋ ਯਗਸੰਯੋਗੇ 132, ਅਰਹ ਪ੍ਰਸ਼ੰਸਾਯਾਮ 133, ਆ ਕਵੇ 
ਤਚਛੀਲ ਤਧਰਮਾਤ ਤਸਾਧੁਕਾਰੇਸ਼ੁ 134, ਤ੍ਰਿਨ 135, ਅਲਮ੍‌ ਕ੍ਰਿਨਿਰ ਕਰਿ ਪ੍ਰ ਜਨ ਪਚ ਪਤ ਮਦ ਰ੍ਰਚਿ 
ਤ੍ਰਪ ਵੀਤੁ ਵੀਧੁ ਸਹ ਚਰਹ ਇਸ਼ਣੁਚ 136, ਣੇਹ ਛੰਦਿਸ 137, ਭੁਵਹ ਚ 138, ਗਲਾਜਿਸਥਹ ਚ ਗਸੂਨਹ 
139, ਤ੍ਰਸਿ ਗ੍ਰਧਿ ਧ੍ਰੀਸ਼ਿ ਕਸ਼ਿਪੇਹ ਕਨੁਹ 140, ਸ਼ਮ੍‌ ਇਤਿ ਅਸ਼ਟਾਭਯਹ ਘਿਨੁਣ 141, ਸਮ੍ਪ੍ਰਿਚਾ 
ਅਨੁਰੂਧਾ ਆਂਕ ਯਮ੍‌ ਆਂ ਯਸ੍‌ ਪਰਿ ਸ੍ਰੀ ਸਮ੍‌ ਸ੍ਰੀਜ੍੍‌ ਪਰਿ ਦੇਵ ਸਮ੍‌ ਜਵਰ੍‌ ਪਰਿ ਕਸ਼ਿਪ੍‌ ਪਰਿ ਰਣ ਪਰਿ 


1731 


ਵਦ੍ ਪਰਿ ਦਹ ਪਰਿ ਮੁਹੁ ਦੁਸ਼ ਦਿਸ਼ ਦਰੁਹ ਯੂਜ ਆਂਬ ਕੀੜ ਵਿ ਵਿਚ੍ਤਯਜ ਰੰ ਭਜ ਅਤਿ ਚਰ ਅਪਚਰ 
ਆਮੁਸ਼ ਅਭਿ ਵ ਆਂਬ੍੍‌ ਹਨ ਚ 142, ਵੌ ਕਸ਼ ਲਸ੍‌ ਕਥਤ੍‌ ਸਤ੍ਰੰਭਹ 143, ਅਪੇ ਚ ਲਸ਼ਹ 144, ਪਰੇ ਲਪ 
ਸ੍ਰਿਦਰੁ ਮਥ ਵਦ ਵਸ 145, ਨਿੰਦ ਹਿੰਸ ਕਿਲਸ਼ ਖਾਦ ਵਿ ਨਾਸ਼ ਪਰਿ ਕਸ਼ਿਪੁ ਪਰਿ ਰਟ ਪਰਿ ਵਾਦਿ ਵਿ 
ਆ ਭਾਸ਼ ਅਸੂਯ ਵੁੰਕ੍‌ 146, ਦਵਿਕ੍ਰਿਸ਼ੋਹ ਚ ਉਪਸਰਗੇ 147, ਚਲਨ ਸ਼ਬਦਾਰਥਾਤ੍੍‌ ਅਕਰਮਕਾਤ੍‌ ਯੁਚ੍‌ 
148, ਅਨੁਦਾੱਤੇਤਹ ਚ ਹਲਾਦੇਹ 149, ਜੁ ਚੜ੍ਕ੍ਰਿਮਿਯ ਦੰਦੁਮਯ ਸਿਰਿ ਗੁਧਿ ਜਵਲ ਸ਼ੁਚ ਲਸ਼ ਪਤ ਪਦਹ 
150, ਕਰੂਧ ਮੰਡਾਰਥੇ ਭਯ ਚ 151, ਨ ਯਹ 152, ਸੂਦ ਦੀਪੀ ਦੀਖਸ਼ ਚ 153, ਲਸ਼ ਪਤ ਪਦ ਸਥਾ 
ਭੂ ਵ੍ਰਿਸ਼ ਹਨ ਕਮ ਗਮ ਸ੍ਰਿ ਉਕਵ੍‌ 154, ਜਲਪ ਭਿਕਸ਼ ਕੁੱਟ ਲੁੰਠ ਵਿੰਛ੍ਹ ਥਾਕਨ੍‌ 155, ਪ੍ਰਜੋਹ ਇਨਿਹ 
156, ਜਿ ਦ੍ਰਿ ਖਿ ਵਿ ਸ਼੍ਰੀ ਇੜ੍‌ ਵਮ੍‌ ਨੰਵ ਵਯਥ ਅਭਿ ਅਮ੍‌ ਪਰਿ ਭੂ ਪ੍ਰ ਸ਼ੂ ਭਯ ਚ 157, ਸਪ੍ਰਹਿ ਗ੍ਰਹਿ 
ਪਤਿ ਦਯ੍‌ ਨਿ ਦ੍ਰਾ ਤੰਦ੍ਾ ਸ਼ਰਧਾ ਭਯ ਆਲੁਚ੍ 158, ਦਾ ਧੇਟ੍ ਸਿ ਸ਼ਦੂ ਸਦਹ ਰੂਹ 159, ਸ੍ਰਿਘਸਯਦਹ 
ਕਮਰਚ੍ 160, _ਭੰਕ ਭਾਸ ਮਿਦੋ ਘੁਰਚ 161, ਵਿਦਿ ਭਿਦ ਛਿਦੇਹ ਕੁਰਚ 162, ਇਣ ਗਣ ਜਿ 
ਸ੍ਰਿਤਭਯਹ ਕਵਰਪ੍‌ 163, ਗਤਵਰਹ ਚ 164, ਜਾਗੁਹ ਊਕਹ 165, ਯਜਜਪਦਸ਼ਾਮੁ ਯਕਹ 166, ਨਮ੍‌ 
ਕੰਪ ਸਿਮ ਨੰਝ੍ ਜਸ ਕਮਾਂ ਹਿੰਸ ਦੀਪਹ ਰਹ 167, ਸਨਾਸ਼ੰਸਭਿਖਸ਼ਹ ਉਹ 168, ਵਿੰਦੁਹ ਇੱਛੁਹ 169, 
ਕਯਾਤ੍‌ ਛੰਦਿਸ 170, ਆਦ੍ਿਗਿਮਹਨਜਨਹ ਕਿਕਿਨੌ ਲਿਟ ਚ 171, ਸਵਪਿਤ੍ਰਸ਼ੋਹ ਨਜਿੜ੍‌ 172, ਸ਼੍ਰਿਵੰਧੋਹ 
ਆਰੂਹ 173, ਭਿਯਹ ਕ੍ਰਿਕਲੁਕਨੌ 174, ਸਥਾ ਈਸ਼ ਭਾਸ਼ ਪਿਸ ਕਸਹ ਵਰਚ੍੍‌ 175, ਯਹ ਚ ਯੜਹ 176, 
ਭ੍ਰਾਜ ਭਾਸ੍‌ ਧੁਰਵ੍‌ ਧੁਤ੍੍‌ ਊਰਜ੍‌ ਪ੍ਰੀ ਜੁ ਗ੍ਰਾਵ ਸਤੁਵਹ ਕਿਵਪ੍‌ 177, ਅੰਯੇਭਯਹ ਅਪਿ ਦ੍ਰਿਸ਼ਯਤੇ 178, 
ਭੁਵਹ ਸੰਗਿਆ ਅੰਤਰਯੋਹ 179, ਵਿਪ੍ਰਸੰਭਯਹ ਡੁ ਅਸੰਗਿਆਯਾਮ 180, ਧਹ ਕਰਮਣਿ ਸ਼ਟਰਨ 181, 
ਦਾਪ੍‌ ਣੀ ਸ਼ਸੁ ਯੁ ਯੁਜਿਰ੍‌ ਸ਼ਟੁਵ੍‌ ਤੁਦ ਸ਼ਿਵ ਸ਼ਿਚ ਮਿਹ ਪਤ ਦੰਸ਼ ਨਹਹ ਕਰਣੇ 182, _ਹਲਸੂਕਰਯੋਹ 
ਪੁਵਹ 183, ਅਰਤਿੱ ਲੂ ਧੂ ਸੂ ਖਨ੍‌ ਸਹੁ ਚਰਹ ਇਤ੍ਰਹ 184, ਪੁਵਹ ਸੰਗਿਆਯਾਮ੍‌ 185, _ਕਰਤਰਿ ਚ 
ਰਿਸ਼ੀ ਦੇਵਤਾਯੋਹ 186, ਵੀਂਤਹ ਕੱਤਹ 187, ਮਤਿ ਬੁੱਧੀ ਪੂਜਾਰਥੇਭਯ ਚ 188 


ਅਧਿਆਇ ਤੀਸਰਾ (ਪਾਦ-ਤੀਸਰਾ) 


ਉਣਾਦਿਯਹ ਬਹੁਲਮ੍‌ 1, ਭੂਤੇ ਅਪਿ ਦ੍ਰਿਸ਼ਯੰਤੇ 2, ਭਵਿਸ਼ਯਤਿ ਗੰਯਾਦਯਹ 3, _ਯਾਵਤਪੁਰਾ ਨਿਪਾਤਯੋਹ 
ਲੁਟ 4, _ ਵਿਭਾਸ਼ਾ ਕਦਾਕਰਿਹਚੋਹ 5, ਕਿੰਵ੍ਰਿਤੇ ਲਿਪਸਾਯਾਮੁ 6, ਲਿਪਸਯਾਮਾਨ ਸਿੱਧੋ ਚ _7, 
ਲੋਡਰਥਲਕਸ਼ਣੇ ਚ 8, ਲਿੰੜ੍ ਚ ਊਰਧਰਵਮੌਹੂਰਤਕੇ 9, ਤੁਮੁਨ ਠਵੁਲੌ ਕ੍ਰਿਆਯਾਮ ਕ੍ਿਆਰਥਯਾਮ੍‌ 10, 
ਭਾਵਵਚਨਾਹ ਚ 11, ਅਣ ਕਰਮਣਿ ਚ 12, ਲ੍ਹਿਟੁ ਸ਼ਸ਼ਿ ਚ 13, ਲ੍ਰਿਟਹ ਸਦਾ 14, ਅਨਧਤਨੇ ਲੁਟ 
15, ਪਦ ਰੂਜ ਵਿਸ਼ ਸਪ੍ਰਸਹ ਘਵ੍੍‌ 16, ਸ੍ਰਿ ਸਿਥਰੇ 17, ਭਾਵੇ 18, ਅਕਰਤਰਿ ਚ ਕਾਰਕੇ ਸੰਗਿਆਯਾਮ੍‌ 
19, ਪਰਿਮਾਣਾਖਯਾਯਾਂ ਸਰਵੇਭਯਹ 20, ਇੜ੍ ਚ 21, ਉਪਸਰਗੇ ਰੂਵਹ 22, ਸਮਿ ਯੂ ਦਰੁ ਦੁਵਹ 23, 
ਸ਼੍ਰਿਣੀਭੁਵਹ ਉਪਸਰਗੇ 24, ਵੌ ਕਸ਼ੁਸ਼ਰੂਵਹ 25, _ਅਵੋਦੋਹ ਨਿਯਹ 26, ਪ੍ਰੇ ਦਰੁ ਸਤੁ ਸਤਰੁਵਹ 27, 
ਨਿਭਯੋਹ ਪੂਲਵੇਹ 28, ਉੱਨਯੋਹ ਗ੍ਰਹ 29, ਕ੍ਰੀ ਧਾਂਨਯੇ 30, ਯਗੇ ਸਮਿ ਸਤੁਵਹ 31, ਪ੍ਰੇ ਸਤ੍ਰਹ ਅਯਗੇ 
32, ਪੁਥਨੇ ਵੇ ਅਸ਼ਬਦੇ 33, ਛੰਦੋਨਾਮਿਨ ਚ 34, ਉਦਿ ਗ੍ਰਹ 35, ਸਮਿ ਮੁਸ਼ਟੌ 36, ਪਰਿੰਯੋਹ 


< 


172 


ਨੀਣੋਹ ਧੂਤਾਭ੍ਰੇਸ਼ਯੋਹ 37, ਪਰੋ ਅਨੁਪਾਤਯਯੇ ਇਣਹ 38, ਵਯੁਪਯੋਹ ਸ਼ੇਤੇਹ ਪਯਰਾਯੇ 39, ਹਸਤਾਦਾਨੇ 
ਚੇਹ ਅਸਤੇਯੇ 40, ਨਿਵਾਸ ਚਿਤਿ ਸ਼ਰੀਰੋ ਉਪਸਮਾਧਾਨੇਸ਼ੁ ਕਹ 41, ਸੰਕੇ ਚ ਅਨੌਤਰਾਧਰਯੇ 42, 
ਕਰਮਵਿਆਤਿਹਾਰੇ ਠਚ ਸਿਤ੍ਯਾਮੁ 43, ਅਭਿਵਿਧੌ ਭਾਵ ਇਨੁਣ 44, ਆਕ੍ਰੋਸ਼ੇ ਅਵੰਯੋਹ ਗ੍ਰਹ 45, ਪ੍ਰ 
ਲਿਪਸਾਯਾਮ੍‌ 46, ਪਰੌ ਯਗੇ 47, ਨੰ ਵਿ ਧਾਂਨਯੇ 48, ਉਦਿ ਸ਼੍ਯਤਿਯੌਪੂਦਰੁਵਹ 49, _ਵਿਭਾਸ਼ਾ ਆਕਿ 
ਰੂਲੁਵੋਹ 50, ਅਵੇ ਗ੍ਰਹਹ ਵਰਸ਼ਪ੍ਰਤਿਬੰਦੇ 51, ਪ੍ਰੇ ਵਣਿਜਾਮ੍‌ 52, ਰਸ਼ਮੋ ਚ 53, ਵ੍ਰਿਣੌਤੇਹ ਆਚਛਾਦਨੇ 
54, ਪਰੋ ਭੁਵਹ ਅਵਿਗਿਆਨੇ 55, ਏਹ ਅਚ 56, ਰੀਦੋਹ ਅਪ 57, ਗ੍ਰਹ ਵ੍ਰਿ ਦਰਿ ਨਿਰਚਿਗਮਹ ਚ 
58, ਉਪਸਰਗੇ ਅਦਹ 59, ਨੌ ਣ ਚ 60, ਵਯਧਜਪੋਹ ਅਨੁਪਸਰਗੇ 61, ਸਵਨਹਸੋਹ ਵਾ 62, ਯਮਹ 
ਸਮੁਪਨਿਵਿਸ਼ੁ ਚ 63, ਨੌ ਗਦ ਨਦ ਪਠ ਸਵਨਹ 64, ਕਵਣੌ ਵੀਣਾਯਾਂ ਚ 65, ਨਿਤਯੰ ਪਣਹ ਪਰਿਮਾਣੇ 
66, ਮਦਹ ਅਨੁਪਸਰਗੇ 67, ਪ੍ਰਮਦਸੰਮਦੌ ਹਰਸ਼ੇ 68, ਸਮੁਦੋਹ ਅਜਹ ਪਸ਼ੁਸ਼ੁ 69, ਅਕਸ਼ੇਸ਼ੁ ਗਲਹਹ 
70, ਪ੍ਰਜਨੇ ਸਰਤੇਹ 71, ਹਵਹ ਸੰਪ੍ਰਸਾਰਣੰ ਚ ਨਯਭਯੂਪਵਿਸ਼ੁ 72, ਆਕਿ ਯੂੱਧੇ 73, ਨਿਪਾਨਮ 


ਆਹਾਵਾਹ 74, ਭਾਵੇ ਅਨੁਪਸਰਗਸਯ 75, ਹਨਹ ਚ ਵਧਹ 76, ਮੂਰਤ ਘਨਹ 77, ਅੰਤਘਰਨੋ ਦੇਸ਼ੇ 


78, ਅਗਾਰੈਕਦੇਸ਼ੇ ਪ੍ਰਘਣਹ ਪ੍ਰਘਾਣਹ ਚ 79, ਉਦਘਨਹ ਅਤਯਾਧਾਨਮੁ 80, ਅਪਘਨਹ ਅੰਗਮ 81, 
ਕਰਣੇ ਅਯੋਵਿਦਰੁਸ਼ੁ 82, ਸਤੰਬੇ ਕ ਚ 83, ਪਰੋ ਘਹ 84, ਉਪਘਨ ਆਸ਼੍ਯੇ 85, _ ਸਘੋਦਘੰ 


ਗਠਪ੍ਰਸੰਸਯੋਹ 86, ਨਿਘਹ ਨਿਮਿਤਮੁ 87, ੜ੍ਵਿਤਹ ਕਿਤ੍ਰਹ 88, ਟਿਵਤਹ ਅਥੁਚ 89, ਯਜ ਯਾਚ ਯਤ੍‌ 
ਚਿਛ੍ ਪ੍ਚਛ੍ ਰਕਸ਼੍ਹ ਨੜ੍ 90, ਸਵਪੋ ਨਨ 91, ਉਪਸਰਗੇ ਘੋਹੁਕਹ 92, ਕਰਮੋਣ ਅਧਿਕਰਣੇ ਚ 93, 
ਸਿਤ੍ਰਯਾਮੂ ਕਿਤੱਨ੍ 94, _ਸਥਾਗਾਪਾਪਚਹ ਭਾਚੇ 95, ਮੰਤ੍ਰੇ ਵ੍ਿਸ਼ੇ ਇਸ਼ ਪਚ੍੍‌ ਮਨ ਵਿਦ ਭੂ ਵੀ ਰਾਹ 
ਉਦਾੱਤਹ 96, ਉਤਿ ਯੂਤਿ ਜੂਤਿ ਸਾਤਿ ਹੇਤਿ ਕੀਰਤੀਯ ਚ 97, _ਵ੍ਰਜਯੋਹ ਭਾਵੇ ਕਯਪ੍‌ 98, 
ਸੰਗਿਆਯਾਮ੍‌ ਸਮ ਅਜ੍‌ ਨਿ ਸ਼ਦ੍‌ ਨਿ ਪਤ ਮਨ੍‌ ਵਿਦ ਸੁ ਸ਼ੀ ਭਰਿ ਇਣ੍ਹ 99, ਕ੍ਰਿੰਵਹ ਸ਼ ਚ 100, 
ਇੱਛਾ 101, ਅ ਪ੍ਰਤਿਆਯਾਤ੍੍‌ 102, ਗੁਰੋਹ ਚ ਹਲਹ 103, ਸ਼ਿਦ੍ਭਿਦਾਦਿਭਯੋ ਅੜ੍‌ 104, ਚਿੰਤ ਪੂਜ 
ਕਥ੍ ਕੁਬਿ ਚਰਚ੍ਹ ਚ 105, ਆਤਹ ਚ ਉਪਸਰਗੇ 106, ਣਯਾਸਸ਼੍ਰੰਥੋ ਯੁਚ 107, _ਰੋਗਾਖਯਾਯਾਂ ਠਵੁਲ੍‌ 
ਬਹੁਲਮੁ 108, __ਸੰਗਿਆਯਾਮ 109, __ਵਿਭਾਸ਼ਾ ਅਖਿਯਾਨਪਰਿਪ੍ਰਸ਼ਨਯੋਹ ਇਵ `ਚ 110, 
ਪਰਯਾਯਾਹਰਣੌਤਪਤਿਸ਼ੁ ਠਵੁਚ !11, ਆਕ੍ਰੋਸ਼ੇ ਨਵਿ ਅਨਿਹ 112, ਕ੍ਰਿਤਯਲੁਟਹ ਬਹੁਲਮ 113, ਨਪੁੰਸਕੇ 
ਭਾਵੇ ਕਤਹ 114, ਲਯੂਟ ਚ 115, _ਕਰਮਣਿ ਚ ਯੇਨ ਸੰਸਪਰਸ਼ਾਤ ਕਰਤੁਹ ਸ਼ਰੀਰਸੁਖਮੁ 116, 
ਕਰਣਾਅਧਿਕਰਣਯੋਹ ਚ 117, ਪੁੰਸਿ ਸੰਗਿਆਯਾਂ ਗਹ ਪ੍ਰਾਯੇਣ 118, ਗੋਚਰ ਸੰਚਰ ਵਹ ਵਜ ਵਯਜ 
ਆਪਣ ਨਿਗਮਾ ਚ 119, ਅਵੇ ਤ੍ਰਿਸਤ੍ਰੋਹ ਘਵ੍ 120, _ਹਲਹ ਚ 121, ਅਧਯਾਯ ਨਯਾਯ ਉਧਾਵ 
ਸੰਹਾਰਾਹ ਚ 122, ਉਦੰਗਹ ਅਨੁਦਕੇ 123, ਜਾਲਮ ਆਨਾਯਹ 124, ਖਨੋ ਘ ਚ 125, ਈਸ਼ਧੁਹ ਸੁਪੁ 
ਕ੍ਰਿਛ੍ਰਾ ਕ੍ਰਿਚਛ੍ਰਾਰਥੇਸ਼ੁ ਖਲ 126, ਕਰਤਰਕਰਮਣੌਹ ਚ ਭੂਕ੍ਰਿਵੈਹ 127, ਆਤੋ ਯੁਚ੍੍‌ 128, _ਛੰਦਿਸ 
ਗਤਯਰਥੇਭਯਹ 129, ਅੰਯੇਭਯਹ ਅਪਿ ਦ੍ਰਿਸ਼ਯਤੇ 130, ਵਰਤਮਾਨ ਸਮੀਪੇ ਵਰਤਮਾਨ ਵਤ੍ ਵਾ 131, 
ਆਸ਼ੰਸਾਯਾਂ ਭੂਤਵਤ੍੍‌ ਚ 132, ਕਸ਼ਿਪ੍ਰਚਵਨੇ ਲ੍ਰਿਟ 133, ਆਸ਼ੰਸਾਵਚਨੇ ਲਿਕ੍ 134, ਨ ਅਨਧਤਨਵਤ੍‌ 
ਕ੍ਰਿਯਾ ਪ੍ਰਬੰਧ ਸਾਮੀਪਯੋਹ 135, _ ਭਵਿਸ਼ਯਤਿ ਮਰਿਯਾਦਾਵਚਨੇ ਅਵਰਸਿਮਨ 136, ਕਾਲਵਿਭਾਗੇ ਚ 


173 


ਅਨਹੋਰਾਤ੍ਰਣਾਮ 137, ਪਰਸਿਮਨ ਵਿਭਾਸ਼ਾ 138, ਲਿੰੜ੍ਨਿਮਿਤੇ ਲ੍ਿੜ੍‌ ਕ੍ਰਿਯਾਤਿਪਤੌ 139, ਭੂਤੇ ਚ 140, 
ਵਾ ਆ ਉਤਾਪਯੋਹ 141, ਗਰਹਾਯਾਂ ਲਟ ਅਪਿਜਾਤਵੋਹ 142, ਵਿਭਾਸ਼ਾ ਕਥਮਿ ਲਿੜ੍ ਚ 143, ਕਿੰਵ੍ਰਿਤੇ 
ਲਿਬ੍ਲ੍ਹਿਟੋ 144, ਅਨਵਕਲ੍ਿਪਤਯਮਰਸ਼ਯੋਹ ਅਕਿੰਵ੍ਰਿਤੇ ਅਪਿ 145, ਕਿੰਕਿਲਾਸਤਯਰਥੇਸ਼ੁ ਲ੍ਰਿਟ 146, 
ਜਾਤੁਯਦੋਹ ਲਿੜ੍ 147, ਯੱਚਯਤ੍ਰਯੋਹ 148, ਗਰਹਾਯਾਮ ਚ 149, ਚਿਤ੍ਰੀਕਰਣੇ ਚ 150, ਸ਼ੇਸ਼ੇ ਲ੍ਰਿਟ 
ਅਯਦੌ 151, ਉਤਾਪਯੋਹ ਸਮਰਥਯੋਹ ਲਿੜ੍ 152, _ਕਾਮਪ੍ਰਵੇਦਨੇ ਅਕਚਿਚਤਿ 153, ਸੰਭਾਵਨੇ ਅਲਮ੍‌ 
ਇਤਿ ਚੇਤ ਸਿਧਾਪ੍ਰਯੋਗੇ 154, ਵਿਭਾਸ਼ਾ ਧਾਤੌ ਸੰਭਾਵਨ ਵਚਨੇ ਅਯਦਿ 155, ਹੇਤੁਹੇਤੁਮਤੋਹ ਲੜ 156, 
ਇੱਛਾਰਥੇਸ਼ੁ ਲਿਬ੍‌ ਲੋਟ 157, ਸਮਾਨ ਕਰਤਰ ਕੇਸ਼ੁ ਤੁਮੁਨ 158, ਲਿੜ੍ ਚ 159, ਇਛਾਰਥੇਭਯੋ ਵਿਭਾਸ਼ਾ 
ਵਰਤਮਾਨੇ 160, ਵਿਧੀ ਨਿਮੰਤਰਣਾ ਆਮੰਤਰਣਾ ਅਧੀਸ਼ਟ ਸੰਪ੍ਰਸ਼ਨ ਪ੍ਰਾਰਥਨੇਸ਼ੁ ਲਿੜ੍ 161, ਲੋਟ ਚ 
162, ਪ੍ਰੈਸ਼ਾ ਅਤਿਸਰਗ ਪ੍ਰਾਪਤਕਾਲੇਸ਼ੁ ਕ੍ਰਿਤਯ ਚ 163, ਲਿਕ੍ ਚ ਊਧਵਰ ਮੌਹੂਰਤਿਕੇ 164, ਸਮੇ ਲੋਟ 
165, ਅਧੀਸ਼ਟੇ ਚ 166, ਕਾਲ ਸਮਯ ਵੇਲਾਸੁ ਤੁਮੁਨ 167, ਲਿੜ੍ ਯਦਿ 168, ਅਰਹੇ ਕ੍ਰਿਤਯ ਤ੍ਰਿਚਹ 
ਚ 169, ਆਵਸ਼ਯਕ ਆਧਮੰਰਯਹ ਣਿਨਿਹ 170, ਕ੍ਰਿਤਯਹ ਚ 171, ਸ਼ਕਿ ਲਿੜ੍ ਚ 172, 
ਆਸ਼ਿਸ਼ਿ ਲਿੜ੍‌ ਲੋਟ 173, ਕਿੱਤਚਕਤੌ ਚ ਸੰਗਿਆਯਾਮ 174, ਮਾੜਿ ਲੁੜ੍੍‌ 175, ਸਮੋਤੱਰੇ ਲੜ ਚ 
176. 


ਅਧਿਆਇ ਤੀਸਰਾ (ਪਾਦ-ਚੌਥਾ) 
ਧਾਤੂ ਸੰਬੰਧੇ ਪ੍ਰਤਿਯਯਾਹ 1, _ਕ੍ਰਿਯਾ ਸੰਮਭਿਹਾਰੇ ਲੋਟ ਲੋਟੋ ਹਿਸਵੇ ਵਾ ਚ ਤਦਵਮੋਹ 2, _ਸਮੁਚੱਯੇ 
ਅੰਯਤਰਸਯਾਮ੍‌ 3, ਯਥਵਿਧਿ ਅਨੁਪ੍ਰਯੋਗਹ ਪੂਰਵਸਿਮਨ੍‌ 4, ਸਮੁੱਚਯੇ ਸਮਾਨਯ ਵਚਨਸਯ 5, ਛੰਦਿਸ 


ਲੜ ਲੜ ਲਿਟਹ 6, ਲਿਭਰਥੇ ਲੇਟ 7, ਉਪ ਸੰਵਾਦ ਆਸ਼ੰਕਯੋਹ ਚ 8, ਤੁਮਰਥੇ ਸੇ ਸੇਨ ਅਸੇ ਅਸੇਨ 
ਕਸੇ ਕਸੇਨ ਅਧਯੈ ਅਧਯੈਨ ਕਧਯੈ ਕਧੈਯਨ ਸ਼ਧਯੈ ਸ਼ਧਯੈਨ੍‌ ਤਵੈ ਤਵੇੜ੍ ਤਵੇਨਹ 9, ਪ੍ਰਯੇ ਰੋਹਿਸ਼ਯੈ 
ਅਵਯਥਿਸ਼ਯੈ 10, ਦ੍ਰਿਸ਼ੇ ਵਿਖਯੇ ਚ 11, ਸ਼ਕਿ ਣਮੁਲ ਕਮੁਲੌ 12, _ਈਸ਼ਵਰੇ ਤੋਸਨ੍‌ ਕਸੁਨੌ 13, 
ਕ੍ਰਿਤਯਰਥੇ ਤਵੈ ਕੇਨ ਕੇਂਯ ਤਵਨਹ 14, ਅਵਚਕਸ਼ੇ ਚ 15, ਭਾਵਕਲਸ਼ਣੇ ਸਥਾ ਇਣ ਕ੍ਰਿਵਦ ਚਰ੍‌ ਹੁ 
ਤਮ ਜਨਿਭਯਸ ਤੋਸਨ 16, ਸ੍ਰਿਪ ਤ੍ਰਿਦੋਹ ਕਸੁਨ 17, ਅਲਬ੍ਖਲਵੋਹ ਪ੍ਰਤਿਸ਼ੇਧਯੋਹ ਪ੍ਰਾਚਾਂ ਕਤਵਾ 18, 
ਉਦੀਚਾਂ ਮਾੜੋ ਵਯਤੀਹਾਰੇ 19, _ ਪਰਾਵਰਯੋਗੇ ਚ _20, _ ਸਮਾਨ ਕਰਤਰਕਯੋਹ ਪੂਰਵਕਾਲੇ 21, 
ਅਭੀਕਸ਼ਣਯੇ ਠਮੁਲ੍ਹ ਚ 22, ਨ ਯਦਿ ਅਨਾਕਾਬ੍ਸ਼ੇ 23, ਵਿਭਾਸ਼ਾ ਅਗ੍ਰੇਪ੍ਰਥਮ ਪੂਰਵੇਸ਼ੁ 24, ਕਰਮਿਣ 
ਆਕ੍ਰੋਸ਼ੇ ਕ੍ਰਿਵ ਖਮੁਵ੍ 25, _ਸਵਾਦੁਮਿ ਣਮੁਲੁ 26, _ਅੰਨਯਥੈਵੰਕਥਮਿਤਥੰਸੁ ਸਿੱਧਪ੍ਰਯੋਗਹ ਚੇਤ 27, 
ਯਥਾਤਥਯੋਹ ਅਸੂਯਾਪ੍ਰਤਿਵਚਨੇ 28, _ਕਰਮਣਿ ਦ੍ਰਿਸ਼ਿਵਿਦੋਹ ਸਾਕਲਯੇ 29, _ਯਾਵਤਿ ਵਿੰਦਜੀਵੇਹ 30, 


ਚਰਮੋਦਰਯੋਹ ਪੂਰੇਹ 31, _ਵਰਸ਼ਪ੍ਰਮਾਣ ਊਲੋਪਹ ਚ ਅਸਯ ਅੰਯਤਰਸਯਾਮ੍‌ 32, ਚੇਲੇ ਕਨੋਪੇਹ 33, 


174 


ਨਿਮੂਲ ਸਮੂਲਯੋਹ ਕਸ਼ਹ 34, `ਸ਼ੁਸ਼ਕ ਚੂਰਣ ਰੂਕਸ਼ੇਸ਼ੁ ਪਿਸ਼ਹ 35, _ਸਮੂਲ ਅਕ੍ਰਿਤ ਜੀਵੇਸ਼ੁ ਹਨ ਕ੍ਰਿ 
ਗੁਹਹ 36, _ਕਰਣੇ ਹਨਹ 37, _ਸਨੇਹਨੇ ਪਿਸ਼ਹ 38, _ਹਸਤੇ ਵ੍ਰਿਤਗ੍ਰਹੋਹ 39, _ਸਵੇ ਪੁਸਹ 40, 
ਅਧਿਕਰਣੇ ਬੰਧਹ 41, _ਸੰਗਿਆਯਾਮ੍‌ 42, _ਕਰਤਰੋਹ ਜੀਵਪੁਰਸ਼ਯੋ ਨਸ਼ਿਵਹੋਹ 43, _ ਊਧਰਵੇ 
ਸ਼ੁਸ਼ਿਪੂਰੋਹ 44, _ਉਪਮਾਨੇ ਕਰਮਣਿ ਚ 45, ਕਸ਼ਾਦਿਸ਼ੁ ਯਥਾਵਿਧਿ ਅਨੁਪ੍ਰਯੋਗਹ 46, _ਉਪਦੰਸ਼ਹ 
ਤ੍ਰਤੀਯਯਾਮ੍‌ 47, ਹਿੰਸਾਰਥਨਾਮੁ ਚ ਸਮਾਨਕਰਮਕਾਣਾਮ੍‌ 48, ਸਪਤਮਯਾਂਮ੍‌ ਚ ਉੱਪ ਪੀੜ੍‌ ਰੂਧ੍ ਕਰਸ਼ਹ 
49, ਸਮਾਸਤੌ 50, ਪੁੁਮਾਣੇ ਚ 51, _ਅਪਾਦਾਨੇ ਪਰੀਪਸਾਯਾਮ 52, ਦੁਵਿਤੀਆਯਾਮ ਚ 53, 
ਸਵਾੜੇਂ ਅਧਰੁਵੇ 54, ਪਰਿਕਿਲਸ਼ਯਮਾਨੇ ਚ 55, ਵਿਸ਼ਿ ਪਤਿ ਪਦਿ ਸਕੰਦਾਂ ਵਯਾਪਮਾਨਾਸੇਵਯਮਾਨਯੋਹ 
56, __ਅਸਯਤਿਤ੍ਰਿਸ਼ੋਹ ਕ੍ਰਿਯਾਂਤਰੇ ਕਾਲੇਸ਼ੁ 57, __ਨਾਮਿਨ ਆਦਿਸ਼ਿਗ੍ਰਹੋਹ 58, __ਅਵਯਯੇ 
ਅਯਥਾਭਿਪ੍ਰਤਾਖਯਾਨੇ ਕ੍ਰਿਵਹ ਕਤਵਾ ਠਮੁਲੌ 59, _ਤਿਰਯਚਿ ਅਪਵਰਗੇ 60, _ਸਵਾਂਗੇ ਤਸਪ੍ਰਤਯਯੇ 
ਕ੍ਰਿਭਵੋਹ 61, _ਨਾਧਾਰਥਪ੍ਰਤਯਯੇ ਚਵਯਰਥੇ 62, _ਤੂਸ਼ਣੀਮਿ ਭੁਵਹ 63, _ਅੰਵਚਿ ਆਨੁਲੌਮਯੇ 64, 
ਸ਼ਕ ਧ੍ਰਿਸ਼ ਗਿ ਗਲੈ ਘਟ ਰਭ ਲਭ ਕ੍ਰਮ ਸਹ ਅਰਹ ਅਸਤਯਰਥੇਸ਼ੁ 65, ਪਰਯਪਿਤ ਵਚਨੇਸ਼ੁ ਅਲਮਰਥੇਸ਼ੁ 
66, _ਕਰਤਰਿ ਕ੍ਰਿਤ 67, ਭਵਯ ਗੇਯ ਪ੍ਰ ਵਚਨ ਉਪਸਥਾਨੀਯ ਜੰਯ ਆਪਲਾਵਯ ਆਪਾਤਯਾ ਵਾ 68, 
ਲਹ ਕਰਮਣਿ ਚ ਭਾਵੇ ਚ ਅਕਰਮਕੇਭਯਹ 69, ਤਯੋਹ ਏਵ ਕ੍ਰਿਤਜਕਤਖਲਰਥਹ 70, ਆਦਿਕਰਮਣਿ 
ਕਤਹ ਕਰਤਰਿ ਚ 71, ਗਤਯਰਥ ਅਕਰਮਕ ਸ਼ਿਲਸ਼ ਸ਼ੀ ਸਥਾ ਆਸ ਵਸ ਜਨ ਰੂਹ ਜੀਰਯਤਿਭਯ ਚ 
72, ਦਾਸ਼ਗੋਘਨੌ ਸੰਪਰਦਾਨੇ 73, _ਭੀਮਾਦਯਹ ਅਪਾਦਾਨੇ 74, _ਤਾਭਯਾਮ ਅੰਯਤ੍ਰ ਉਣਾਦਿਯਹ 75, 
ਕਤਹ ਅਧਿਕਰਣੇ ਚ ਧ੍ਰੌਵਯ ਗਤਿ ਪ੍ਰਤਿਯਵਸਥਾਰਥੇਭਯਹ 76, ਲਸਯ 77, ਤਿਪ੍‌ ਤਸ ਝ੍ਰਿ ਸਿਪ ਥਸ੍‌ 
ਥ੍ ਮਿਪ੍‌ ਵਸ ਮਸ੍ ਤ ਆਤਾਮ ਝ ਥਾਸ੍‌ ਆਥਾਮ ਧਵਮ੍‌ ਇਟ ਵਹਿ ਮਹਿੰਡ੍੍‌ 78, _ਟਿਤਹ 
ਆਤਮਨੇਪਦਾਨਾਮੁ ਟੇਹ ਏ 79, ਥਾਸਹ ਸੇ 80, ਲਿਟਹ ਤਝਯੋਹ ਏਸ਼ਿਰੇਚ 81, ਪਰਸਮੈਪਦਾਨਾਮ ਠਲ੍‌ 
ਅਤੁਸ ਉਸ ਥਲ ਅਥੁਸ ਅ ਣਲ੍ਹ ਵ ਮਹ 81, ਵਿਦੋ ਲਟਹ ਵਾ 83, ਬਰੁਵਹ ਪੰਚਾਨਾਮ ਆਦਿਤਹ 
ਆਹਹ ਬਰੁਵਹ 84, ਲੋਟੋ ਲੜ੍ਵਤ੍‌ 85, ਏਰੂਹ 86, ਸੇਹ ਹਿ ਅਪਿਤ੍੍‌ ਚ 87, ਵਾ ਛੰਦਿਸ 88, ਮੇਹ 
ਨਿਹ 89, ਆਮੇਤਹ 90, ਸਵਾਭਯਾਮ ਵਾਅਮੋ 91, ਆਟ ਉਤਮਸਯ ਪਿੱਚ 92, ਏਤ ਏ 93, ਲੇਟਹ 
ਅਡਾਟੌ 94, ਆਤ ਏ 95, ਵਾ ਏਤਹ ਅੰਨਯਤ੍ਰ 96, _ਇਤਹ ਚ ਲੋਪਹ ਪਰਸਮੈਪਦੇਸ਼ੁ 97, ਸਹ 
ਉਤਰਸਯ 98, ਨਿਤਯੰ ਕਿਤ੍ਹ 99, ਇਤਹ ਚ 100, ਤਸ ਥਸ੍‌ ਥ ਮਿਪਾਮ੍‌ ਤਾਂਤੰਤਾਂਮਹ 101, ਲਿਬ੍‌ 
ਸੀਯੁਟੁ 102, ਯਾਸੁਟ ਪਰਸਮੈਪਦੇਸ਼ੁ ਉਦਾੱਤ ਕਿਤ ਚ 103, ਕਿਦਾਸ਼ਿਸ਼ਿ 104, ਝਸਯ ਰਨ 105, ਇਟੋ 
ਅਤ 106, ਸੁਟ ਤਿਥੋਹ 107, ਝੇ ਜੁਸ 108, ਸਿਜਭਯਸਤਵਿਦਿਭਯ ਚ 109, ਆਤਹ 110, ਲੜਹ 
ਸ਼ਾਕਟਾਯਾਨਸਯ ਏਵ 111, ਦਿਸ਼ਹ ਚ 112, ਤਿੜ੍੍‌ ਸ਼ਿਤ ਸਾਰਵਧਾਤੁਕਮ 113, ਆਰਧਧਾਤੁਕੰ ਸ਼ੇਸ਼ਹ 
114, ਲਿਟਰ ਚ 115, ਲਿਬਾਂਸ਼ਿਸ਼ਿ 116 ਛੰਦਿਸ ਉਭਾਯਥਾ 117. 
ਅਧਿਆਇ ਚੌਥਾ (ਪਾਦ-ਪਹਿਲਾ) 


175 


ਬਯਾਂਪ੍ਪ੍ਰਾਤਿਪਦਿਕਾਤ੍‌ 1, ਸੁ ਐਂ ਜਸ ਅਮੂ ਔਟ ਸ਼ਸ ਟਾ ਭਯਾਮ ਭਿਸ੍‌ ਕੇ ਭਯਾਮੁ ਭਯਸਾਂਡਸਿ ਭਯਾਮ੍‌ 
ਭਯਸ ਬਸ ਓਸ ਆਮ ਕਿ ਓਸ ਸੁਪ 2, ਸਿਤ੍ਰਯਾਮ 3, ਅਜਾਧਤਹ ਟਾਪ 4, ਰੀਂਨੇਭਯਹ ਕੀਂਪ੍‌ 5, 


ਉਗਿਤਹ ਚ 6, ਨਨੋ ਰ ਚ 7, ਪਾਦਹ ਅੰਨਯਤਰਸਯਾਮ 8, ਟਾਪ ਰੀਚਿ 9, ਨ ਸ਼ਟਸਵਸਤ੍ਰਾਦਿਭਯਹ 
10, ਮਨਹ 11, ਅਨਹ ਬਹੁਵੀਹੇਹ 12, ਡਾਪੂ ਉਭਾਭਯਾਮ ਅੰਯਤਰਸਯਾਮ 13, ਅਨੁਪਰਸਜਨਾਤ੍‌ 14, 


ਟਿਤ੍੍‌ ਢ ਅਣ ਅਵ੍‌ ਦੂਯਸਚ੍‌ ਦਧਨਚ ਮਾਤ੍ਚ ਤਯਪ੍‌ ਠਕ੍‌ ਠਵ੍ ਕਵ੍ ਕਵਰਪਹ 15, _ਯਵਹ ਚ 16, 
ਪ੍ਰਾਚਾਂਮ ਸ਼ਫਹ ਤਧਿੱਤਹ 17, _ਸਰਵਤ੍ਰ ਲੋਹਿਤਾਦਿਕੰਤਤੇਭਯਹ 18, _ਕੌਰਵਯ ਮਾਂਡੂਕਾਭਯਾਮ ਚ 19, 
ਵਯਸਿ ਪ੍ਰਥਮੇ 20, _ਦਵਿਗੋਹ 21, _ਅਪਰਿਮਾਣ ਬਿਸਤਾ ਆਚਿਤ ਕੰਬਲਯੇਭਯੋ ਨ ਤਧਿੱਤਲੁਕਿ 22, 
ਕਾਂਡਾਂਤਾਤ੍‌ ਕਸ਼ੇਤ੍ਰੇ 23, ਪੁਰਸ਼ਾਤ੍‌ ਪ੍ਰਮਾਣੇ ਅੰਨਯਤਰਸਯਾਮ੍‌ 24, ਬਹੁਵੀਹੇਹ ਊਧਸਹ ਭੀਸ਼੍‌ 25, ਸੰਖਯਾ 
ਅਵਯਯਾਦੇ ਭੀਪ੍‌ 26, ਦਾਮਹਯਨਾਂਤਾੱਚ 27, ਅਨਹ ਉਪਧਾਲੋਪਿਨਹ ਅੰਨਯਤਰਸਯਾਮੂ 28, _ਨਿਤਯੰ 
ਸੰਗਿਆ ਛੰਦਿਸੋਹ 29, ਕੇਵਲ ਮਾਮਕ ਭਾਗਧੇਯ ਪਾਪ ਅਪਰ ਸਮਾਨ ਆਰਯਕ੍ਰਿਤ ਸੁਮੰਗਲ ਭੇਸ਼ਜਾ ਚ 
30, ਰਾਤ੍ਹੇਹ ਚ ਅਜਸੌ 31, ਅੰਤਵਤ ਪਤਿਵਤੋਹ ਨੁਕ੍‌ 32, ਪਤਯੂਹ ਨਹ ਯਗਸੰਯੋਗੇ 33, ਵਿਭਾਸ਼ਾ 
ਸਪੂਰਵਸਯ 34, _ਨਿਤਯੰ ਸਪਤਨਯਾਦਿਸ਼ੁ 35, ਪੂਤਕ੍ਰਿਤੋ ਏ ਚ 36, ਵ੍ਰਿਸ਼ਾਕਪਿ ਅਗਨੀ ਕੁਸਿਤ 


ਕੁਸੀਦਾਨਾਮ ਉਦਾੱਤਹ 37, ਮਨੌਰੌ ਵਾ 38, _ਵਰਣਾਤ ਅਨੁਦਾੱਤਾਤ ਤੋਪਧਾਤ ਤਹ 39, ਅੰਯਤੋ ਬੀਸ਼੍‌ 
40, ਸ਼ਿਦ ਗੌਰਾਦਿਭਯਹ ਚ 41 ਜਾਨਪਦ ਕੁੰਡ ਗੋਣ ਸਥਲ ਭਾਜ ਨਾਗ ਕਾਲ ਨੀਲ ਕੁਸ਼ ਕਾਮੁਕ ਕਬਰਾਤ੍‌ 
42, ਸ਼ੋਣਾਤ ਪਾਚਾਮੁ 43, ਵੋਤੋ ਗੁਣਵਚਨਾਤ੍ 44, ਬਵਹਵਾਦਿਭਯ ਚ 45, ਨਿਤਯੰ ਛੰਦਿਸ 46, 


ਭੁਵਹ ਚ 47, ਪੁੰਯੋਗਾਤ ਆਖਯਾਯਾਮ 48, ਇੰਦੂ ਵਰੁਣ ਭਵ ਸ਼ਰਵ ਰੁਦੁ ਮਿਡ ਹਿਮ ਅਰਣਯ ਯਵ 
ਯਵਨ ਮਾਤੁਲ ਆਚਾਰੀਯਾਣਾਮ ਆਨੁਕ੍‌ 49, ਕ੍ਰੀਤਾਤ੍੍‌ ਕਰਣਪੂਰਵਾਤ੍੍‌ 50, _ਕਤਾਤ ਅਲਪਾਖਯਾਯਾਮ੍‌ 
51, ਬਹੁਵ੍ਰੀਹੇਹ ਚ ਅੰਤੋਦਾੱਤਾਤ੍‌ 52, _ਅਸ਼ਵਾਂਗ ਪੂਰਵਪਦਾਂਤ੍੍‌ ਵਾ 53, _ਸਵਾਂਗਾਤ੍੍‌ ਚ ਉਪਸਰਜਨਾਤ੍‌ 
ਅਸੰਯੋਗੋਪਧਾਤੁ 54, ਨਾਸਿਕੋ ਉਦਰ ਓਸ਼ਠ ਜੰਘਾ ਦੌਤ ਕਰਣ ਸ੍ਰਿੰਗਾਤ ਚ 55, ਨ ਕ੍ਰੋਡਾਦਿ ਬਹੁਵਚਨਹ 
56, ਸਹ ਨਵ ਵਿਧਮਾਨ ਪੂਰਵਵਾਤ੍੍‌ ਚ 57, ਨਖਮੁਖਾਤ੍ ਸੰਗਿਆਯਾਮ੍‌ 58, ਦੀਰਘ ਜਿਹਵੀ ਚ ਛੰਦਿਸ 
59, _ਦਿਕ੍ਪੂਰਵਪਦਾਤ੍੍‌ ਕੀਪ੍‌ 60, ਵਾਹਹ 61, ਸਖੀ ਅਸ਼ਿਸ਼੍ਵੀ ਇਤਿ ਭਾਸ਼ਾਯਾਮ੍‌ 62, ਜਾਤੇਹ 
ਅਸਤ੍ਰੀਵਿਸ਼ਯਾਤ ਅਯੋਪਦਾਤ 63, ਪਾਕ ਕਰਣ ਪਰਣ ਪੁਸ਼ਪ ਫਲ ਵਾਲ ਉਤਰਪਦਾਤ੍ ਚ 64, ਇਤਹ 
ਮਨੁਸ਼ਯਜਾਤੇਹ 65, ਉਕ੍੍‌ ਉਤਹ 66, ਬਾਹਵੰਤਾਤ੍ ਸੰਗਿਆਯਾਮ੍‌ 67, ਪੰਗੋਹ ਚ 68, _ਊਰੂ ਉਤਰ 
ਪਦਾਤ੍੍‌ ਅੰਪੰਯੇ 69, _ ਸੰਹਿਤ ਸ਼ਫ ਲਕਸ਼ਣ ਵਾਮਾਦੇਹ ਚ 70, _ ਕਦਰੁ ਕਮੰਡਲੋਹ ਛੰਦਿਸ 71, 
ਸੰਗਿਆਯਾਮ 72, _ਸ਼ਾਰੰਗਰਵਾਦਿ ਅਵਹ ਬੀਨ 73, _ਯਵਹ ਚਾਪ 74, ਆਵਟਯਾਤ੍ ਚ 72, 


ਤਧਿੱਤਾਹ 76, _ਯੂਨਹ ਤਿਹ 77, _ ਅਣਿਵੋਹ ਅਨਾਰਸ਼ਯੋਹ ਗੁਰੂਪੋਤਮਯੋਹ ਸ਼ਯੜ੍‌ _ਗੋਤ੍ਰੇ 78, 


ਗੋਤ੍ਰਾਵਯਵਾਤ੍ 79,  ਕ੍ਰੰਡਯਾਦਿਭਯਹ ਚ 80, _ ਦੈਵਿਯਗ ਸ਼ੌਚਿਵ੍ਰਿਕਸ਼ਿ ਸਾਤਯਮੁਗ੍ਰਿ ਕਾਂਠੇਵਿਧੀਭਯੋ 
ਅੰਯਤਰਸਯਾਮ੍‌ 81, ਸਮਰਥਾਨਾਮ ਪ੍ਰਥਮਾਤ੍ ਵਾ 82, ਪ੍ਰਾਕ ਦੀਵਯਤਹ ਅਣ 83, ਆਸ਼ਵਪਤਿਦਿਭਯਹ 
ਚ 84, ਦਿਤਯ ਅਦਿਤਿ ਆਦਿਤਯ ਪਤਿਉਤਰਪਦਾਤ੍੍‌ ਣਯਹ 85, _ ਉਤਸਾਦਿਭਯਹ ਅਵ੍ 86, 


176 


ਸਤ੍ਰੀਪੁੰਸਾਂਭਯਾਂ ਨਵ੍ਸਨਵੈ ਭਵਨਾਤ੍੍‌ 87, ਦਿਿਗੋਹ ਲੂਕ੍‌ ਅਨਪਤਯੇ 88, ਗੋਤ੍ਰੇ ਅਲੁਕ੍‌ ਅਚਿ 89, ਯੂਨਿ 
ਲੁਕ 90, ਫਕ੍ਫਿਵੋਹ ਅੰਯਤਰਸਯਾਮ੍‌ 91, ਤਸਯ ਅਪਤਯਮ੍‌ 92, ਏਕੋ ਗੋਤ੍ਰੇ 93, ਗੋਤ੍ਰਾਤ ਯੂਨਿ 
ਅਸਿਤ੍ਰਯਾਮ 94, ਅਤਹ ਇਵ 95, ਬਾਹਵਾਦਿਭਯਹ ਚ 96, _ਸੁਧਾਤੁਹ ਅਕੜ੍੍‌ ਚ 97, ਗੋਤ 
ਕੁੰਜਾਂਦਿਭਯਹ ਚਫਵ੍ 98, ਨਡਾਦਿਭਯਹ ਫਕ੍ 99, ਹਰਿਤਾਦਿਭਯਹ ਅਵ੍ 100, ਯਵਿਵੋਹ ਚ 101, 
ਸ਼ਰਧ ਛੁਨਕ ਦਰਭਾਤ੍‌ ਭ੍ਰਿਗ ਵਤਸ ਆਗ੍ਰਾਯਣੇਸ਼ੁ 102, ਢੋਣ ਪਰਵਤ ਜੀਵੰਤਾਤ ਅੰਯਤਰਸਯਾਮੁ 103, 
ਆਨੰਤਰਯੇ ਬਿਦਾਦਿਭਯਹ ਅਵ੍ 104, _ਗਰਗਾਦਿਭਯਹ ਯਵ੍ 105, _ਮਧੁਬਭ੍ਰਵੋਹ ਬ੍ਰਾਹਮਣਕੌਸ਼ਿਕਯੋਹ 
106, ਕਪਿਬੋਧਾਤ ਆਗਿੰਰਸੇ 107, ਵਤਣਡਾਤ ਚ 108, ਲੂਕ੍‌ ਸਿਤ੍ਯਾਮ 109, ਅਸ਼ਵਾਦਿਭਯਹ ਫਵ੍ 
110, _ ਭਰਗਾਤ ਤ੍ਰੈਗਰਤੇ 111, _ ਸ਼ਿਵਾਦਿਭਯਹ ਅਣ 112,  ਅਵ੍ਿਧਿਭਯਹ ਨਦੀਮਾਨੁਸ਼ੀਭਯਹ 
ਤੱਨਾਮਿਕਾਭਯਹ 113, ਰਿਸ਼ੀ ਅੰਧਕ ਵ੍ਰਿਸ਼ਣ ਕੁਰੂਭਯਹ ਚ 114, ਮਾਤੁਰੂਤ੍੍‌ ਸੰਖਿਯਾਸੰਭਦਹ ਪੂਰਵਾਇਆਹ 
115, ਕੰਨਿਯਾਹ ਕਨੀਨ ਚ 116, ਵਿਕਰਣ ਸੰਗ ਛਗਲਾਦ ਵਤਸ ਭਾਰਦਵਾਜ ਅਤ੍ਰਿਸ਼ੁ 117, ਪੀਲਾਯਾ 
ਵਾ 118, ਧਕ੍‌ ਚ ਮੰਡੂਕਾਤ੍‌ 119, ਸਤ੍ਰੀਭਯਹ ਢਕ 120, ਦਵੂਯਚਹ 121, ਇਤਹ ਚ ਅਨਿਵਹ 
122, `ਸ਼ੁਭ੍ਰਾ ਦਿਭਯਹ ਚ 123, ਵਿਕਰਣ ਕੁਸ਼ੀਤਕਾਤ ਕਾਸ਼ਯਪੇ 124, _ਭਰੁਵਹ ਵੁਕ੍ ਚ 125, 
ਕਲਿਯਾਣਾਦੀਨਾਮ ਇਨੜ੍੍‌ ਚ 126, ਕੁਲਟਾਯਾ ਵਾ 127, ਚਟਕਾਯਾ ਏਰਕ੍‌ 128, ਗੋਧਾਯਾ ਢ੍ਰਕ੍‌ 129, 
ਆਰਕ੍ ਉਦੀਚਾਮ 130, _ਕਸ਼ੁਦਾਭਯਹ ਵਾ 131, ਪਿਤ੍ਰਸ਼ਵਸੁਹ ਛਣ 132, ਢਕਿ ਲੋਪਹ 133, 
ਮਾਤ੍ਰਸ਼ਵਸੂਹ ਚ 134, _ਚਤੁਸ਼ਪਾਦਭਯੋਹ ਧਝ੍ 135, _ਗਰਿਸ਼ਟਯਾਦਿਭਯਹ ਚ 136, _ਰਾਜਸ਼ਵਸ਼ੁਰਾਤ 
ਯਤ੍‌ 137, ਕਸ਼ਤ੍ਰਾਦ ਘਹ 138, ਕੁਲਾਤ੍੍‌ ਖਹ 139, ਅਪੂਰਵਪਦਾਤ੍੍‌ ਅੰਯਤਰਸਯਾਮ ਯਢਕਵੰ 140, 
ਮਹਾਕੁਲਾਤ੍ ਅਵਖਵੋ 141, ਦੁਸ਼ਕੁਲਾਤ੍੍‌ ਧਕ੍‌ 142, ਸਵਸੁਹ ਛਹ 143, ਭ੍ਰਾਤੂ ਵਯਤ੍ੁ ਚ 144, ਵਯਨ੍‌ 
ਸਪਤਨੇ 145, _ਰੇਵਤਯਾਦਿਭਯਹ ਠਕ੍੍‌ 146, _ਗੋਤ੍ਰਸਤ੍ਰੀਯਾਹ ਕੁਤਸਨੇ ਛ ਚ 147, ਵ੍ਿਧਾਤ੍‌ ਠਕ੍‌ 
ਸੌਵੀਰੇਸ਼ੁ ਬਹੁਲਮ 148, ਫੇਹ ਛ ਚ 149, ਫਾਣਟਾਹਰਿਤਿਮਿਮਤਾਭਯਾਮ ਣਫਿਵੰ 150, ਕੁਰਵਾਦਿਭਯਹ 
ਣਯਹ 151, ਸੇਨਾਂਤਤ੍ ਲਕਸ਼ਣਕਾਰਿਭਯਹ ਚ 152, ਉਦੀਚਾਮੁ ਇਵ੍ 153, ਤਿਕਾਦਿਭਯਹ ਫਿਵ੍ 
154, ਕੌਂਸਲਯ ਕਾਮਰਾਰਯਭਯਾਮ ਚ 155, ਅਣੌ ਦੂਯਚਹ 156, ਉਦੀਚਾਮ੍‌ ਵ੍ਰਿਧਾਤ੍ ਅਗੋਤ੍ਰਾਤ੍‌ 167, 
ਵਾਕਿਨਾਦੀਨਾਂ ਕੁਕ੍ਚ 158, ਪੁਤ੍ਰੰਤਾਤ੍ ਅੰਯਤਰਸਯਾਮ 159, ਪ੍ਰਾਚਾਮ ਅਵ੍ਰਿਧਾਤ੍੍‌ ਫਿਨ ਬਹੁਲਮੁ 160, 
ਨਮੋਹ ਜਾਤੌ ਅਵਯਤੌ ਸ਼ੁਕ੍‌ ਚ 161, ਅਪਤਯੰ ਪੌਤ੍ਪ੍ਭ੍ਰਿਤਿ ਗੋਤ੍ਰਮ 162, ਜੀਵਤਿ ਤੁ ਵੰਸ਼ਯੇ ਯੂਵਾ 163, 
ਭੁਾਤਰਿ ਚ ਜਯਾਯਸਿ 164, ਵਾ ਅੰਯਸਿਮਨ ਸਪਿੰਡੇ ਸਥਵਿਰਤਰੇ ਜੀਵਤਿ 165, ਜਨਪਦ ਸ਼ਬਦਾਤ 


ਕਸ਼ੱਤਰੀਯਾਤ੍ ਅਵ 166, ਸਾਲਵੇਯ ਗੰਧਾਰਭਯਾਮ ਚ 167, ਦੂਯਚ੍ ਮਗਧ ਕਲਿੰਗ ਸੂਰਮਸ ਅਣ 168, 
ਵ੍੍‌ਧੇਤ੍ਕੋਸਲਾਜਾਦਾਤ੍੍‌ ਵਯੜ੍ 169, _ਕੁਰੂਦਿਭਯਹ ਣਯਹ 170, _ਸਾਲਵਾ ਅਵਯਵ ਪ੍ਰਤਯਗ੍ਰਥ ਕਲਕੂਟ 


ਅਸ਼ਮਕਾਤ੍੍‌ ਇਵ੍‌ 171, ਤੇ ਤਦ੍ਰਾਜਾਹ 172, ਕੰਬੋਜਾਤ੍‌ ਲੁਕ 173, ਸਤ੍ਰੀਯਾਮ੍‌ ਅਵੰਤੀ ਕੁੰਤੀ ਕੁਰੂਭਯਹ 
ਚ 174, ਅਤਹ ਚ 175, ਨ ਪ੍ਰਾਚਯ ਭਰਗਾਦਿ ਯੋਧੇਯਾਦਿਭਯਹ 176. 
ਅਧਿਆਇ ਚੌਥਾ (ਪਾਦ-ਦੂਸਰਾਂ) 


177 


ਥੇਨ ਰਕਤਮ ਰਾਗਾਤ੍‌ 1, ਲਾਕਸ਼ਾਰੋਚਨਾਤ ਠਕ੍‌ 2, ਨਕਸ਼ਤ੍ਰੇਣ ਯੂਕਤ ਕਾਲਹ 3, ਲੋਪ ਅਵਿਸ਼ੇਸ਼ੇ 4, 
ਸੰਗਿਆਤਯਾਮ੍‌ ਸ਼੍ਵਣਾ ਅਸ਼ਵਥਾਭਯਾਮ 5, ਦੁਵੰਦਾਤ ਛਹ 6, ਦ੍ਰਿਸ਼ਟਮ ਸਾਮ 7, ਵਾਮਦੇਵਾਤ ਡਯੱਡਯੋ 
8, _ਪਰਿਵ੍ਰਿਤਹ ਰਥਹ 9, ਪਾਂਡੁਕੰਬਲਾਤ੍੍‌ ਦੀਨਿਹ 10, _ਦਵੈਵੈਯਾਘ੍ਰਾਤ੍‌ ਅਵ੍ 11, _ਕੌਮਾਰ ਅਪੂਰਵ 
ਵਚਨੇ 12, ਤਤ੍ਰ ਉਧਤਮ ਅਮੇਤ੍ਭਯਹ 13, ਸਥਿਣਡਲਾਤ੍੍‌ ਸ਼ਯਿਤਰਿ ਵਰਤੇ 14, ਸੰਸਕ੍ਰਿਤਮੁ ਬਕਸ਼ਾਹ 
15, ਸ਼ੂਲੋਖਾਤ੍‌ ਯਤ੍੍‌ 16, _ਦਧਨਹ ਠਕ੍‌ 17, ਉਦਿਸ਼ਵਤਹ ਅੰਯਤਰਸਯਾਮ ਕਸ਼ੀਰਾਤ੍ ਢਵ੍੍‌ 19, ਸਾ 
ਅਸਿਮਨ ਪੌਰਣਮਾਸੀ ਇਤਿ 20, _ਆਗੁਹਾਯਣ ਅਸ਼ਵਤਥਾਤ ਠਕ੍‌ 21, _ਵਿਭਾਸ਼ਾ ਫਲਗੁਣੀ ਸ਼੍ਵਣਾ 
ਕਾਰਤਿਕੀ ਚੈਤ੍ਰੀਭਯਹ 22, ਸਾ ਅਸਯ ਦੇਵਤਾ 23, ਕਸਯ ਇਤ੍੍‌ 24, ਸ਼ੁਕ੍ਾਤ ਘਨ 25, ਅਪੋਨਪਤ੍ਹ 
ਅਪਾੱਨਪਤ੍ਰਿਭਯਾਮ ਘਹ 26, ਛ ਚ 27, ਮਹਿੰਦਰਾਤ੍੍‌ ਘਾਅਣੌ ਚ 28, ਸੋਮਾਤ੍ ਟਯਣ 29, ਵਾਯ ਰਿਤੁ 
ਪਿਤਰੁਸ਼ਸਹ ਯਤ੍ 30, _ਧਾਵਾਪ੍ਰਿਥਵੀ ਸ਼ੁਨਾਸੀਰ ਮਰੂਤਵਤ੍੍‌ ਅਗਨੀਸ਼ੋਮ ਚਾਸਤੋਸ਼ਪਤਿ ਗ੍ਰਹਿਮੇਧਾਤ੍‌ ਛੁ ਚ 
31, ਅਗਨੇ ਢਕ 32, ਕਾਲੇਭਯਹ ਭਵਵਤ੍੍‌ 33, ਮਹਾਰਾਜਾ ਪ੍ਰੇਸ਼ਠਪਦਾਤ੍੍‌ ਠਵ੍ 34, ਪਿਤ੍ਰਵਯ ਮਾਤੁਲ 
ਮਾਤਾਮਹ ਪਿਤਾਮਹਹ 35, ਤਸਯ ਸਮੂਹਹ 36, ਭਿਕਸ਼ਾਦਿਭਯਹ ਅਣ੍‌ 37, ਗੋਤ੍ਰੇਉਕਸ਼ਨ ਉਸ਼ਟ੍ਰ ਉਰਥ੍ਹ 
ਰਾਜਨ ਰਾਜਯ ਰਾਪੁਤ੍ਰ ਵਤਸ ਮਨੁਸ਼ਯ ਜਾਤ ਵੁਵ੍ 38, ਕੇਦਰਾਤ੍ ਯਝ੍ ਚ 39, ਠਵ੍ ਕਵਚਿਨਹ ਚ 40, 
ਬ੍ਰਾਹਮਣ ਮਾਣਵ ਵਾਡਵਾਤ੍੍‌ ਯਨ੍‌ 41, ਗ੍ਰਾਮ ਜਨ ਬੰਧੂਭਯਹ ਤਲ 42, ਅਨੁਦਾੱਤਦੇਹ ਅਵਰ 43, 
ਖੰਡਿਕਾਦਿਭਯਹ ਚ 44, _ਚਰਣੇਭਯਹ ਧਰਮਵਤ੍੍‌ 45, _ਅਚਿਤ ਹਸਿਤਧੇਨੋਹ ਠਕ੍੍‌ 46, ਕੇਸ਼ਾਭਯਾਮ੍‌ 
ਯਛੌ ਅੰਯਤਰਸਯਾਮ੍‌ ਪਾਸ਼ਾਦਿਭਯਹ 48, ਤਦ ਅਧੀਤੇ ਵੇਦ 58, ਕ੍ਰ ਤੂ ਕਥਾ ਦਿਸੂਤਰ ਅੰਤਾਤ੍ ਠਕ੍‌ 59, 
ਕ੍ਰਮਾਦਿਭਯਹ ਵੁਨ 60, ਅਨੁਬ੍ਰਾਹਮਣਾਤ੍ ਇਨਿਹਿ 61, ਵਸੰਤਾਦਿਭਯਹ ਠਕ੍੍‌ 62, ਪ੍ਰੰਕਤਾਤ ਲੋਕ 63, 
ਸੂਤਰਾਤ ਚ ਕੋਪਧਾਤ੍੍‌ 64, ਛੰਦੋ ਬ੍ਰਾਹਮਣਾਨਿ ਚ ਤਧਿਸ਼ਯਾਣਿ 65, ਤਦ ਅਸਿਮਨ੍‌ ਅਸਿਤ ਇਤਿ ਦੇਸ਼ੇ 
ਤੱਨਾਮਿਨ 66, ਤੇਨ ਨਿਰਵ੍ਰਿਤਮ 67, _ਤਸਯ ਨਿਵਾਸਹ 68, _ਅਦੈਰਭਵਹ ਚ 69, ਔਹ ਅਵ੍ 70, 
ਮਤੋਹ ਚ ਬਹਵਜੰਗਾਤ੍‌ 71, ਬਹਵਚਹ ਕੂਪੇਸ਼ੁ 72, ਉਦਕ੍‌ ਚ ਵਿਪਾਸ਼ਹ 73, ਸੰਕਲਾਦਿਭਯਹ ਚ 74, 
ਸਤ੍ਰੀਸ਼ੁ ਸੋਵੀਰਸਾਲਵਪ੍ਰਾਕਸ਼ੁ 75, _ ਸੁਵਾਸਤਵਾਦਿਭਯਹ ਅਣ 76, _ਰੋਣੀ 77, ਕੋਪਧਾਤ੍੍‌ ਚ 78, 
ਕ੍ਰਿਸ਼ਾਸ਼੍ਵਰਯਕੁਮੁਦਕਾਸ਼ਤ੍ਰਿਣਪ੍ਰਕਸ਼ਾਸ਼ਮਸਖਿਸੰਕਾਸ਼ਲਪਖਸਕਰਣਸਤੰਗਮਪ੍ਰਗਦਿਨਵਰਾਹਕੁਮੁਦਿਭਯਹ _ 79, 
ਜਨਪਦੇ ਲੋਪ 80, ਵਰਣਾਦਿਭਯਹ ਚ 81, ਸ਼ਰਕਰਾਯਾ ਵਾ 82, ਠਕ੍ਛੌ ਚ 83, ਨਧਾਮ ਮਤੁਪ 84, 
ਮਧਵਾਦਿਭਯਹ ਚ 85, ਕੁਮੁਦ ਨੜ ਵੇਤਸੇਭਯਹ ਡ੍ਮਤੁਪ 86, ਨੜਸ਼ਾਦਾਤ ਡ੍ਵਲਚ 87, ਸ਼ਿਖਾਯਾ 
ਵਲਚ 88, _ ਉਤਕਾਰਦਿਭਯਹ ਯਹ 89, ਨੜਾਦੀਨਾਮ ਕੁਕ੍‌ ਚ 90, ਸ਼ੇਸ਼ੇ 91, ਰਾਸ਼ਟਰਵਾਰਪਰਾਤ ਘਖੋ 
92, ਗ੍ਰਾਮਾਤ ਯਖਵੇ 93, ਕਤਿਤ੍ਰਯਾਦਿਭਯਹ ਢਕ 94, ਕੁਲ ਕੁਸ਼ਿ ਗ੍ੀਵਾਭਯਹ ਸ਼ਵਾਸਯਲੰਕਾਰੇਸ਼ੁ 95, 
ਨਧਾਦਿਭਯਹ ਢਕ 96, _ਦਕਸ਼ਿਣਾ ਪਾਸ਼ਚਾਤ ਪੁਰਸਹ ਤਯਕ੍੍‌ 97, ਕਪਿਸ਼ਯਾਹ ਸ਼ਫਕ੍‌ 98, ਰੰਕੋਹ 
ਅਮਨੁਸ਼ਯੇ ਅਣ ਚ 99, ਦਿਵ ਪ੍ਰਾਂਚ ਅਪ੍ਰਾਂਚ ਉਦੰਚ ਪ੍ਰਤੀਚਹ ਯਤ੍੍‌ 100, ਕੰਥਾਯਾਹ ਠਕ੍‌ 101, ਵਰਣੌ 
ਵਕ 102, _ਅਵਯਯਾਤ੍‌ ਤਯਪ੍‌ 103, _ ਏਸ਼ਾਮੋਹਚਹਸ਼ਵਹ ਅੰਯਤਰਸਯਾਮ੍‌ 104, _ ਤੀਰ ਰੂਪਯ 


ਉਤਰਪਦਾਤ੍੍‌ ਅਵ੍ਵੌ 105, _ਦਿਕ੍‌ ਪੂਰਵ ਪਦਾਤ੍‌ ਅਸੰਗਿਆਯਾਮ੍‌ ਵਹ 106, ਮਦ੍ਰੇਭਯਹ ਅਵ੍ 107, 


178 


ਉਦੀਚਯ ਗ੍ਰਾਮਾਤ ਚ ਬਹਵਚਹ ਅੰਤੋਦਾੱਤਾਤ੍੍‌ 108, ਪ੍ਰਸਥ ਉਤਰ ਪਦ ਪਲਦਾਦਿਕੋਪਧਾਤ੍ ਅਣ 109, 
ਕਣਵਾਦਿਭਯਹ ਗੋਤ੍ਰੇ 110, ਇਵਹ ਚ 111, ਨ ਦੂਯਹਚਹ ਪ੍ਰਾਚਭਰਤੇਸ਼ੁ 112, ਵ੍ਿਧਾਤ੍੍‌ ਛਹ 113, 
ਭਵਤਹ ਠਕ੍ਛਸੌ 114, ਕਾਸ਼ਯਦਿਭਯਹ ਠਵ੍ਰੰਠੋ 115, ਵਾਹੀਕਗ੍ਰਾਮੇਯਭਯਹ 116, ਵਿਭਾਸ਼ਾ ਉਸ਼ੀਨਰੇਸ਼ੁ 
117, ਓਦ੍ਸ਼ੇ ਠਵ੍ 118, ਵਿਿਧਾਤ੍‌ ਪ੍ਾਚਾਮੁ 119, ਧੰਵਯੋਪਧਾਤ੍ ਵੁਵ੍ 120, ਪੁਸਥ ਪੁਰ ਵ ਅੰਤਾਤ ਚ 
121, ਰੋਪਧੇਤੋਹ ਪ੍ਰਾਚਾਮ 122, ਜਨਪਦ ਤਦ ਦਵਧਯੋਹ ਚ 123, ਅਵ੍ਧਾਤ੍ ਅਪਿ ਬਹੁਵਚਨਵਿਸ਼ਯਾਤ 
124, ਕਛ ਅਗਨਿ ਵਸਤ੍ਰ ਗਰਤ ਉਤਰਪਦਾਤ੍੍‌ 125, _ਧੂਮਾਦਿਭਯਹ ਚ 126, _ਨਗਰਾਤ੍੍‌ ਕੁਤਸਨ 
ਪ੍ਰਾਵੀਣਯਯੋਹ 127, _ਅਰਯਣਾਤ੍‌ ਮਨੁਸ਼ਯੇ 128, _ਵਿਭਾਸ਼ਾ ਕੁਰੂ ਯੁਗੰਧਰਭਯਾਮ੍‌ 129, ਮਦ੍ਰਵ੍ਿਜਯੋਹ 


ਦੇ 


ਦਯ, 


ਕਨ 130, ਕੋਪਧਾਤ੍ ਅਣ 131, ਕੱਛਾਦਿਭਯਹ ਚ 132, ਮਨੁਸ਼ਯਤਤਸਥਯੋਹ ਵੁਵ੍ 133, ਅਪਦਾਤੌ 
ਸਾਲਵਾਤ੍੍‌ 134, _ਗੋਯਵਾਗਵੋਹ ਚ 135, _ਗਰਤ ਉਤਰਪਦਾਤ੍ ਛਹ 136, _ਗਹਾਦਿਭਯਹ ਚ 137, 
ਪ੍ਰਾਚਾਮ ਕਟਾਦੇਹ 138, ਰਾਗਿਹ ਕ ਚ 139, ਵ੍ਿਧਾਤ੍੍‌ ਅਕੇਕਾਂਤ ਖੋਪਦਾਤ 140, ਕੰਥਾ ਪਲਦ ਨਗਰ 
ਗ੍ਰਾਮ ਹੁਦ ਉਤਰਪਾਤ 141, _ਪਰਵਤਾਤ ਚ 142, ਵਿਭਾਸ਼ਾ ਅਮੁਨਸ਼ਯੇ 143, ਕ੍ਰਿਕਣ ਪ੍ਰਣਾਦਿ 
ਭਾਰਦਵਾਜੇ 144. 


ਅਧਿਆਇ ਚੌਥਾ (ਪਾਦ-ਤੀਸਰਾ) 


ਯੂਸ਼ਮਦਸਦੋਹ ਅੰਯਤਰਸਯਾਮ ਖਵ੍ ਚ 1, ਤਸਿਮਨ ਅਣਿ ਚ ਯੁਸ਼ਮਾਕ ਅਸਮਾਕ 2, ਤਵਕਮਮਕੌ ਏਕ 
ਵਚਨੇ 3, ਅਰਧਾਤ੍‌ ਯਤ੍੍‌ 4, ਪਰਾ ਅਵਰ ਅਧਮ ਉਤਮ ਪੂਰਵਪਾਤ੍੍‌ ਚ 5, ਦਿਕ੍‌ ਪੂਰਵਪਦਾਤ੍੍‌ ਠਵ੍ 6, 
ਗ੍ਰਾਮ ਜਨਪਦੇ ਦੇਸ਼ਾਤ੍੍‌ ਅਵ੍ਠਵੌ 7, ਮਧਯਾਤ੍੍‌ ਮਹ 8, ਅ ਸਾਂਪ੍ਰਤਿਕੇ 9, ਦੀਪਾਤ੍੍‌ ਅਨੁਸਮੁੰਦਰਮ ਯਵ੍ 
10, ਕਾਲਾਤ੍੍‌ ਠਵ੍ 11, ਸ਼੍ਰਾਧੇ ਸ਼ਰਦਹ 12, ਵਿਭਾਸ਼ਾ ਰੋਗ ਆਤਪਪਯੋਹ 13, ਨਿਸ਼ਾ ਪ੍ਰ ਦੋਸ਼ਭਯਾਮੂ ਚ 
14, ਸ਼੍ਵਸਹ ਤੁਟ ਚ 15, _ਸੰਧਿਵੇਲਾ ਰਿਤੁ ਨਕਸ਼ਤ੍ਰੇਭਯਹ ਅਣ 16, ਪ੍ਰਾਵ੍ਿਸ਼ਹ ਏਣਯਹ 17, 
ਵਰਸ਼ਭਯਹ ਠਕ੍੍‌ 18, ਛੰਦਿਸ ਠਵ੍ 19, ਵਸੰਤਾਤ੍ ਚ 20, ਹੇਮੌਤਾ ਚ 21, ਸਰਵਤ੍ ਅਣ ਚ ਤਲੋਪ੍‌ ਚ 
22, ਸਾਯਮ੍‌ ਚਿਰਮ੍‌ ਪ੍ਰਾਹਣੇ ਪ੍ਰਗੇ ਅਵਯਵੇਭਯਹ ਟਯੁ ਟਯੁਲੌ ਤੁਟ ਚ 23, _ਵਿਭਾਸ਼ਾ ਪੂਰਵਾ ਹਣ 
ਅਪਰਾਹਣਭਯਾਮ 24, ਤਤਰ ਜਤਾਹ 25, ਪ੍ਰਾਵ੍ਰਿਸ਼ਹ ਠਪ 26, ਸੰਗਿਆਯਾਮ੍‌ ਸ਼ਰਦਹ ਵੁਵ੍ 27, 
ਪੂਰਵਾਹਣ ਅਪੂਰਵਹਣ ਆਦ੍ਰਕ ਮੂਲਕ ਪ੍ਰਦੋਸ਼ਕ ਅਵਸਕਰਾਤ੍‌ ਵੁਨ੍‌ 28, _ਪਥਹ ਪੰਥ ਚ 29, 
ਅਮਾਵਾਸਯਾਯਾ ਵਾ 30, ਅ ਚ 31, ਸਿੰਧ ਅਪਰਕਰਾਭਯਾਮ ਕਨ 32, ਅਣਵੋ ਚ 33, ਸ਼੍ਰਵਿਸ਼ਠਾ 
ਕ੍ਰੀਤ ਕੁਸ਼ਲਾਹ 38, ਪ੍ਰਾਯਭਵਹ 39, ਉਪਜਾਨੁ ਉਪਕਰਣ ਉਪਨੀਵੇਹ ਠਕ੍‌ 40, ਸੰਭੂਤੇ 41, ਕੋਸ਼ਾਤ੍‌ 


ਢਵ੍ 42, ਕਾਲਾਤ੍‌ ਸਾਧੁ ਪੁਸ਼ਪਤ ਪਚਯਮਾਨੇਸ਼ੁ 43, _ਉਪਤ ਚ 44, ਆਸ਼ਵ ਯੂਜਯਾਹ ਵੁਵ੍ 45, 


ਗ੍ਰੀਸ਼ਮ ਵਸੰਤਾਤ ਅੰਯਤਰਸਯਾਮ 46, ਦੇਯਮ੍‌ ਰਿਣੇ 47, _ਕਲਾਪਿ ਅਰਸ਼ਵਥ ਯਵਬੁਸਾਤ੍‌ ਵਨ 48, 
ਗ੍ਰੀਸ਼ਮ ਅਰਸਮਾਤ੍‌ ਵੁਵ 49, _ਸੰਵਤਸਰ ਅਗ੍ਹਾਯਣੀਭਯਾਮ ਠਵ੍ ਚ 50, _ਵਯਾਹਰਤਿ ਮ੍ਰਿਗਹ 51, 


ਤਦ ਅਸਯ ਸੋਢਮੁ 52, ਤਤ ਭਵਹ 53, ਦਿਗਾਦਿਭਯਹ ਯਤ੍੍‌ 54, ਸ਼ਰੀਰ ਅਵਯਵਾਤ ਚ 55, ਦ੍ਰਿਤਿ 


179 


ਕੁਕਸ਼ਿ ਕਲਸ਼ਿ ਵਸਤਿ ਅਸਿਤਯਹੇ ਢਵ੍ 56, ਗ੍ਰੀਵਾਭਯਹ ਅਣ ਚ 57, _ ਗੰਭੀਰਾਤ੍ ਵੰਯਹ 58, 
ਅਵਯਯੀਭਾਵਾਤ੍ ਚ 59, _ ਅੰਤਹ ਪੂਰਵਪਦਾਤ੍੍‌ ਠਵ੍੍‌ 60, _ਗ੍ਰਾਮਾਤ੍੍‌ ਪਰਯਾ ਅਨੁ ਪੂਰਵਾਤ੍੍‌ 61, 
ਜਿਹਵਾਮੂਲ ਅੰਗੁਲੇਹ ਛਹ 62, _ਵਰਗਾਂਤਾਤ੍੍‌ ਚ 63, _ਅਸ਼ਬਦੇ ਅਥ੍ਖੋ ਅੰਯਤਰਸਯਾਮ 64, ਕਰਣ 
ਲਲਾਟਾਤ ਕਨ ਅਲੰਕਾਰੇ 65, _ਤਸਯ ਵਯਾਖਾਨੇ ਇਤਿ ਚ ਵਯਾਖਯਾਤਵਯਨਾਮਨਹ 66, ਬਹਵਹਚਹ 
ਅਤੋਦਾੱਤਾਤ ਠਵ੍ 67, ਕਰ ਤੁਯਗੇਭਯਹ ਚ 68, _ਅਧਯਾਗ਼ੇਸ਼ੁ ਏਵ ਰਿਸ਼ੇਹ 69, ਪੌਰੋਡਾਸ਼ ਪੁਰੋਡਾਸ਼ਾਤ 
ਸ਼ਠਨ੍‌ 70, ਛੰਦਿਸੋ ਯਦਣੌ 71, ਦੂਯਚ ਬ੍ਰਾਹਮਣ ਰਿਕ੍‌ ਪ੍ਰਥਮ ਅਧਵਰ ਪੁਰਸ਼ਚਰਣ ਨਾਮ ਅਖਯਾਤਾਤ੍‌ 
ਠਕ੍੍‌ 72, ਅਣ ਰਿਗਯਨਾਦਿਭਯਹ 73, _ ਤਤ ਆਗਤਹ 74, ਨਕ ਆਯਸਥਾਨੇਭਯਹ 75, 
ਸੁੰਡਿਕਾਦਿਭਯਹ ਅਣ 76, ਵਿਦਿਆ ਯੋਨਿ ਸੰਬੰਧਭਿਯਹ ਵੁਵ੍ 77, ਰਿਤਹ ਠਵ੍ 78, ਪਿਤੁ ਯਤ ਚ 
79, ਗੋਤ੍ਰਾਤ ਅੰਕਵਤ੍ 80, ਹੇਤ ਮਨੁਸ਼ਯੇਭਯਹ ਅੰਯਤਰਸਯਾਮ੍‌ ਰੂਪਯਹ 81, _ਮਯਟ੍ ਚ 82, 
ਪ੍ਰਭਵਤਿ 83, ਵਿਦੁਰਾਤ੍‌ ਵੰਯਹ 84, ਤਦ ਗੱਛਤਿ ਪਥਿਦੂਤਯੋਹ 85, ਅਭਿਨਿਸ਼ਕ੍ਰਾਮਤਿ ਦੁਆਰਮ 86, 
ਨਿਵਾਸਹ 89, ਅਭਿਜਨਹ ਚ 90, ਆਯੂਧਜੀਵਿਭਯਹ ਛਹ ਪ੍ਰਵਤੇ 91, ਸ਼ੰਡਿਕਾਦਿਭਯਹ ਵੰਯਹ 92, 
ਸਿੰਧੁ ਤਕਸ਼ਸ਼ਿਲਾਦਿਭਯਹ ਅਣਵੌ 93, _ਤੂਦੀ ਸ਼ਲਾਤੁਰ ਵੰਰਮਤੀ ਕੂਚਵਾਰਾਤ੍‌ ਢਕ੍ਛਣ੍ਢਵ੍ਯਕ੍‌ 94, 
ਭਕਤਿਹ 95, ਅਚਿਤਾਦ ਅਦੇਸ਼ਕਲਾਤ੍ ਠਕ੍੍‌ 96, ਮਹਾਰਾਜਾਤ ਠਵ੍ 97, ਵਾਸੁਦੇਵ ਅਰਜੁਨਭਯਾਮ 
ਵਨ 98,  ਗੋਤ੍ਰ ਕਸ਼ੱਤ੍ਰੀਯਾਖਯੇਭਯਹ ਬਹੁਲਮ ਵੁਵ੍ 99,ਜਨਪਦਿਨਾਮ ਜਨਪਦਵਤ੍ ਸਰਵਮ ਜਨਪਦੇਨ 


ਸਮਾਨਸ਼ਬਦਾਨਮੁ ਬਹੁਵਚਨੇ 100, ਤੇਨ ਪ੍ਰੋ੍‌ਕਤਮ 101, ਤਿੱਤਰਿ ਵਰਤੰਤੁ ਖੰਡਿਕਾ ਉਖਾਤ ਛਣ 102, 


ਕਾਸ਼ਯਪ ਕੌਸ਼ਿਕਾਭਯਾਮੂ ਰਿਸ਼ੀਭਯਾਮੁ ਣਿਨਿਹ 103, _ਕਲਾਪਿ ਵੈਸ਼ਾਂਪਾਯਨ ਅੰਤੇਵਾਸੀਭਯਹ ਚ 104, 
ਪੁਰਾਣ ਪ੍ਰੇਕਤੇਸ਼ੁ ਬ੍ਰਾਹਮਣ ਕਲਪੇਸ਼ੁ 105, _ ਸ਼ੋਨਕਾਦਿਭਯਹ ਛੰਦਿਸ 106, ਕਠਚਰਕਾਤ ਲੂਕ੍‌ 107, 


ਕਲਾਪਿਨਹ ਅਣ੍‌ 108, _ਯਗਲਿਨੋ ਢਿਨੁਕ੍ 109, ਪਾਰਾਸ਼ਰਯ ਸ਼ਿਲਾਲਿਭਯਾਮ੍‌ ਭਿਕਸ਼ੁ ਨਟ ਸੂਤਰਯੋਹ 
110, ਕਰਮੰਦ ਕ੍ਰਿਸ਼ਵਾਤ ਇਨਿ 111, ਤੇਨ ਏਕਦਿਕ੍‌ 112, ਉਸਿਹ ਚ 113, ਉਰਸਹ ਯਤ੍ ਚ 114, 
ਉਗਿਯਾਤੇ 115, ਕ੍ਰਿਤੇ ਗ੍ਰੰਥੇ 116, ਸੰਗਿਆਯਾਮ ਕੁਲਾਲਦਿਭਯਹ ਵੁਵ੍ 117, ਕਸ਼ੁਦਰਾ ਭੁਮਰ ਵਟਰ 
ਪਾਦਪਾਤ੍੍‌ ਅਵਰ 118, _ਤਸਯ ਇਦਮ੍‌ 119, ਰਥਾਤ੍ ਯਤ੍੍‌ 120, ਪਤ੍ਰਪੂਰਾਤ੍ ਅਵ੍ 121, ਪਤਰ 


=੩ 


ਅਧਵਰਯੂ ਪਰਿਸ਼ਦਹ ਚ 122, ਹਲਸੀਰਾਤ੍੍‌ ਠਕ੍੍‌ 123, ਦੁਵੰਦਾਤ ਵੂਨ੍‌ ਵੈਰ ਮੈਥੁਨਕਯੋਹ 124, 
ਗੋਤ੍ਰਾਚਰਣਾਤ ਵੁਵ੍ 125, _ਸੰਘਾਂਕਲਕਸ਼ੇਸ਼ੁ ਅੰਵਯੰਵਾਮ ਅਣ 126, _ਸ਼ਕਲਾਤ੍੍‌ ਵਾ 127,  ਛੰਦੋਗ 
ਅੰਕਿਥਕ ਯਗਿਕ ਬਹਵਰਿਚ ਨਟਾਤ੍੍‌ ਵੰਯਹ 128, ਨ ਦੰਡਾਮਾਣਵ ਅੰਤੇਵਾਸਿਸ਼ੁ 129, ਰੈਵਿਤਕਾਦਿਭਯਹ 
ਛਹ 130, ਤਸਯ ਵਿਕਾਰਹ 131, ਅਵਯਵੇ ਚ ਪ੍ਰਾਣਿ ਔਸ਼ਧਿ ਵ੍ਰਿਕਸ਼ੇਭਯਹ 132, ਬਿਲਵਾਦਿਭਯਹ 
ਅਣ 133, ਕੋਪਧਾਤ ਚ 134, ਤਪੁ ਜਤੁਨੋਹ ਸ਼ੁਕ੍‌ 135, ਓਹ ਅਵਰ 136, ਅਨੁਦਾਤਾਂਦੇਹ ਚ 137, 
ਪਲਾਸ਼ਾਦਿਭਯਹ ਵਾ 138, ਸ਼ੰਪਾਹ ਟਲਵਰ 139, ਮਯਟ੍ਰ ਵਾ ਏਤਯੋ ਭਾਸ਼ਾਯਾਮ ਅਭਕਸ਼ਯਾ ਅਛੰਦਨਯੋਹ 
140, ਨਿਤਯਮੂ ਵ੍ਿਧਸ਼ਰਾਦਿਭਯਹ 141, ਗੋਹ ਚ ਪੁਰੀਸ਼ੇ 142, ਪਿਸ਼ਟਾਤ ਚ 143, ਸੰਗਿਆਯਾਮ੍‌ 


ਕਨ੍‌ 144, ਵ੍ਰੀਹੇ ਪੁਰੋਡਾਸ਼ੋ 145, _ਅਸੰਗਿਆਯਾਮ ਤਿਲਯਵਾਭਯਾਮ੍‌ 146, ਦੂਯਚਹ ਛੰਦਿਸ 147, ਨ 


180 


ਵਦਰਧ੍ਰ ਬਿਲਵਾਤ 148, _ ਤਾਲਾਦਿਭਯਹ ਅਣ 149, _ ਜਾਤਰੂਪੇਭਯਹ ਪਰਿਮਾਣੋ 150, _ਪ੍ਰਾਣਿ 
ਰਜਤਾਦਿਭਯਹ ਅਵ੍‌ 151, ਵਿਤਹ ਚ ਤਤ੍ਪ੍ਰਤਯਯਾਤ੍੍‌ 152, ਕ੍ੀਤਵਤ੍ ਪਰਿਮਾਣਾਤ੍ 153, ਉਸ਼ਟਾਤ 
ਵੁਹ 154, ਉਮੋਰਣਯੋਹ ਚਾ 155, ਏਣਯਾ ਢਝ੍ਹ 156, ਗੋਪਸਯਸੋਹ ਯਤ੍ 157, ਦੋਹ ਚ 158, ਮਾਨੇ 
ਵਯਹ 159, ਫਲੇ ਲੁਕ 160, ਪਲਾਕਸ਼ਾਦਿਭਯਹ ਅਣ 161, ਜੰਬਵਾ ਵਾ 162, ਲੁਪੁ ਚ 163, 
ਹਰੀਤਕਯਾਦਿਭਯਹ ਚ 164, ਕੰਸੀਯ ਪਰਸ਼ਵਯਯੋਹ ਯੰਵੇ ਲੁਕ 165. 


ਅਧਿਆਇ ਚੌਥਾ (ਪਾਦ-ਚੌਥਾ) 


ਪ੍ਰਾਕ੍‌ ਵਹਤੇਹ ਠਕ੍‌ 1, ਤੇਨ ਦੀਵਯਤਿ ਖਨਤਿ ਜਯਤਿ ਜਿਤਮ੍‌ 2, ਸੰਸਕ੍ਰਿਤਮ 3, ਕੁਲਥ ਕੋਪਧਾਤ੍੍‌ ਅਣ 
4, _ਤਰਤਿ 5, _ ਗੋਪੁੱਛਾਤ੍ ਠਵ੍ 6, _ਨੌਦੂਯਚਹ ਨਨ 7, _ਚਰਤਿ 8, _ਆਕਰਸ਼ਾਤ੍‌ ਸ਼ਠਲੂ 9, 
ਪਰਪਾਦਿਭਯਹ ਸ਼ਠਨ 10, ਸ਼੍ਵਗਣਾਤ ਠਦ੍ਹ ਚ 11, ਵੇਤਨਾਦਿਭਯਹ ਜੀਵਤਿ 12, ਵਸਨ ਕ੍ਰਯਵਿਕ੍ਰਯਾਤ 
ਠਨ 13, ਆਯੁਧਾਤ ਛ ਚ 14, ਹਰਤਿ ਉਤਸੰਗਾਦਿਭਯਹ 15, ਭਸਤ੍ਰਾਦਿਭਯਹ ਸ਼ਠਨ 16, ਵਿਭਾਸ਼ਾ 
ਵਿਵਧਾਤ੍੍‌ 17, ਅਣ ਕੁਟਿਲਕਾਯਾਹ 18, ਨਿਵ੍ਰਿਤੇ ਅਕਸ਼ਧੂਤਾਦਿਭਯਹ 19, ਕਤ੍ਰੇਹ ਮਪ੍‌ ਨਿਤਯਮ੍‌ 20, 
ਅਪਮਿਤਯ ਯਾਚਿਤਭਯਾਮ੍‌ ਕਕ੍ਕਨੌ 21, ਸੰਸ੍ਰਿਸ਼ਟੇ 22, ਚੂਰਣਾਤ੍‌ ਇਨਿਹ 23, ਲਵਣਾਤ੍‌ ਲੁਕ 24, 
ਮੁੰਦਾਤ ਅਣ 25, _ ਵਿਯੰਜਨੈਹ ਉਪਸਿਤਕੇ 26, _ਓਜਹ ਸਹਸ ਅੰਭਸਾ ਵਰਤਤੇ 27, _ ਤਦ 
ਪ੍ਰਯਤਨੁਪੂਰਵਮ੍‌ ਈਪ ਲੋਮ੍‌ ਕੂਲਮ੍‌ 28, _ਪਰਿਮੁਖਮੁ ਚ 29, ਪ੍ਰਯਛਤਿ ਗ੍ਰਹਿਮ੍‌ 30, _ਕੁਸ਼ੀਦ 
ਦਸ਼ੈਕਦਸ਼ਾਤ ਸ਼ਠਨਸ਼ਠਚੌ 31, _ਉਛੰਤਿ 32, ਰਕਸ਼ਤਿ 33, ਸ਼ਬਦ ਦਰਦੁਰਮੁ ਕਰੋਤਿ 34, ਪਕਸ਼ੀ 
ਮਤੱਸਯ ਮ੍ਰਿਗਾਨ ਹੰਤਿ 35, ਪਰਿਪੰਥਮੁ ਚ ਤਿਸ਼ਠਤਿ 36, _ਮਾਥ ਉਤਰਪਦ ਪਦਵਯਨੁਪਦਮ ਧਾਵਤਿ 


37, _ਆਕ੍ਰੰਦਾਤ੍ ਠਵ੍ ਚ 38, _ਪਦੋਤਰਪਦਮ੍‌ ਗ੍ਰਹਿਣਾਤਿ 39, ਪ੍ਰਤਿਕੰਠ ਅਰਥ ਲਲਾਮਮ ਚ 40, 
ਧਰਮਮ ਚਰਤਿ 41, ਪ੍ਰਤਿਪਥਮੁ ਏਤਿ ਠਨ ਚ 42, ਸਮਵਾਯਾਨ ਸਮਵੈਤਿ 43, ਪਰਿਸ਼ਦਹ ਯਹ 44, 
ਸੇਨਾਯਾ ਵਾ 45, _ ਸੰਗਿਆਯਾਮੂ ਲਲਾਟ ਕੁਕੁਟਯੋ ਪਸ਼ਯਤਿ 46, _ਤਸਯ ਧੰਰਯਮੁ 47, ਅਣ 


ਮਹਿਸ਼ਯਾਦਿਭਯਹ 48, _ਰਿਤਹ ਅਵ੍ 49, ਅਵਕ੍ਯਹ 50, ਤਤ ਅਸਯ ਪਣਯਮ 51, ਲਵਣਾਟ ਠਵ੍‌ 


52, ਕਿਸ਼ਰਾਦਿਭਯਹ ਸ਼ਠਨ 53, ਸ਼ਲਾਲਨਹ ਅੰਯਤਰਸਯਾਮ੍‌ 54, ਸ਼ਿਲਪਮ 55, ਮੱਡੂਕ ਝਰਝਰਾਤ੍‌ 
ਅਣ ਅੰਯਤਰਸਯਾਮ 56, ਪ੍ਰਹਰਣਮ 57, ਪਰਸ਼ਵਘਾਤ੍ ਠਵ੍ਹ ਚ 58, ਸ਼ਕਤਿ ਯਸ਼ਟਿਹ ਈਕਕ੍‌ 59, 


ਅਸਤਿ ਨਾਸਿਤ ਦਿਸ਼ਟਮੁ ਮਤਿਹ 60, ਸ਼ੀਲਮ੍‌ 61, ਛਤ੍ਰਦਿਭਯਹ ਣਹ 62, ਕਰਮ ਅਧਿਯਯਨੇ ਵ੍ਰਿਤਮ੍‌ 
63, ਬਹਵਚ ਪੂਰਵਪਦਾਤ੍੍‌ ਠਚ੍‌ 64, ਹਿਤਮ੍‌ ਭਕਸ਼ਾਹ 65, ਤਤ ਅਸਮੈ ਦੀਯਤੇ ਨਿਯੁਕਤਮ੍‌ 66, ਸ਼੍ਰਾਣਾ 
ਮਾਸੌਦਨਾਤ੍‌ ਠਨਿਨ 67, ਭਕਤਾਤ ਅਣ ਅੰਯਤਰਸਯਾਮ 68, ਤਤ੍ਰ ਨਿਯੂਕਤਹ 69, ਆਗਾਰਾਂਤਾਤ੍੍‌ ਠਨ 
70, _ ਅਧਯਾਯਿਨਿ ਅਦੇਸ਼ਕਾਲਾਤ੍੍‌ 71, ਕਠਿਨ ਅੰਤ ਪ੍ਰਸਤਾਰ ਸੰਸਥਾਨੇਸ਼ੁ ਵਯਵਹਰਤਿ 72, ਨਿਕਟੇ 
ਵਸਤਿ 73, ਆਤਵਸਥਾਤ੍੍‌ ਸ਼ਠਲੁ 74, ਪ੍ਰਾਕ੍‌ ਹਿਤਾਤ ਯਤ੍ 75, ਤਤ ਵਹਤਿ ਰਥ ਯੂਗ ਪ੍ਰਸੰਗਮ 76, 
ਧਰਹ ਯੱਡਕੌ 77, _ਖਹ ਸਰਵ ਧਾਤੁਰਾਤ 78, ਏਕ ਧੁਰਾਤ ਲੂਕ੍੍‌ ਚ 79, ਸ਼ਕਟਾਤ ਅਣ 80, 
ਹਲਸੀਰਾਤ੍੍‌ ਠਕ੍‌ 81, ਸੰਗਿਆਯਾਮ ਜੰਯਾਹ 82, ਵਿਧਯਤਿ ਅਧਨੁਸ਼ਾ 83, ਧਨਗਣਨਮੁ ਲਬਧਾ 84, 


181 


ਅੱਨਾਤ੍ ਣਹ 85, ਵਸ਼ਮ ਗਤਹ 86, ਪਦਮ ਅਸਿਮਨ ਦ੍ਰਿਸ਼ਯਮ੍‌ 87, ਮੂਲਮੂ ਅਸਯ ਆਵਰਹਿ 88, 
ਸੰਗਿਆਯਾਮ ਧੇਨੁਸ਼ਯਾ 89, ਗ੍ਰਹਿਪਤਿਨਾ ਸੰਯੁਕਤੇ ਵੰਯਹ 90, ਨੰ ਵਯਸ ਧਰਮ ਵਿਸ਼ ਮੂਲ ਮੂਲ ਸੀਤਾ 
ਤੁਲਾਭਯਹ ਤਾਰਯ ਤੁਲਯ ਪ੍ਰਾਪਯ ਆਨਾਮਯ ਸਮ ਸਮਿਤ ਸੰਮਿਤੇਸ਼ੁ 91, ਧਰਮ ਪਥਿਨ ਅਰਥ ਨਿਆਂਇ 
ਅਨਪੇਤੇ 92, ਛੰਦਿਸੋ ਨਿਰਮਿਤੇ 93, ਉਰਸਹ ਅਣ ਚ 94, ਹਿਰਦਯਸਯ ਪ੍ਰਿਯਹ 95, ਬੰਧਨੇ ਚ 
ਰਿਸ਼ੋ 96, ਮਤ ਜਨ ਹਲਾਤ ਕਰਣ ਜਲਪ ਕਰਸ਼ੇਸ਼ੁ 97, ਤਤ੍ਰ ਸਾਧੁਹ 98, ਪ੍ਰਤਿਜਨਾਦਿਭਯਹ ਖੜ 
99, ਭਕਤਾਣ ਣਹ 100, ਪਰਿਸ਼ਦੋਹ ਛਯਹ 101, ਕਥਾਦਿਭਯਹ ਠਕ੍‌ 102, ਗੁਡਾਦਿਭਯਹ ਠਵ੍ 
103, ਪੰਥ ਅਤਿਥੀ ਵਸਤਿ ਸਵਪਤੇਹ ਢਝ੍ਹ 104, ਸਭਾਯਾ ਯਹ 105, ਢਹ ਯੰਦਿਸ 106, ਸਮਾਨ 
ਤੀਰਥੇ ਵਾਸੀ 107, _ਸਮਾਨੌਦਰੇ ਸ਼ਯਿਤ ਓ ਚ ਉਦਾਤਹ 108, _ਸੋਦਰਾਤ ਯਹ 109, ਭਵੇ ਛੰਦਿਸ 
110, ਪਾਥੋ ਨਦੀ ਭਯਾਮੂ ਡਯਣ 111, ਵੇਸ਼ੰਤ ਹਿਮਵਤਾਮ ਅਣ 112, ਸਤ੍ਰੋਤਸਹ ਵਿਭਾਸ਼ਾ ਡਯੱਡੁਯੋ 
113, ਸਗਰਭ ਸਯੂਥ ਸਨੁਤਾਤ੍ ਯਨ੍‌ 114, ਤੁਗ੍ਰਾਤ ਘਨ 115, ਅਗ੍ਰਾਤ੍ ਯਤ੍‌ 116, ਘੰੱਛੰ ਚ 117, 
ਸਮੁੰਦਾਭ੍ਰਾਤ ਘਹ 118, ਬਹਰਿਸ਼ੀ ਦੱਤਮ੍‌ 119, ਦੂਤਸਯ ਭਾਗਕਰਮਣੀ 120, ਰਕਸ਼ ਯਾਤੁਨਾਮ੍‌ ਹਨਨੀ 
121, ਰੇਵਤੀ ਜਗਤੀ ਹਵਿਸ਼ਯਾਭਯਹ ਪ੍ਰਸ਼ਸਯੇ 122, ਅਸੁਰਸਯ ਸਵਮ 123, ਮਾਯਾਯਾਮੁ ਅਣ 124, 
ਤਧਾਨ ਆਸਾਮ ਉਪਧਾਨਹ ਮੰਤ੍ਰਹ ਇਤਿ ਇਸ਼ਟਕਾਸੁ ਲੁਕ ਚ ਮਤੋਹ 125, ਅਸ੍ਰਿਵਮਾਨ ਅਣ 126, 
ਵਯਸਯਾਸੁ ਮੂਧਰਨਹ ਮਤੁਪ੍‌ 127, ਮਥਵਰਥੇ ਮਾਸਤੰਵੋਹ 128, ਮਧੋਹ ਵ ਚ 129, ਓਜਸਹ ਅਹਨਿ 
ਯਤਖੋ 130, _ਵੇਸ਼ੋਯਸ਼ਆਦੇਹ ਭਗਾਤ੍੍‌ ਯਲ 131, ਖ ਚ 132, ਪੂਰਵੈਹ ਕ੍ਰਿਤਮ੍‌ `ਇਨਯੌ ਚ 133, 
ਅਦਿਭਹ ਸੰਸਕ੍ਰਿਤਮ 134, ਸਹਸਤ੍ਹੇਣ ਸਮਿੰਤੌ ਘਹ 135, ਮਤੌ ਚ 136, ਸੋਮਮ ਅਰਹਿਤ ਯਹ 137, 
ਮਯੇ ਚ 138, ਮਧੋਹ 139, ਵਸੋਹ ਸਮੂਹੇ ਚ 140, ਨਕਸ਼ਤ੍ਰਾਤ] ਘਹ 141, _ਸਰਵਦੇਵਾਤ੍ ਤਾਤਿਲ 
142, ਸ਼ਿਵ ਸ਼ਮ੍‌ ਅਰਿਸ਼ਟਸਯ ਕਰੇ 143, ਭਾਵੇ ਚ 144. 


ਅਧਿਆਇ ਪੰਜਵਾਂ (ਪਾਦ- ਪਹਿਲਾ): 


ਪਾਕ ਕ੍ਰੀਤਾਤ੍੍‌ ਛਹ 1, _ਉਗਵਾਦਿਭਯਹ ਯਤ੍ 2, _ਕੰਬਲਾਤ੍ ਚ ਸੰਗਿਆਯਾਮੁ 3, ਵਿਭਾਸ਼ਾ ਹਵਿ 
ਅਪੂਪਾਦਿਭਯਹ 4, ਤਸਮੈ ਹਿਤਮ੍‌ 5, ਸ਼ਰੀਰਾਵਯਵਾਤ੍ ਯਤ੍ 6, ਖਲ ਯਵ ਮਾਸ਼_ਤਲ ਦ੍ਰਿਸ਼ ਬ੍ਰਾਹਮਣਹ 
ਚ 7, ਅਜਾਵਿਭਾਮ ਥਯਨ 8, ਆਤਮਨ ਵਿਸ਼ਵਜਨ ਭੋਗ ਉਤਰਪਦਾਤ ਖਹ 9, ਸਰਵ ਪੁਰਸ਼ਾਭਯਾਮ੍‌ 
ਣਢਵੌ 10, _ਮਾਣਵ ਚਰਕਾਭਯਾਮ੍‌ ਖੜ 11, _ਤਦਰਥਮ੍‌ ਵਿਕ੍ਰਿਤੇਹ ਪ੍ਰਕ੍ਰਿਤੌ 12, ਛਦਿਰੂਪਾਬਿਲੇਹ ਧਵ੍‌ 
13, ਰਿਸ਼ਭ ਉਪਾਹਨਹੋਹ ਵੰਯਹ 14, ਚਰਮਣਹ ਅਵ੍ 15, ਤਤ ਅਸਯ ਤਤ ਅਸਿਮਨ ਸਯਾਤ ਇਤਿ 
16, ਪਰਿਖਾਯਾ ਢਵ੍੍‌ ਪ੍ਰਾਕ੍‌ 17, ਵਤੇਹ ਠਝ੍ਹ 18, ਆ ਅਹਰਾਤ੍‌ ਗੋਪੁੱਛ ਸੰਖਯਾ ਪਰਿਮਾਣਾਤ ਠਕ੍‌ 19, 
ਅਸਮਾਸੇ ਨਿਸ਼ਕਾਦਿਭਯਹ 20, ਸ਼ਤਾਤ ਚ ਠੰਯਤੌ ਅਸ਼ਤੇ 21, ਸੰਖਯਾਯਾ ਅਤਿਸ਼ਦੰਤਾਯਾਹ ਕਨ 22, 
ਵਤੋਹ ਇਟ ਵਾ 23, ਵਿੰਸ਼ਤਿ ਤ੍ਰਿੰਸ਼ਤੀਭਯਾਮ ਡ੍ਵੁਨ ਅਸੰਗਿਆਯਾਮ 24, _ਕੰਸਾਟ ਟਿਠਨ੍‌ 25, 
ਸ਼ੂਰਪਾਤ੍‌ ਅਵ ਅੰਯਤਰਸਯਾਮ੍‌ 26, ਸ਼ਤਮਾਨ ਵਿੰਸ਼ਤਿਕ ਸਹਸਤ੍ਰ ਵਸਨਾਤ੍੍‌ ਅਣ 27, ਅਧਯਰਧ ਪੂਰਵ 
ਦਿਗੁਹ ਲੁਕ ਅਸੰਗਿਆਯਾਮ੍‌ 28, _ਵਿਭਾਸ਼ਾ ਕਾਰਸ਼ਪਣ ਸਹਸਤ੍ਰਭਯਾਮ 29, ਦੁਵਿ ਤ੍ਰਿ ਪੂਰਵਾਤ੍‌ 


182 


ਨਿਸ਼ਕਾਤ 30, _ਬਿਸਤਾਤ੍ ਚ 31, ਵਿਸ਼ੰਤਿਕਾਤ੍੍‌ ਖਹ 32, ਖਾਰਯਾ ਈਕਨ 33, ਪਣ ਪਾਦ ਮਾਸ਼ 
ਸ਼ਤਾਤ੍੍‌ ਯਤ੍ 34, ਸ਼ਾਣਾਤ੍‌ ਵਾ 35, ਤੇਨ ਕ੍ਰੀਤਮ 36, _ਤਸਯ ਨਿਮਿੱਤਮ ਸੰਯੋਗ ਉਤਪਾਤੌ 37, 
ਗੋਦੂਯਚਹ ਅਸੰਖਿਆ ਪਰਿਮਾਣਾ ਸ਼ਵਾਦੇਹ ਯਤ੍੍‌ 38, ਪੁਤ੍ਰਾਤ੍ ਛੁ ਚ 39, ਸਰਵ ਭੁਮੀ ਪ੍ਰਿਥਵੀਭਯਾਮ੍‌ 
ਅਣਵੌ 40, ਤਸਯ ਈਸ਼ਵਰਹ 41, ਤਤ੍ਰ ਵਿਦਿਤਹ ਇਤਿ ਚ 42, ਲੋਕ ਸਰਵਲੋਕਾਤ੍ ਠਵ੍ 43, 
ਤਸਯ ਵਾਪਹ 44, ਪਾਤ੍ਰਾਤ੍‌ ਸ਼ਠਨ੍‌ 45, ਤਤ ਅਸਿਮਨ ਵ੍ਰਿਧਯਾਯ ਪਦਾਹ ਦੀਯਤੇ 46, ਪੂਰਣਾਧਰਾਤ੍‌ 
ਠਨ 47, ਭਾਗਾਤ੍੍‌ ਯਤ੍ ਚ 48, ਤਦ ਹਰਿਤ ਵਹਿਤ ਆਵਹਿਤ ਭਾਰਾਤ੍੍‌ ਵੰਸ਼ਦਿਭਯਹ 49, ਵਸਨ 
ਦੁਵਯਭਯਾਮ ਠਨ੍ਕਵੇ 50, _ ਸੰਭਵਤਿ ਅਵਹਰਿਤ ਪਚਤਿ 51, _ ਆਢਕ ਆਚਿਤ ਪਾਤ੍ਰਾਤ ਖਹ 
ਅੰਯਤਰਸਯਾਮ 52, ਦਵਿਗੋਹ ਸ਼ਠਨ ਚ 53, ਕੁਲਿਜਾਤ ਲੁਕ ਖੋ ਚ 54, ਸਹ ਅਸਯ ਅੰਸ਼ ਵਸਨ 
ਭ੍ਰਿਤਯਹ 55, ਤਦ ਅਸਯ ਪਰਿਮਾਣਮ੍‌ 56, ਸੰਖਿਆਯਾਹ ਸੰਗਿਯਾ ਸੰਘ ਸੂਤ੍ਰ ਅਧਿਯਾਨੇਸ਼ੁ 57, ਪੰਕਤਿ 
ਵਾ 59, ਸਪਤਨਹ ਅਵ੍ ਛੰਦਿਸ 60, ਤ੍ਰਿਸ਼ੰਤ ਚਤਵਾਰਿੰਸ਼ਤਹ ਬ੍ਰਾਹਮਣੇ ਸੰਗਿਆਯਾਂ ਡਣ 61, ਤਦ 
ਅਹਰਿਤ 62, ਛੇਦਾਦਿਭਯਹ ਨਿਤਯਮ੍‌ 63, ਸ਼ੀਰਸ਼ਛੇਦਾਦ ਯਤ੍ੁ ਚ 64, ਦੰਡਾਦਿਭਯਹ 65, ਛੰਦਿਸ ਚ 
66, _ ਪਾਤ੍ਰਾਤ ਘਨ `ਚ 67, _ ਕਡੰਕਰ ਦਕਸ਼ਿਣਾਤ੍ ਛ ਚ 68, _ਸਥਾਲੀਬਿਲਾਤ੍੍‌ 69, ਯੱਗ 
ਰਿਤਵਿਜਭਯਾਮ ਘਖਵੌ 70, ਪਾਰਾਯਣ ਤੁਰਾਯਣ ਚੰਦਾਯਣਮ ਵਰੱਤਿਯਤਿ 71, ਸੰਸ਼ਯਮੁ ਆਪੱਨਹ 72, 
ਯੋਜਨਮਾਂ ਗੱਛਯਤਿ 73, ਪਥਹ ਸ਼ਕਨ 74, ਪੰਥੋ ਣ ਨਿਤਯਮੁ ਉਤਰਪਥੇਨ ਆਹਰਤਮੁ ਚ 76, ਕਾਲਾਤ 
77, ਤੇਨ ਨਿਰਵ੍ਰਿਤਮ੍‌ 78, ਤਮ ਅਧੀਸ਼ਟਹ ਭ੍ਰਿਤੋਹ ਭੂਤਹ ਭਾਵੀ 79, ਮਾਸਾਤ੍੍‌ ਵਯਸਿ ਯਤਖਵੇ 80, 
ਦਿਗੋ ਯਪ 81, ਸ਼ਣਮਾਸਾਤ ਣਯਤ੍ ਚ 82, ਅਵਯਸਿ ਠਨ ਚ 83, ਸਮਾਯਾਹ ਖਹ 84, ਦਿਗੋਹ ਵਾ 
85, ਰਾਤਰੀ ਅਹਿਨ ਸੰਵਤਸਰਾਤ੍ ਚ 86, _ਵਰਸ਼ਾਤ੍ ਲੁਕ ਚ 87, _ਚਿੱਤਵਤਿ ਨਿਤਯਮ 88, 
ਸ਼ਸ਼ਟਿਕਾਹ ਸ਼ਸ਼ਟਿਰਾਤ੍ਰੇਣ ਪੰਚਯਤੇ 89, ਵਤਸਰਾਂਤਾਤ੍੍‌ ਛਹ ਛੰਦਿਸ 90, ਸਮ ਪਰਿ ਪੂਰਵਾਤ੍ ਖ ਚ 91, 
ਤੇਨ ਪਰਿਜਯ ਲਭਯ ਕਾਰਯ ਸੁਕਰਮ 92, ਤਦ ਅਸਯ ਬ੍ਰਹਮ ਚਾਰੀਯਮ੍‌ 93, ਤਸਯ ਚ ਦਕਸ਼ਿਣਾ 
ਯੱਗਿਯਾਖਯੇਭਯਹ 94, _ਵਯੂਸ਼ਟਾਦਿ ਭਯਹ ਅਣ 96, ਤੇਨ ਯਥਾ ਕਥਾ ਚ ਹਸਤਾਭਯਾਮ ਛਯਤੌ 97, 
ਸੰਪਾਦਿਨਿ 98, ਕਰਮਵੇਸ਼ਾਤ ਯਤ੍‌ 99, ਤਸਮੈ ਪ੍ਰਭਵਤਿ ਸੰਤਾਪਦਿਭਯਹ 100, ਯੋਗਾਤ ਯਤ੍੍‌ ਚ 101, 
ਕਰਮਣ ਉਕਵ੍ 102, ਸਮਯ ਤਦ ਅਸਯ ਪ੍ਰਾਪਤਮ 103, ਰਿਤੋਹ ਅਣ 104, ਛੰਦਿਸ ਘਸ੍‌ 105, 
ਕਾਲਾਤ ਯਤ੍੍‌ 106, ਪ੍ਰਕ੍ਰਿਸ਼ਟੇ ਠਵ੍ 107, ਪ੍ਰਯੋਜਨਮੁ 108, ਵਿਸ਼ਾਖਾ ਆਸ਼ਾਢਾਤ੍ ਅਣ ਮੌਥ ਦੰਡਯੋਹ 
109, ਅਨੁ ਪ੍ਰ ਵਚਨਾਦਿਭਯਹ ਛਹ 110, _ਸਮਾਪਨਾਤ੍੍‌ ਸਪੂਰਵਪਦਾਤ੍‌ 111, ਏਕਾਗਾਰਿਕਟ੍‌ ਚੌਰੇ 112, 
ਆਕਾਲਿਕਟ ਆਧੰਤ ਵਚਨੇ 113, ਤੇਨ ਤੁਲਯਮ੍‌ ਕ੍ਰਿਯਾ ਚੇਤ ਵਤਿਹ 114, ਤਤ ਤਸਯ ਇਵ 115, 
ਤਦ ਅਰਹਮ 116, ਉਪਸਰਗਾਤ੍ ਛੰਦਿਸ ਧਾਤਵਰਥੇ 117, _ਤਸਯ ਭਾਵਹ ਤਵਤਲੌ 118, ਆਤ ਚ 


ਤਵਾਤ੍ 119, ਨ ਨਵ ਪੂਰਵਾਤ੍੍‌ ਤਤਪੁਰਸ਼ਾਤ੍‌ ਅਚਤੁਰ ਮੰਗਲ ਲਵਣ ਕਤ ਰਸ ਲਸੇਭਯਹ 120, 


ਪ੍ਰਿਥਵਾਦਿਭਯਹ ਇਮਨਿਚ੍ੁ ਵਾ 121, ਵਰਣ ਦ੍ਰਿੜਾਦਿਭਯਹ ਸ਼ਯਵ੍‌ `ਚ 122, ਗੁਣ ਵਚਨ 
ਬ੍ਰਾਹਮਣਾਦਿਭਯਹ ਕਰਮਣਿ ਚ 123, ਸਤੇਨਾਤ੍ ਯਤ੍ ਨ ਲੋਪ ਚ 124, ਸਖਯੂਹ ਯਹ 125, ਕਪਿ 


183 


ਗਿਆਤੋਹ ਢਕ 126, ਪਤਿ ਅੰਤ ਪੁਰੋਹਿਤਦਿਭਯਹ _ਯਕ੍ _127, ਪ੍ਰਾਣ ਭ੍ਰਿੱਜ ਜਾਤਿ 
ਵਯਵਚਨੋਤਗਾਤ੍ਰਾਦਿਭਯਹ ਅਵ੍ 128, _ਹਾਯਨ ਅੰਤ ਯੂਵਾਦਿਭਯਹ ਅਣ 129,  ਇਗੰਤਾਤ੍‌ `ਚ 
ਲਘੂਪੂਰਵਾਤ੍‌ 130, _ਯੋਪਧਾਤ੍੍‌ ਗੁਰੂ ਉਪੰਤਮਾਤ ਵੁਵ੍੍‌ 131 ਦੁੰਦ ਮਨੋਗਿਆਦਿਭਯਹ ਚ 132, 


ਗੋਤ੍ਰਚਰਣਾਤ੍੍‌ ਸ਼ਲਾਘਾ ਅਤਿਯਾਕਰਤ ਦਵੇਤੇਸ਼ੁ 133, ਹੋਤ੍ਰਾਭਯਹ ਛਹ 134, ਬ੍ਰਾਹਮਣਹ ਤਵਹ 135. 


ਅਧਿਆਇ ਪੰਜਵਾਂ (ਪਾਦ-ਦੂਸਰਾ) 


ਧਾਂਨਯਨਾਮ ਭਵਨੇ ਕਸ਼ੇਤ੍ਰੇ ਖਵ੍ਹ 1, ਵੀਹਿ ਸ਼ਾਲਯੋਹ ਢਕ 2, ਯਵ ਯਵਕ ਸ਼ਸ਼ਟਿਕਾਤ ਯਤ੍‌ 3, ਵਿਭਾਸ਼ਾ 
ਤਿਲ ਮਾਸ਼ ਉਮਾ ਭੰਗਾ ਅਣੁਭਯਹ 4, _ਸਰਵਚਰਮਣਿਹ ਕ੍ਰਿਤ ਖਖਵੌ 5, _ਯਥਾਮੁਖ ਸੰਮੁਖ ਖਸਯ 
ਦਰਸ਼ਨਹ ਖਹ 6, ਤਤ ਸਰਵਾਦੇਹ ਪਥਤਿ ਅੰਗ ਕਰਮ ਪਾਤ੍ਰਮ ਵਯਾਪਨੌਤਿ 7, ਆਪ੍ਰਪਦਮ ਪ੍ਰਾਪਨੋਤਿ 
8, _ਅਨੁਪਦ ਸਰਵੱਨ ਅਯਾਨਯਮ੍‌ ਬੁੱਧਾ ਭਕਸ਼ਿਯਾ ਤਨੇਸ਼ੂ 9, _ਪਰੋਵਰ ਪਰੰਪਰ ਪੁਤ੍ਰ ਪੌਤ੍ਰ ਅਨੁਭਵਤਿ 
10, _ਆਵਾਰਾਪਾਰ ਅਤਿਅੰਤ ਅਨੁਕਾਮਮ੍‌ ਗਾਮੀ 11, ਸਮਾਂ ਸਮਾਮ੍‌ ਵਿਜਾਂਯਤੇ 12, _ਅਧਸ਼ੀਨ 
ਅਸ਼ਟਬਧੇ 13, ਆਗਵੀਨਹ 14, ਅਨੁਗੁ ਅਲੰਗਾਮੀ 15, ਅਧਵਨਹ ਯਤਖੌ 16, ਅਭਯਮਿਤ੍ਰਾਤ ਛ ਚ 
17, _ਗੋਸ਼ਠਾਤ੍‌ ਖਵ੍‌ ਭੂਤ ਪੂਰਵੇ 18, _ਅਸ਼ਵਸਯ ਏਕਾਹਗਮਹ 19, _ਸ਼ਾਲੀਨ ਕੁਪੀਨੇ ਅਧ੍ਰਿਸ਼ਟਾ 
ਕਾਰਯਯੋਹ 20, ਵ੍ਰਾਤੇਨ ਜੀਵਤਿ 21, ਸਾਪਤਪਦੀਨਮੁ ਸਖਯਮ੍‌ 22, ਹੈਯੰਗਵੀਨਮੁ ਸੰਗਿਆਯਾਮੁ 23, 
ਤਸਯ ਪਾਕਮੂਲੇ ਪੀਲਵਾਦਿਕਰਣਦਿਭਣਹ ਕੁਣਬਜਾਹਚੌ 24, _ਪਕਸ਼ਾਤ੍ ਤਿਹ ਤੇਨ ਵਿਤਹ ਚੁੰਚੁਪਚਪਣੇ 
26, ਵਿਨਵਭਯਾਮ ਨਾਨਾਵੌ ਨ ਸਹ 27, ਵੇਹ ਸ਼ਾਲਚ ਸੰਗਟਚੌ 28, ਸੰਪ੍ਰੋਦਹ ਚ ਕਟਚ 29, ਆਵਾਤ੍‌ 
ਕੁਟਾਰਚ ਚ 30, ਨਤੇ ਨਾਸਿਕਾਯਾਹ ਸੰਗਿਆਯਾਮ ਟੀਟਚ ਨਾਟਚ ਭ੍ਰਟਚ੍ਹ 31, ਨੇਹ ਬਿਡਚ੍ ਬਿਰੀਸਢੋਂ 
32, ਇਨਚਪਿਟਚ ਚਿਕਚਿ 33, _ਉਪਾਧਿਭਯਾਮ੍‌ ਤਯਕਨ੍‌ ਆਸੱਨਾਰੂਢਯੋਹ 34, _ਕਰਮਣਿ ਘਟਹ 
ਅਠਚ੍‌ 35, ਤਤ ਅਸਯ ਸੰਜਾਤਮ੍‌ ਤਾਰਕਾਦਿਭਯਹ ਇਤਚ੍੍‌ 36, ਪ੍ਰਾਮਾਣੋ ਦੂਯਸਚ ਦਧਨਚ੍‌ ਮਾਤ੍ਰਚਹ 
37, ਪੁਟਸ ਹਸਤਿਨ ਭਯਾਮ ਅਣ ਚ 38, ਯੱਤਦੇਤੇਭਯਹ ਪਰਿਮਾਣੇ ਵਤੁਪ੍‌ 39, ਕਿਮਿਦੰਭਯਾਮ ਵੋ 


ਘਹ 40, _ਕਿਮਹ ਸੰਖਿਯਾ ਪਰਿਮਾਣੌ ਇਤਿ ਚ 41, ਸੰਖਿਯਾਯਾ ਅਵਯਵੇ ਤਯਪ੍ 42, ਦਿਤ੍ਰਿਭਯਾਮ੍‌ 
ਤਯਸਯ ਅਯਚ੍੍‌ ਵਾ 43, ਉਭਾਤ ਉਦਾਤ ਨਿਤਯਮ੍‌ 44, ਤਦ ਅਸਿਮਨ ਅਧਿਕਮ ਇਤਿ ਦਸ਼ਾਂਤਾਤ 45, 
ਸ਼ਦੰਤ ਵਿਸ਼ੰਤਿਹ ਚ 46, _ਸੰਖਿਯਾਯਾਹ ਗੁਣਸਯ ਨਿਮਾਨੇ ਮਯਟ੍ਰ ਤਸਯ ਪੂਰਣੇ ਡਟ 48, ਨਾਂਨਾਤ੍‌ 
ਅਸੰਗਯਾਦੇਹ ਮਟ੍ 49, ਥਟ੍ ਚ ਛੰਦਿਸ 50, ਸ਼ਟਰ ਕਤਿ ਕਤਿਪਯ ਚਤੁਰਾਮ੍‌ ਥੁਕ੍‌ 51, ਬਹੁ ਪੂਗ ਗਣ 
ਸੰਘਸਯ ਤਿਥੂਕ੍੍‌ 52, _ਵਤੋਹ ਇਥੁਕ੍‌ 53, ਦੇਹ ਤੀਯਹ 54, _ ਤ੍ਹੇਹ ਸੰਪ੍ਰਸਾਰਣਮੁ ਚ 55, 
ਵਿਸ਼ੰਤਿਦਿਭਯਹ ਤਮਟ ਅੰਯਤਰਸਯਾਮ 56, ਨਿਤਯਮ੍‌ ਸ਼ਤਾਦਿ ਮਾਸ ਅਰਧਮਾਸ ਸੰਵਤਸਰਾਤ੍ ਚ 57, 
ਸ਼ਸ਼ਟਯਾਦੇਹ ਚ ਅਸੰਖਯਾਦੇਹ 58, ਮਤੌ ਛਹ ਸੂਕਤਸਾਮਨੋਹ 59, ਅਧਿਯਾਯ ਅਨੁਵਾਕਯੋਹ ਲੁਕ 60, 
ਵਿਮੁਕਤਾਦਿਭਯਹ ਅਣ 61, ਗੋਸ਼ਦਾਦਿਭਯਹ ਵੁਨ 62, ਤਤ੍ਰ ਕੁਸ਼ਲਹ ਪਥਹ 63, ਆਕਰਸ਼ਾਦਿਭਯਹ 
ਕਨ੍‌ 64, ਧਨ ਹਿਰਣਯਾਤ੍੍‌ ਕਾਮੇ 65, _ਸਵਾਂਗੇਭਯਹ ਪ੍ਰਸਿਤੇ 66, _ਉਦਰਾਤ੍੍‌ ਠਕ੍‌ ਆਧੂਨੇ 67, 


ਸ਼ਸਯੇਨ ਪਰਿਜਾਤਹ 68, _ਅੰਸ਼ੰ ਹਾਰੀ 69, ਤੰਤ੍ਰਾਤ੍ ਅਚਿਰਾਪਹਰਤੇ 70, _ ਬ੍ਰਾਹਮਣ ਉਸ਼ਣਿਕੇ 


184 


ਸੰਗਿਆਯਾਮ 71, _ਸ਼ੀਤ ਊਸ਼ਣਭਯਾਮ ਕਾਰਿਣਿ 72, _ਅਧਿਕਮ੍‌ 73, ਅਨੁਕ ਅਭਿਕ ਅਭੀਕਹ 


ਕਮਿਤਾ 74, ਪਾਰਸ਼੍ਰੇਨ ਅੰਵਿਛਤਿ 75, _ਅਯਹ ਸ਼ੂਲ ਦੰਡਾਜਿਨਭਯਾਮ੍‌ ਠਕਠਵੌ 76, _ਤਾਵਤਿਥਮ੍‌ 
ਗ੍ਹਣਮੁ ਇਤਿ ਲੁਕ ਵਾ 77, ਸਹ ਏਸ਼ਾਂ ਗ੍ਰਾਮਣੀਹ 78, ਸ਼੍ਰਿਲਮੁ ਅਸਯ ਬੰਧਨਮੁ ਕਰਭੇ 79, ਉਤਕਹ 
ਉਨਮਨਾਹ 80, ਕਾਲ ਪ੍ਰਯੋਜਨਾਤ੍੍‌ ਰੋਗੇ 81, ਤਤੁ ਅਸਿਮਨ ਅੱਨਮੁ ਸੰਗਿਆਯਾਮ 82, ਕੁਲਮਾਸ਼ਾਤ 


ਅਵ੍ 83, ਸ਼੍ਰੰਤ੍ਰਿਯਨ੍‌ ਛੰਦ ਅਧੀਤੇ 84, ਸ਼੍ਰਾਧਰਮ੍‌ ਅਨੇਨ ਭੁਕਤਮ੍‌ ਇਨਿਠਨੌ 85, _ਪੂਰਵਾਤ੍੍‌ ਇਨਿਹ 
86, _ਸਪੂਰਵਾਤ੍੍‌ ਚ 87, _ਇਸ਼ਟਾਦਿਭਯਹ ਚ 88, _ਛੰਦਿਸ ਪਰਿਪੰਥਿਨ੍‌ ਪਰਿਪਰਿਨੌ ਪਰਯਸਥਾਤਰਿ 
89, _ ਅਨੁਪਦੀ ਅੰਵੇਸ਼ਟਾ 90, _ਸਾਕਸ਼ਾਤ੍ ਦਰਸ਼ਟਰਿ ਸੰਗਿਆਯਾਮ 91, ਕਸ਼ੇਤ੍ਰਯਿਚ ਪਰਕਸ਼ੇਤ੍ 
ਚਕਿਤਸਯਹ 92, ਇੰਦਰਯਮੁ ਇੰਦਰ ਲਿੰਗਮੁ ਇਤਯਾਦਿਸ਼ੁ ਪ੍ਰਤਯੇਕਮ ਇਤਿ ਵਾ 93, ਤਤੁ ਅਸਯ 
ਅਸਤਿ ਅਸਿਮਨ ਇਤਿ ਮਤੁਪ੍‌ 94, ਰਸਾਦਿਭਯਹ ਚ 95, ਪ੍ਰਣਿਸਥਾਤ ਆਤਹ ਲਚ੍ ਅੰਯਤਰਸਯਾਮ੍‌ 
96, _ਸਿਧਮਾਦਿਭਯਹ ਚ 97, _ਵਤਸਾਂਸਾਭਯਾਮ ਕਾਮਬਲੇ 98, _ਫੇਨਾਤ੍ ਇਲਚ੍ ਚ 99, ਲੋਮਾਦਿ 
ਪਾਮਾਦਿ ਪਿੱਛਾਦਿਭਯਹ ਸ਼ਨੇਲਚਹ 100, _ ਪ੍ਰਗਿਯਾ ਸ਼ਰਧਾ ਅਰਚਾਦਿਭਯਹ ਣਹ 101, _ਤਪਹ 
ਸਹਸਤ੍ਰਾਭਯਾਮੁ ਵਿਨੀਨੀ 102, ਅਣ ਚ 103, ਸਿਕਤਾ ਸ਼ਰਕਰਾਭਯਾਮੁ ਚ 104, ਦੇਸ਼ੇ ਲੁਬਿਲਚੌ ਚ 
105, ਦੰਤਹ ਉੱਨਤ ਉਰਚ੍ 106, ਉਸ਼ ਸੁਸ਼ਿ ਮੁਸਕ ਮਧੁ ਰਹ 107, ਧੁ ਦਰੁ ਭਯਾਮ ਮਹ 108, 
ਕੇਸ਼ਾਤ ਵਹ ਅੰਯਤਰਸਯਾਮ 109, ਗਾਂਡੀ ਅਜਗਾਤ ਸੰਗਿਆਯਾਮ 110, ਕਾਂਡਾਂਡਾਤ ਈਰੱਨੀਰਚੌ 111, 
ਰਜਹ ਕ੍ਰਿਸ਼ਿ ਆਸੁਤਿ ਪਰਿਸ਼ਦੋ ਵਲਚ੍ 112, _ਦੰਤਸ਼ਿਖਾਤ ਸੰਗਿਆਯਾਮੂ 113, ਜਯੋਤਸਨਾ ਤਮਿਸਤ੍ਰਾ 
ਸ਼ੰਗਿਣਾ ਊਰਜਸਿਵਨ੍‌ ਊਰਜਸਵਲ ਗੋਮਿਨ੍‌ _ਮਲਿਨ ਮਲੀਮਸਾਹ 114, _ਅਤਹ ਏਨਿਠਨੌ 115, 
ਵ੍ਰੀਹਿਦਿਭਯਹ ਚ 116, ਤੁੰਦਾਦਿਭਯਹ ਇਲਚ੍੍‌ ਚ 117, ਏਕ ਗੋ ਪੂਰਵਾਤ੍੍‌ ਠਵ੍‌ ਨਿਤਯਮ੍‌ 118, ਸ਼ਤ੍‌ 
ਸਹਸਤ੍ਰਾਂਤ ਚ ਨਿਸ਼ਕਾਤ੍‌ 119, ਰੂਪਾਤ ਆਹਤ ਪ੍ਰਸ਼ੰਸਯੋਹ ਯਪ੍‌ 120, ਅਸ ਮਾਯਾ ਮੇਧਾ ਸਤ੍ਰਜਹ 
ਵਿਨਿਹ 121, ਬਹਲਮ੍‌ ਛੰਦਿਸ 122, ਉਰਣਾਯਾਹ ਯੁਸ੍‌ 123, ਵਾਚਹ ਗਿਮਨਿਹ 124, ਆਲਜਾਟਯੋਹ 
ਬਹੁ ਭਾਸ਼ਿਣਿ 125,  ਸਵਾਮਿਨ੍‌ ਏਸ਼ਵਰਯੇ 126, ਅਰਸ਼ ਆਦਿਭਯਹ ਅਚ੍ _127, _ਦੁੰਦੋ 
ਪਤਾਪਗਹਰਯਾਤ੍‌ ਪ੍ਰਣਿਸਥਾਤ੍੍‌ ਇਨਿ 128, ਵਾਤਾਤੀਸਾਰਾਭਯਾਮ੍‌ ਕੁਕ੍‌ ਚ 129, ਵਯਸਿ ਪੂਰਣਾਤ੍੍‌ 130, 
ਸੁਖਾਦਿਭਯਹ ਚ_131, _ ਧਰਮਸ਼ੀਲ ਵਰਣ ਤਾਂਤ] ਚ 132,  ਹਸਤਾਤ੍੍‌ ਜਾਤ 133, _ ਵਰਣਾਤ 


੮ 


ਬ੍ਰਹਮਚਾਰਿਣਿ 134, ਪੁਸ਼ਕਰਾਦਿਭਯਹ ਦੇਸ਼ੇ 135 ਬਲਾਦਿਭਯਹ ਮਤੁਪ੍ ਅੰਯਤਰਸਯਾਮ੍‌ 136, 
ਸੰਗਿਆਯਾਮ ਮੰਮਾਭਯਾਮੁ 137, ਕੰ ਸੰ ਭਯਾਮ ਬ ਭ ਯੂਸ ਤਿ ਤ ਯਸ੍ਹ 138, ਤੁੰਦ ਵਲੀ ਵਟਿਹ ਭਹ 
139, ਅਹਮ ਸ਼ੁਭਮੋਹ ਯੂਸ੍‌ 140. 


ਅਧਿਆਇ ਪੰਜਵਾਂ (ਪਾਦ-ਤੀਸਰਾ) 


ਪ੍ਰਾਕ ਦਿਸ਼ਹ ਵਿਭਕਤਿਹ 1, ਕਿੰ ਸਰਵਨਾਮ੍‌ ਬਹੁਦਿਭਯਹ ਅਦੂਯਾਦਿਭਯਹ 2, ਇਦਮ ਇਸ਼੍‌ 3, ਏਤੇਤੇ 
ਰਥੋਹ 4, ਏਤਦਹ ਅਨ 5, ਸਰਵਸਯ ਸਹ ਅੰਯਤਰਸਯਾਮ 6, ਪੰਚਮਯਾ ਤਾਸਿਲ੍‌ 7, ਤਸੇਹ ਚ 8, 


ਪਰਯਭਯਾਮ ਚ 9, ਸਪਤੰਯਾਹ ਤਰਲ 10, ਇਦਮ ਹਹ 11, ਕਿਮਹ ਅਤ 12, ਚਾ ਹ ਚ ਛੰਦਿਸ 13, 


185 


ਇਤਰਾਭਯਹ ਅਪਿ ਦ੍ਰਿਸ਼ਯਤੇ 14, ਸਰਵ ਏਕਾ ਅੰਨਯ ਕਿਮ ਯਦ੍ ਤਦਹ ਕਾਲੇ ਦਾ 15, ਇਦਮਹ 
ਹਿਰਲੂ 16, _ਅਧੁਨਾ 17, ਦਾਨੀਮ ਦਾ ਚ 18, ਤਦਹ ਦਾ ਚ 19, ਤਯੋਹ ਦਾਰਹਿਲੌਚ ਛੰਦਿਸ 20, 


ਪੂਰਵਧੁਰੰਯੇਧੁਰੰਯਤਰੇਧੁਰਿਤੇਧੁਰਪਰੇਧੁਰਧਰੇਧੁਰੂਭਯੇ ਉਤਰੇਧੁਹ 22, _ਪ੍ਰਕਾਰਵਚਨੇ ਥਾਲ 23, _ਇਦਮ੍‌ 
ਥਮੁਹ 24, ਕਿਮਹ ਚ 25, ਥਾ ਹੇਤੌ ਚ ਛੰਦਿਸ 26, _ਦਿਕਸ਼ਬਦੇਭਯਹ ਸਪਤ ਮਯੰਤ ਪੰਚਮਯੰਤ 
ਪ੍ਰਥਮੰਤਭਯਹ ਦਿਗ ਦੇਸ਼ ਕਾਲੇਸ਼ਵਸਤਾਤਿ 27, _ਦਕਸ਼ਿਣੌ ਉਤਰਾਭਯਾਮ ਅਤਸੁਚ 28, ਵਿਭਾਸ਼ਾ 
ਪਰਵਰਾਭਯਾਮ 29, ਅੰਵੇਹ ਲੂਕ੍‌ 30, ਉਪਰ ਉਪਰਿਸ਼ਟਾਤ 31, ਪਸ਼ਚਾਤ੍੍‌ 32, ਪਸ਼ ਪਸ਼ਾ ਚ ਛੰਦਿਸ 
33, ਉਤਰ ਅਧਰ ਦਕਸ਼ਿਣਾਤ੍‌ ਆਤਿਹ 34, _ ਏਨਪ੍‌ ਅੰਯਤਰਸਯਾਮ੍‌ ਅਦੂਰੇ ਅਪੰਚਮਯਹ 35, 
ਦਕਸ਼ਿਣਾਤ੍੍‌ ਆਚ 36, ਆਹਿ ਚ ਦੂਰੇ 37, _ਉਤਰਾਤ੍੍‌ ਚ 38, ਪੂਰਵ ਅਧਰ ਅਵਰਾਣਾਮ੍‌ ਅਸਿ 
ਪੁਰਧਵਹ ਚ ਏਸ਼ਾਮ 39, ਅਸਤਤਿ ਚ 40, ਵਿਭਾਸ਼ਾ ਅਵਰਸਯ 41, ਸੰਖਿਆਯਾ ਵਿਦਿਆਰਥੇ ਧਾ 
42, ਅਧਿਕਰਣਵਿਚਾਲੇ ਚ 43, ਏਕਾਤ੍ ਧਹ ਧਯਮੁੰਵ ਅੰਯਤਰਸਯਾਮ 44, ਦਿਤ੍ਰਯੋਹ ਚ ਧਮੁਵ੍ਰ 45, 
ਏਧਾਚ ਚ 46, _ਯਾਪਯੇ ਪਾਸ਼ਾਪ੍ 47, _ਪੂਰਣਾਦ ਭਾਗੇ ਤੀਯਤ੍੍‌ ਅਨ 48. ਪ੍ਰਾਕ੍‌ ਏਕਾਦਸ਼ਭਯਹ 
ਅਛੰਦਿਸ 49, ਸ਼ਸ਼ਨ ਅਸ਼ਟਮਾਭਯਾਮ੍‌ ਵ ਚ 50, ਮਾਨ ਪਸ਼ੂ ਅੰਗਯੋਹ ਕੰਲੁਕੌ ਚ 51, _ਏਕਾਤ੍‌ 
ਆਕਿਨਿਚ੍੍‌ ਚ ਅਸਹਾਏ 52, _ ਭੂਤਪੂਰਵੇ ਚਰਟ੍ 53, _ਸ਼ਸ਼ਠਯਾਹ ਰੂਪਯ ਚ 54, _ ਅਤਿਸ਼ਾਯਨੇ 
ਤਮਬਿਸ਼ਠਨੌ 55, ਤਿੰਬ੍੍‌ ਚ 56, ਦਿ ਵਚਨ ਵਿਭਾਜਯ ਉਪਪਦੇ ਤਰਬੀਯਸੁਨੌ 57, _ ਅਜਾਦੀ 
ਗੁਣਵਚਨਾਤ੍ ਏਵ 58, ਤੁਹ ਛੰਦਿਸ 59, ਪ੍ਰਸ਼ਸਯਸਯ ਸ਼੍ਹ 60, ਜਯ ਚ 61, ਵ੍ਿਧਿਸਯ ਚ 62, 
ਅੰਤਿਕ ਬਾੜਯੋਹ ਨੇਦਸਾਧੋ 63, _ਯੁਵਾਲਪਯੋਹ ਕਨ ਅੰਯਤਰਸਯਾਮ 64, _ਵਿੰਮਤੋਹ ਲੂਕ੍‌ 65, 
ਪ੍ਰਸ਼ੰਸਾਯਾਮ੍‌ ਰੂਪਪ੍‌ 66, _ਈਸ਼ਦਰ ਸਮਾਪਤ ਕਲਪਬ੍੍‌ ਦੇਸ਼ਯ ਦੇਸ਼ੀਯਰਹ 67, _ਵਿਭਾਸ਼ਾ ਸੁਪਹ ਬਹੁਚ੍‌ 
ਪੁਰਸਤਾਤ੍‌ ਤੁ 68, ਪ੍ੁਰਕਾਰਵਚਨੇ ਜਾਤੀਯਰ 69, ਪ੍ਰਾਕ ਇਵਾਤ੍ ਕਹ 70, ਅਵਯਵ ਸਰਵਨਾਮ ਅਕਚ੍‌ 
ਪ੍ਰਾਕ ਟੇਹ 71, _ਕਸਯ ਚ ਦਹ 72, ਅਗਿਆਤੇ 73, ਕੁਤਿਸਤੇ 74, ਸੰਗਿਆਯਾਮੁ ਕਨ 75, 


੮ 


79, ਪ੍ਰਾਚਾਮੁ ਉਪਾਦੇ ਅਡਜਵੁਚੌ ਚ 80, ਜਾਤਿਨਾਮਨਹ ਕਨ 81, ਅਜਿਨਾਂਤਸਯ ਉਤਰਪਦ ਲੋਪਹ ਚ 


82, ਠਾਜਾਦੌ ਉਧਰਵਮ੍‌ ਦਵਿਤੀਯਾਤ੍੍‌ ਅਚਹ 83, _ਸ਼ੋਵਲ ਸੁਪਰਿ ਵਿਸ਼ਾਲ ਵਰੂਣ ਆਰੀਯਾਮਦੀਨਾਮ 
ਤ੍ਰਤੀਯਾਤ੍ 84, ਅਲਪੇ 85, ਹੁਰਸਵੇ 86, ਸੰਗਿਆਯਾਮ ਕਨ 87, ਕੁਟੀ ਸ਼ਮੀ ਸ਼ੁੰਡਾਦਿਭਯਹ ਰਹ 88, 
ਕੁਤਵਾ ਡੁਪਚ 89, ਕਾਸੂ ਗੋਣੀਭਯਾਮ੍‌ ਸ਼ਟਰਚ੍‌ 90, ਵਤਸ ਉਕਸ਼ਨ ਅਸ਼ਵ ਰਿਸ਼ਭਸ਼ਹ ਚ ਤਨੁਤਵੇ 91, 
ਕਿੰਯਤੱਦਹ ਨਿਰਧਾਰਣੇ ਦਵਿਯੋਹ ਏਕਾਸਯ ਡਤਰਚ੍੍‌ 92, ਵਾ ਬਹੂਨਾਮ੍‌ ਜਾਤਿਪ੍ਰਸ਼ਨੇ ਡਤਮਚ੍‌ 93, ਏਕਾਤ੍‌ 
ਚ ਪ੍ਰਾਚਾਮ 94, ਅਵਕਸ਼ੇਪਣੇ ਕਨ 95, ਇਵੇ ਪ੍ਰਤਿਕ੍ਰਿਤੌ 96, ਸੰਗਿਆਯਾਮ ਚ 97, ਲੁਪ੍‌ ਮਨੁਸ਼ਯੇ 
98, ਜੀਵਿਕਾਰਥੇ ਚ ਅਪਣਯੇ 99, ਦੇਵਪਥਾਦਿਭਯਹ ਚ 100, ਵਸਤੇ ਢਵ੍ 101, ਸ਼ਿਲਾਯਾਹ ਢਹ 
102, ਸ਼ਾਖਾਦਿਭਯਹ ਯਤ੍ 103, ਦ੍ਰਵੰਮ ਚ ਭਵਯੇ 104, ਕੁਸ਼ਾਗ੍ਰਾਤ ਛਹ 105, ਸਮਾਸਾਤ੍ ਚ 
ਤਦ੍ਵਿਸ਼ਾਯਾਤ੍੍‌ 106, ਸ਼ਰਕਰਾਦਿਭਯਹ ਅਣ 107, _ਅੰਗੁਲਾਦਿਭਯਹ ਠਕ੍੍‌ 108, _ਏਕਸ਼ਾਲਯਹ ਠਚ੍‌ 


186 


ਅੰਯਤਰਸਯਾਮ੍‌ 109, ਕਰਕ ਲੋਹਿਤਾਤ੍੍‌ ਈਕਕ੍‌ 110, ਪ੍ਰਯਤਨ ਪੂਰਵ ਵਿਸ਼ਵ ਮਾਤ ਥਾਲ ਛੰਦਿਸ 111, 
ਪੂਗਾਤ੍੍‌ ਵਯਹ ਅਗ੍ਰਾਮਣੀਪੂਰਵਾਤ੍ 112, _ਵ੍ਰਾਤ ਚਫਵ੍੍‌ਹ ਅਸਿਤ੍ਰਯਾਮ੍‌ 113, _ਆਯੁਧਜੀਵਿ ਸੰਘਾਥ2 
ਵਯਟ੍ ਵਾਹੀਕੇਸ਼ੁ ਅਬ੍ਾਹਮਣ ਰਾਜਨਯਾਂਤ 114, ਵ੍ਰਿਕਾਟ ਟੇਣਯਣ 115, ਦਾਮਨਯ ਤ੍ਰਿਗਰਤ ਸ਼ਸ਼ਠਾਤ੍‌ 
ਛਹ 116, ਪਰਸ਼ਾਦਿ ਯੌਧੇਯਾਦਿ ਭਯਾਮ ਅਣਵੇ 117, ਅਭਿਜਿਤ ਵਿਭ੍ਰਿਤ ਸ਼ਾਲਾਵਤ੍‌ ਸ਼ਿਖਾਵਤ੍‌ ਸ਼ਮੀਵਤ੍‌ 
ਉਰਣਾਵਤ੍੍‌ ਸ਼ਰੂਮਦਣਹ ਯਵ੍ 118, ਵਯਾਦਯਹ ਤਦ੍ਰਾਜਾਹ 119. 


ਅਧਿਆਇ ਪੰਜਵਾਂ (ਪਾਦ-ਚੌਥਾਂ) 


ਪਾਦਸ਼ਤਸਯ ਸੰਖਯਾਵਾਦੇ ਵੀਪਸਾਯਾਮ੍‌ ਵੁਨ੍‌ ਲੋਪਹ ਚ 1, ਦੰਡ ਵਯਵ ਸਰਗਯੋਹ ਚ 2, ਸਥੂਲਾਦਿਭਯਹ 
ਪ੍ਰਕਾਰਵਚਨੇ ਕਨ 3, _ ਅਨਤਯੰਤਗਤੌ ਕੱਤਾਨ 4, ਨ ਸਾਮਵਚਨੇ 5, _ ਬ੍ਰਹਤਯਾ ਆਛਾਦਨੇ 6, 


ਅਸ਼ਡਕਸ਼ ਆਸ਼ਿਤੰਗ ਅਲੰਕਰਮ _ਅਲੰਪੁਰਸ਼ ਅਧਿ ਉਤਰਪਦਾਤ੍ _ਖਹ 7, __ਵਿਭਾਸ਼ਾ ਅੰਚੇਹ 
ਅਦਿਕਸਤ੍ਰੀਯਾਮ 8, ਜਾਤਯੰਤਾਤ੍‌ ਛ ਬੰਧੂਨਿ 9, ਸਥਾਨਾਂਤਾਤ ਵਿਭਾਸ਼ਾ ਸਸਥਾਨੇਨ ਇਤ ਚੇਤ੍੍‌ 10, ਕਿਮ 
ਇਦੰਤ ਤਿਕੰਤ ਅਵਯਵ ਘਾਤ ਆਮੁ ਅਦੁਚਯ ਪ੍ਰਕਰਸ਼ੇ 11, ਅਮੁ ਚ ਛੰਦਿਸ 12, ਅਨੁਗਾਦਿਨਹ ਠਕ੍‌ 
13, ਣਚਹ ਸਿਤ੍ਰਯਾਮ ਅਵ੍ 14, ਅਣ ਇਨੁਯਹ 15, ਵਿਸਾਰਿਣਹ ਮਤਸਯੇ 16, _ਸੰਖਿਆਯਾਹ 
ਕ੍ਰਿਯਾਭਣ ਵ੍ਰਿਤਿ ਗਣਨੇ ਕ੍ਰਿਤਵ ਸੁਚ 17, ਦਵਿਤ੍ਰੀ ਚਤੁਰਭਯਹ ਸੁਚ 18, ਏਕਸਯ ਸਕ੍ਰਿਤ ਚ 19, 
ਵਿਭਾਸ਼ਾ ਬਹੋਹ ਧਾ ਅਵਿਪ੍ਰਕ੍ਰਿਸ਼ਟਕਾਲੇ 20, ਤਤ੍‌ ਪ੍ਰਕ੍ਰਿਤ ਵਚਨੇ ਮਯਟ੍ 21, ਸਮੂਹਵਤ੍੍‌ ਚ ਬਹੁਸ਼ੁ 22, 
ਅਨੰਤ ਆਤਵਸਥ ਇਤਿਹ ਭੇਸ਼ਯਾਤ ਕਯਹ 23, ਦੇਵਤਾ ਅੰਤਾਤ੍੍‌ ਤਤਾਦਰਥੇ ਯਤ੍ 24, ਪਾਦ 
ਅਰਘਭਯਾਮ ਚ 25, ਅਤਿਥੇਹ ਵਯਹ 26, ਦੇਵਾਤ੍ ਤਲ 27, ਅਵੇਹ ਕਹ 28, ਯਾਵਾਦਿਭਯਹ ਕਨ 
29, ਲੋਹਿਤਾਤ੍੍‌ ਮਣੌ 30, ਵਰਣੇ ਚ ਅਨਿਤਯੇ 31, ਰਕਤੇ 32, ਕਾਲਾਤ੍ ਚ 33, ਵਿਨਯਾਦਿਭਯਹ 
ਠਕ੍ 34, ਵਾਚੋ ਵਯਾਹਰਤਾਰਥਯਾਮ 35, ਪ੍ਰਾਗਿਦਿਭਯਹ ਚ 38, _ਮ੍ਰਿਦਹ ਤਿਕਨ 39, _ਸਸਨ 
ਪ੍ਰਸ਼ੰਸਾਯਾਮ 40, ਵਿਕ ਜਯੇਸ਼ਠ ਭਯਾਮੂ ਤਿਲਤਾਤਿਲੌ ਚ ਛੰਦਿਸ 41, ਬਹੁ ਅਲਪਾਰਤ੍‌ ਸ਼ਸ ਕਾਰਕਾਤ 
ਅੰਯਤਰਸਯਾਮ 42, _ ਸੰਖਿਯੈਕਵਚਨਾਤ ਵੀਯਪਸਾਯਾਮ੍‌ 43, _ਪ੍ਰਤਿਯੋਗੇ ਪੰਚਮਯਾਹ ਤਸਿਹ 44, 
ਅਪਾਦਾਨੇ ਚ ਅਹੀਯਰੂਹੋਹ 45, _ਅਤਿਗ੍ਰਹ ਅਵਯਥਨ ਕਸ਼ੇਪੇਸ਼ ਅਕਰਤਰਿ ਤ੍ਰਤੀਯਹ 46, _ਹੀਯਮਾਨ 
ਪਾਪਯੋਗਾਤ ਚ 47, _ਸ਼ਸ਼ਠਯਾਹ ਵਯਸ਼੍ਯੇ 48, _ਰੋਗਾਤ ਚ ਅਪਨਯਨੇ 49, _ਕ੍ਰਿਭਸਿਤਯੋਗੇ ਸੰਪਧ 
ਕਰਤਰਿ ਚਿਵਹ 50, _ ਅਰੂਸ ਮਨਸ ਚੇਤਸ੍‌ ਰਹਸ ਰਜਸਾਮ੍‌ ਲੋਪ ਚ 51, ਵਿਭਾਸ਼ਾ ਸਾਤਿ ਕਾਤਸੰਰਯੇ 
52, ਅਭਿਵਿਧੌ ਸੰਪਦਾ ਚ 53, ਤਦਧੀਨ ਵਚਨੇ 54, ਦੇਯੇ ਤ੍ਰਾ ਚ 55, ਦੇਵ ਮਨੁਸ਼ਯ ਪੁਰਸ਼ ਪੁਰੂ 
ਮਤਰਯਭਯਹ ਦਵਿਤੀਆ ਸਪਤਭਯੋਹ ਬਹੁਲਮ੍‌ 56, _ਅਵਯੁਕਤ ਅਨੁਕਰਣਾਤ੍੍‌ ਦੂਯਜਵਰਾਧਰਾਤ੍੍‌ ਅਨਿਤੌ 
ਡਾਚ 57, ਕ੍ਰਿਹ ਦਵਿਤੀਆ ਤਤ੍ਰੀਯਾ ਸੰਬ ਬੀਜਾਤ੍੍‌ ਕ੍ਰਿਸ਼ੋ 58, ਸੰਖਿਆਯਾਹ ਚ ਗੁਣਾਂਤਾਯਾਹ 59, 
ਸਮਯਾਤ੍ ਚ _ਯਾਪਨਾਯਾਮ 60, _ਸਪੱਤ੍ਰ ਨਿਸ਼ਪੱਤਰਾਤ ਅਤਿਵਯਥਨੇ 61, ਨਿਸ਼ਕੁਲਾਤ੍ ਨਿਸ਼ਕੋਸ਼ਣੇ 62, 
ਸੁਖਪ੍ਰਿਯਾਤ੍੍‌ ਆਨੁਲੋਮਯੇ 63, ਦੁਹ ਖਾਤ੍‌ ਪ੍ਰਤਿਲੋਮਯੇ 64, ਸ਼ੂਲਾਤ੍‌ ਪਾਕੇ 65, ਸੱਤਿਯਾਤ੍੍‌ ਅਸ਼ਪਥੇ 66, 


ਮਦ੍ਰਾਤ੍‌ ਪਰਿਵਾਪਣੇ 67, ਸਮਾਸਾਂਤਾਹ 68, ਨ ਪੂਜਨਾਤ੍ 69, ਕਿਮਹ ਕਸ਼ੇਪੇ 70, ਨੰਵਹ ਤਤਪੁਰਸ਼ਾਤ੍‌ 


187 


71, ਪਥੋ ਵਿਭਾਸ਼ਾ 72, ਬਹੁਵੀਹੋ ਸੰਖਿਯੇਯੇ ਡਚ ਅਬਹੁਗੁਣਾਤ 73, ਰੀਚ ਪੁਰ ਅਪ ਧੁਰ ਪਥਾਮੁ ਅ 
ਅਨਕਸ਼ੇ 74, ਅਚ ਪ੍ਰਤਿ ਅਨੁ ਅਵ ਪੂਰਵਾਤ੍੍‌ ਸਾਮਲੋਮਨ੍‌ 75, ਅਕਸ਼ਣਹ ਅਦਰਸ਼ਨਾਤ੍੍‌ 76, ਅਚਤੁਰ 
ਰਿਗਯਜੁਸ਼ ਜਾਤੋਕਸ਼ ਮਹੋਕਸ਼ ਵ੍ਰਧੋਕਸ਼ਉਪਸ਼ਨ ਗੋਸ਼ਠਸ਼ਵਹ 77, ਬ੍ਰਹਮ ਹਸਿਤਭਯਾਮ ਵਰਚਸ੍ਹ 78, 
ਅਵ ਸਮ ਅੰਧੇਭਯਹ ਤਮਸਹ 79, ਸ਼੍ਵਸਹ ਵਸੀਯਹ ਸ਼ੇ੍‌ਯਸਹ 80, ਅਨੁ ਅਵ ਤਪਤਾਤ੍ ਰਹਸਹ 81, 
ਪ੍ਰਤੇਹ ਉਰਸਹ ਸਪਤਮੀਸਥਾਤ੍ 82, ਅਨੁਗਵਮ ਆਯਾਮੇ 83, _ਦਵਿਸਤਾਯਾ ਤ੍ਰਿਸਤਾਯਾ ਵੇਦਿਹ 84, 


ਉਪਸਰਗਾਤ੍ ਅਧਵਨਹ 85, _ਤੱਤਪੁਰਸ਼ਸਯ ਅੰਗੁਲੇਹ ਸੰਖਿਆਵਯਯਾਦੇਹ 86, ਅਹਸ ਸਰਵ ਏਕਾਦੇਸ਼ 
ਸੰਖਿਆਤ ਪੁਣਯਾਤ੍੍‌ ਚ ਰਾਤ੍ਰੇਹ 87, ਅਹਨਹ ਅਹਨਹ ਏਤੇਭਯਹ 88, ਨ ਸੰਖਿਆਦੇਹ ਸਮਾਹਾਰੇ 89, 
ਓੱਤਮੈਕਾਮਭਯਾਮੂ `ਚ _ 90, ਰਾਜਾ ਅਹਨ ਸਖਿਭਯਹ ਟਚ੍ 91, _ਗੋਹ ਅਤਧਿੱਤ ਲੂਕ੍‌ 92, 
ਅਗ੍ਰਾਖਿਆਯਾਮੂ ਉਰਸਹ 93, _ ਅਨੋਸ਼ਮਾਯਹ ਸਰਸਾਮ ਜਾਤਿਸੰਗਿਯੋਹ 94, ਗ੍ਰਾਮ ਕੌਟਾਭਯਾਮ ਚ 


ਤਕਸ਼ਣਹ 95, ਅਤੇਹ ਸ਼ੁਨਹ 96, ਉਪਮਾਨਾਤ੍੍‌ ਅਪਾ੍‌ਣਿਸ਼ੁ 97, ਉਤਰ ਮ੍ਰਿਗ ਪੂਰਵਾਤ੍੍‌ ਚ ਸਕਥਨਹ 
98, ਨਾਵੋਂ ਦਿਗਹੋ 99, ਅਰਧਾਤ੍ ਚ 100, ਖਾਰਯਹ ਪ੍ਰਾਚਾਮ 101, ਦਵਿਤ੍ਰੀਭਯਾਮ ਅੰਜਲੇ 102, 
ਅਨਸੰਤਾਤ੍‌ ਨਪੁੰਸਕਾਤ੍ ਛੰਦਿਸ 103,  ਬ੍ਰਹਮਣੋ ਜਾਨਪਦਾ ਖਿਯਾਯਾਮ 104, _ਕੁਮਹਦ ਭਯਾਮ੍‌ 
ਅੰਯਤਰਸਯਾਮ੍‌ 105, ਦੁੰਦਾਤ੍‌ ਚੁਦਸ਼ਹਾਂਤਾਤ ਸਮਾਹਾਰੇ 106, ਅਵਯਭਾਵੇ ਸ਼ਰਤ੍‌ ਪ੍ਰਭ੍ਰਿਤਿਭਯਹ 107, 
ਅਨਹ ਚ 108, ਨਪੁੰਸਕਾਤ੍ ਅੰਯਤਰਸਯਾਮ 109, ਨਦੀ ਪੌਰਣਮਾਸਾ ਆਗ੍ਹਣੀਯਭਯਹ 110, ਝਯਹ 
111, ਗਿਰੇਹ ਚ ਸੇਨਕਸਯ 112, ਬਹੁਵੀਹੌ ਸਕਥਯਕਸ਼ਣੌਹ ਸਵੰਗਾਤ੍‌ ਸ਼ਚ੍‌ 113, ਅੰਗੁਲੇਹ ਦਾਰੂਣਿ 
114, ਦਵਿਤ੍ਰੀਭਯਾਮ੍‌ ਸ਼ ਮੂਰਧਨਹ 115, ਅਪ ਪੂਰਣੀ ਪ੍ਰਮਾਣਯੋਹ 116, ਅੰਤਰ ਬਹਿਰਭਯਾਮ੍‌ ਚ 
ਲੋਮਨ੍ਹ 117, _ਅਚ੍੍‌ ਨਾਸਿਕਾਯਾਹ ਸੰਗਿਆਯਾਮ੍‌ ਨਸੰ ਚ ਅਸਥੂਲਾਤ੍੍‌ 118, _ਉਪਸਰਗਾਤ੍ ਚ 119, 


ਸੁਪ੍ਰਾਤ ਸਸ਼ਰੂਵ ਸੁਦਿਵ ਸ਼ਾਰਕੁਕਸ਼ ਚਤੁਰਸ਼ਰ ਏਣੀਪਦ ਅਜਪਦ ਪ੍ਰੇਸ਼ਠਾਪਦਾਹ 120, ਨੁੰਵਦੁਹ ਸੁਭਯੋ 
ਹਲਿਸਕਥਯੋਹ ਅੰਯਤਰਸਯਾਮੂ 121, __ਨਿਤਯ ਅਸਿਚ੍‌ ਪੁਜਾਮੇਧਯੋਹ 122, ਬਹੁ ਪ੍ਰਜਾਹ ਛੰਦਿਸ 123, 


ਧਰਮਾਤ ਅਨਿਚ ਕੇਵਲਾਤ 124, ਜੰਭਾ ਸੂ ਹਰਿ ਤ੍ਰਿਣ ਸੋਮੇਭਯਹ 125, ਦਕਸ਼ਿਣੇਰਮਾ ਲੁਬਧਯੋਗੇ 126, 
ਇਚ ਕਰਮ ਵਿਆਤਿਹਾਰੇ 127, _ਦਵਿਦੰਡ ਦਿਭਯਹ ਚ 128, ਪ੍ਰਸੰਮਭਯਾਮ੍‌ ਜਾਨੁਨੋਹ ਗਿਹ 129, 
ਉਰਧਰਵਾਤ੍੍‌ ਵਿਭਾਸ਼ਾ 130, _ਉਊਧਸਹ ਅਨੜ੍!31, _ਧਨੁਸ਼ਹ ਚ 132, ਵਾ ਸੰਗਿਆਯਾਮ੍‌ 133, 
ਜਯਾਯਾ ਨਿੜ੍ 134, ਗੰਧਸਯ ਇਤ ਪੂਤਿ ਸੁ ਸੁਰਭਿਯਹ 135, ਅਲਪਾਖਯਾਯਾਮ 136, _ਉਪਮਾਨਾਤ੍‌ 
ਚ 137, ਪਾਦਸਯ ਲੋਪਹ ਅਹਸਤਯਦਿਭਯਹ 138, ਕੁੰਭਪਦੀਸ਼ੁ ਚ 139, ਸੰਖਿਆ ਸੁ ਪੂਰਵਵਸਯ 
140, ਵਯਸਿ ਦੰਤਸਯ ਦਤ੍ਰਿ 141, ਛੰਦਿਸ ਚ 142, ਸਿਤ੍ਰਯਾਮ ਸੰਗਿਆਯਾਮ 143, ਵਿਭਾਸ਼ਾ ਸ਼ਯਵ 
ਅਰੋਕਾਭਯਾਮ 144, ਅਗ੍ਹਾਂਤ ਸ਼ੁੱਧ ਸ਼ੁਭ ਵ੍ਿਸ਼ ਵਰਾਹੇਭਯਹ ਚ 145, ਕਕੁਦਸਯ ਅਵਸਥਾਯਾਮੂ ਲੋਪਹ 
146, ਤ੍ਰਿਕਕੁਤ੍੍‌ ਪਰਵਤੇ 147, _ਉਧਿਭਯਾਮ੍‌ ਕਾਕੁਦਸਯ 148, ਪੂਰਣਾਤ੍੍‌ ਵਿਭਾਸ਼ਾ 149, ਸੁਹਿਰਦ 
ਦੁਹਿਰਦੌ ਮਿਤ੍ਰਾ ਅਮਿਤ੍ਰਾਯੋਹ 150, ਉਰਹ ਪ੍ਰਭ੍ਰਿਤਿਭਯਹ ਕਪ 151, ਇਨਹ ਸਿਤ੍ਰਯਾਮੁ 152, ਨਧ੍ਰਿਤਹ 


188 


ਚ 153, ਸ਼ੇਸ਼ਾਤ੍੍‌ ਵਿਭਾਸ਼ਾ 154, ਨ ਸੰਗਿਆਯਾਮੁ 155, ਈਯਸਹ ਚ 156, ਵੰਦਿਤੇ ਭ੍ਰਾਤੂਹ 157, 
ਰਿਤਹ ਛੰਦਿਸ 158, ਵਾੜੀ ਤੰਤ੍ਰੋਹ ਸਵਾਂਗੇ 159, ਨਿਸ਼ਪ੍ਰਵਾਣਿਹ ਚ 160. 
ਅਧਿਆਇ ਛੇਵਾਂ (ਪਾਦ-ਪਹਿਲਾ) 


ਅਭਿਆਸਹ 4, _ ਉਭੇ ਅਭਿਆਸਤਮ 5, _ਜਕਸ਼ ਇਤਯਦਯਹ ਸ਼ਟ 6, _ਤੁਜਾਦੀਨਾਮੁ ਦੀਰਘਹ 
, _ਲਿਟਿ ਧਾਤੌ ਅਨਭਯਾਸਸਯ 8, _ਸੰਯਬੋਹ 9, ਸ਼ਲੋ 10, ਚੜਿ 11, ਦਾਸ਼ਵਾਨ 
ਸਾਹਵਾਨ ਮੀਡਵਾਨ ਚ 12, ਸ਼ਯੜਹ ਸੰਪ੍ਰਸਾਰਣਮ ਪੁਤ ਪਤਯੋਹ ਤਤਪੁਰਸ਼ੇ 13, ਬੰਧੁਨਿ ਬਹੁਵੀਹੋ 14, 
ਗ੍ਰਹਿ ਜਯਾ ਵਯ ਵਯਧ੍‌ ਵਸ਼ ਵਯਚ੍‌ ਵ੍ਰਸ਼ ਪ੍ਰਛ੍ ਭ੍ਜਤੀਨਾਮ ਕਿਤਿ 16, ਲਿਟਿ ਅਭਯਾਸਯ ਉਜੇਸ਼ਾਮ੍‌ 17, 
ਸਵਾਪੇਹ ਚਕਿ 18, ਸਵਪ੍‌ ਸਯਮੁ ਵਯਵਿਂਮ ਯਕਿ 19, ਨ ਵਸ਼ਹ 20, ਚਾਯਹ ਕੀ 21, ਸਫਾਯਹ 
ਸਫੀ ਨਿਸ਼ਠਾਯਾਮ੍‌ 22, ਸਤਯਹ ਪ੍ਰਪੂਰਵਸਯ 23, ਦ੍ਰਵਮੂਰਤੀ ਸਪਰਸ਼ਯੋਹ ਸ਼ਯਹ 24, ਪ੍ਰਤੇਹ ਚ 25, 
ਵਿਭਾਸ਼ਾ ਅਭਯਵ ਪੂਰਵਸਯ 26, ਤਿਮ੍‌ ਪਾਕੇ 27, ਪਯਾਯਹ ਪੀ 28, ਲਿਡਯਕੋਹ ਚ 29, ਵਿਭਾਸ਼ਾ 
ਸ਼ਵੇਹ 30, ਣੌ ਚ ਸੰਚਬੋਹ 31, _ਹਵਹ ਸੰਪ੍ਰਸਾਰਣਮ ਅਭਯਸਤਸਯ ਚ 32, ਬਹੁਲਮੁ ਛੰਦਿਸ 33, 
ਚਾਯਹ ਕੀ 34, _ਅਪਸਪ੍ਰਿਧੇਥਾਮ ਆਨ੍ਿਚਿਹ ਆਨ੍ਹਹਿਹ ਚਿਛਯੂਸ਼ੇ ਤਿਤਯਾਜ ਤਿਕੰਤਾਹ ਸ਼ਾਤਾ ਸ਼੍ਰਿਤਮ੍‌ 
ਆਸ਼ੀਰ੍‌ ਆਸ਼ੀਰਤਾਹ 35, ਨ ਸੰਪ੍ਰਸਾਰਣੇ ਸੰਪ੍ਰਸਾਰਣਮੁ 36, _ਲਿਟਿ ਵਯੋ ਯਹ 37, ਵਹ ਚ ਅਸਯ 
ਅੰਯਤਰਸਯਾਮ੍‌ ਕਿਤਿ 38, ਵੌਵਹ 39, ਲਯਪਿ ਚ 40, ਜਯਹ ਚ 41,ਵਯ ਚ 42, ਵਿਭਾਸ਼ਾ ਪਰੇਹ 
43, _ ਆਦੇਚ ਉਪਦੇਸ਼ੇ ਅਸ਼ਿਤਿ 44, ਨ ਵਯੋ ਲਿਟਿ 45, ਸਫੁਰਾਤਿ ਸਫੁਲਯੋਹ ਘੰਵਿ 46, 
ਕੀਬ੍ਜੀਨਾਮ ਣੌ 47, ਸਿਧਯਤੇਹ ਅਪਾਰਲੌਕਿਕੇ 48, ਮੀਨਾਤਿਮਿਨੋਤਿਦੀਕਾਮ ਲਯਪਿ ਚ 49, ਵਿਭਾਸ਼ਾ 
ਲੀਯਤੇਹ 50, ਖਿਦੇਹ ਛੰਦਿਸ 51, ਅਪਗੁਰਹ ਛਮੁਲਿ 52, ਚਿਸਫੁਰੋਹ ਣੌ 53, ਪ੍ਰਜਨੇ ਵੀਯਤੇਹ 54, 
ਬਿਭੇਤੇਹ ਹੇਤੁਭਯੇ 55,ਨਿਤਯਮੁ ਸਮਯਤੇਹ 56, ਸ੍ਰਿਜਿਦ੍ਰਿਸ਼ੋਹ ਝਲਿ ਅਮ ਅਕਿਤਿ 57, ਅਨੁਦਾੱਤਸਯ ਚ 
ਰਿਦੁਪਧਸਯ ਅੰਯਤਰਸਯਾਮ੍‌ 58, ਸ਼ੀਰਸ਼ਨ ਛੰਦਿਸ 59, ਯੇ ਚ ਤਧਿੱਤੇ 60, ਪਦ ਦਤ੍੍‌ ਨਸ੍‌ ਮਾਸ ਹਰਤ੍੍‌ 
ਨਿਸ਼ ਅਸਨ ਯੂਸ਼ਨ੍‌ ਦੋਸ਼ਨ ਯਕਨ੍੍‌ ਉਦਨ੍‌ ਆਸਨ ਸ਼ਸਪ੍ਰਿਭ੍ਰਿਤੇਸ਼ੁ ਛੰਦਿਸ 61, ਧਾਤਵਾਦੇਹ ਸ਼ਹ ਸਹ 62, 
ਣੌਹ ਨਹ 63, ਲੋਪਹ ਵਯੋਹ ਵਲਿ 64, ਵੇਹ ਅਪ੍ਰਕੱਤਸਯ 65, ਹਲ੍ੰਕਯਾਬਧਭਯਹ ਦੀਘਾਤ੍ ਸੁਤਿਸਿ 
ਅਪ੍ਰਕੱਤਮੁ ਹਲ 66, _ਇਕੰਤ ਹੁਸਵਾਂਤ ਸੰਬੁੱਧੇਹ 67, ਸ਼ੇਹ ਛੰਦਿਸ ਬਹੁਲਮ 68, ਹੁਸਵਸਯ ਪਿਤਿ 
ਕ੍ਰਿਤਿ ਤੁਕ 69, ਸੰਹਿਤਾਯਾਮੁ 70, ਛੇ ਚ 71, ਆਬ੍ਮਾਂਕੋਹ ਚ 72, ਦੀਰਘਾਤ੍ ਪਦਾਂਤਾਦ ਵਾ 73, 
ਇਕੋ ਯਣਚਿ 74, ਏਚਹ ਅਯਵਾਯਾਵਹ 75, ਵਾਂਤੋਹ ਯਿ ਪ੍ਰਤਯਯੇ 76, _ਧਾਤੋਹ ਤੱਨਿਮਿੱਤਸਯ ਏਵ 
77, ਕਸ਼ਯਯਜਯਯੋ ਸ਼ਕਯਾਰਥੇ 78, ਕ੍ਰਯਯਹ ਤਦਰਥੇ 79, ਭਯਯ ਪ੍ਰ ਵਯਯੇ ਚ ਛੰਦਿਸ 80, ਏਕਾਹ 
ਪੂਰਵਸਯੋਹ 81, ਅੰਤਾਦਿਵਤ੍੍‌ ਚ 82, ਸ਼ਤਤੁਕੋਹ ਅਸਿੱਧਹ 83, ਆਦ੍‌ ਗੁਣਹ 84, ਵ੍ਰਿਧਹ ਏਚਿ 85, 
ਏਤਯੇਧਤਯੂਠਸੁ 86, ਆਟਹ ਚ 87, _ਉਪਸਰਗਾਤ੍੍‌ ਰਿਤਿ ਧਾਤ 88, ਵਾ ਸੁਪਿ ਅਪਿਸ਼ਲੇਹ 89, ਆ 


ਓਤਹ ਅਮ੍ਸ਼ਸੋਹ 90, ਏਕੜਿ ਪਰਰੂਪਮ੍‌ 91, _ਓਮਾਕੋਹ ਚ 92, ਉਸਿ ਅਪਾਦਾਂਤਾਤ੍੍‌ 93, ਅਤੋ ਗੁਣੇ 


189 


94, ਅਵਯਕਤ ਅਨੁਕਰਣਸਯ ਅਤਹ ਇਤੌ 95, ਨ ਆਮ੍ੇਡਿਤਸਯ ਅੰਤਯਸਯ ਤੁ ਵਾ 96, ਅਕਹ 
ਸਵਰਣੇ ਦੀਰਘਹ 97, ਪ੍ਰਥਮਯੋਹ ਪੂਰਵ ਸਵਰਣਹ 98, _ਤਸਮਾਤ੍੍‌ ਸ਼ਸਹ ਨਹ ਪੁੰਸਿ 99, ਨ ਆਤ੍‌ 
ਇਚਿ 100, ਦੀਰਘਾਤ੍ ਜਸਿ ਚ 101, ਵਾ ਚ ਛੰਦਿਸ 102, ਅਮਿ ਪੂਰਵਹ 103, ਸੰਪ੍ਰਸਾਰਣਾਤ੍੍‌ ਚ 
104, ਏਬਹ ਪਦਾ ਅੰਤਾਤ੍ ਅਤਿ 105, ਭੰਸਿ ਭੰਸੋਹ ਚ 106, _ਰਿਤਹ ਉਤ 107, ਖਯਤਯਾਤ੍‌ 
ਪਰਸਯ 108, _ਅਤਹ ਰੋਹ ਅਪੁਲਤਾਤ੍ ਅਪਲੁਤੇ 109, ਹਸ਼ਿ ਚ 110, ਪ੍ਰਕ੍ਰਿਤਯਾ ਅੰਤਹ ਪਾਦਮ੍‌ 
111, ਅਵਯਾਤ੍ ਅਵਧਾਤ੍੍‌ ਅਵਕ੍ਰਮੁਹ ਅਵੂਤ ਅਯਮ ਅਵੰਤੁ ਅਵਯਸਯੁਸ਼ੁ ਚ 112, ਯਜੁਸ਼ਿ ਉਰਹ 
113, ਆਪੋ ਜੁਸ਼ਾਣੇ ਵ੍ਰਿਸ਼ਾਣੇ ਵਰਿਸ਼ਠੇ ਅੰਬੇ ਅੰਬਾਲੇ ਅੰਬਿਕੇ ਪੂਰਵੇ 114, ਅੰਗੇ ਇਤਿਯਾਦੌ ਚ 115, 


੯੭੪ 


ਅਨੁਦਾੱਂਤੇ ਚ ਕੁਧਪਰੇ 116, _ ਅਵਪਥਾਸਿ ਚ_ 117, _ ਸਰਵਤ੍ਰ ਵਿਭਾਸ਼ਾ ਗੋਹ 118, _ ਅਵੰਡ੍੍‌ 
ਸਫੋਟਾਯਾਨਸਯ 119, ਇੰਦੇੇ ਚ 120, ਪਲੂਤ ਪ੍ਰਗ੍ਰਹਿਯਾਹ ਅਚਿ ਨਿਤਯਮੁ 121, ਆਂੜ੍ਅਨੁਨਾਸਿਕਹ 
ਛੰਦਿਸ ਬਹੁਲਮੁ 122, ਇਕਹ ਅਸਵਰਣੇ ਸ਼ਾਕਲਯਸਯ ਹੁਸਵਹ ਚ 123, ਰਿਤਿ ਅਕਹ 124, 
ਅਪੁਲਤਵਤ੍ ਉਪਾਸਿਥਤੇ 125, ਈਉ ਚਾਕਰਵਰਮਣਸਯ 126, ਦਿਵ ਉਤ 127, ਏਤ੍ਤੱਦੋਹ ਸੁਲੋਪਹ 
ਅਕੋਹ ਅਨੰਵ੍ ਸਮਾਸੇ ਹਲਿ 128, ਸਯਹ ਛੰਦਿਸ ਬਹੁਲਮ੍‌ 129, ਸਹ ਅਚਿ ਲੋਪੇ ਚੇਤ੍੍‌ ਪਾਦ ਪੂਰਣਮ੍‌ 
130, ਸੁਟ ਕਾਤ੍‌ ਪੂਰਵਹ 131, _ਸੰਪਰਿਭਯਾਮ੍‌ ਕਰੋਤੌ ਭੂਸ਼ਣੇ 132, _ਸਮਵਾਯੇ ਚ 133, _ਉਪਾਤ੍‌ 


ਪ੍ਤਿਯਤਨ ਵੈਕ੍ਰਿਤ ਵਾਕਯ ਧਿਹਾਰੇਸ਼ੁ 134, ਕਿਰਤੌ ਲਵਨੇ 135, ਹਿੰਸਾਯਾਮ੍‌ ਪ੍ਰਤੇਹ ਚ 136, ਅਪਾਤ੍‌ 
ਚਤੁਸ਼ਪਾੱਛਕੁਨਿਸ਼ੁ ਆਲੇਖਨੇ 137, _ਕੁਸਤੁਬਰੂਣਿ ਜਾਤਿਹ 138, _ਅਪਰਸਪਰਾਹ ਕ੍ਰਿਯਾਸਾਤਤਯੇ 139, 
ਗੋਸ਼ਪਦਮੁ ਸੇਵਿਤ ਅਸੇਵਿਤ ਪ੍ਰਮਾਣੇਸ਼ੁ 140, _ਆਸਪਦਮ ਪ੍ਰਤਿਸ਼ਠਾਯਾਮੁ 141, _ਆਸ਼੍ਯਮ੍‌ ਅਨਿਤਯੇ 
142, _ਵਰਚਸਕੇ ਅਵਸਕਰਹ 143, _ਅਪਸਕਰਹ ਰਥਾਂਗਮੁ 144, _ਵਿਸ਼ਿਕਰਹ ਸ਼ਕੁਨੌ ਵਾ145, 
ਹੁਸਵਾਤ ਚੰਦੋਰਤਰਪਦੇ ਮੰਤ੍ਰੇ 146, ਪ੍ਰਤਿਸ਼ਕਸ਼ਹ ਚ ਕਸ਼ੇਹ 147, ਪੁਸਕਣਵ ਹਰਿਸ਼ਚੰਦ੍ਰੰ ਰਿਸ਼ੀ 148, 
ਮਸਕਰ ਮਸਕਰਿਨੌ ਵੇਣੁਪਰਿਵ੍ਰਾਂਜਜਕਯੋਹ 149, ਕਾਸਤੀਰ ਅਜਸਤੁੰਦੇ ਨਗਰੇ 150, ਪ੍ਰਾਸਕਰ ਪ੍ਰਭ੍ਰਿਤੀਨਿ 
ਚ ਸੰਗਿਆਯਾਮ 151, ਅਨੁਦਾੱਤਮ ਪਦਮ ਏਕਵਰਜਮ੍‌ 152, ਕਰਸ਼ਾਤਵਤਹ ਘੰਵਹ ਅੰਤ ਉਦਾੱਤ 153, 
ਉੱਛਾਦੀਨਾਮੁ ਚ 154, ਅਨੁਦਾੱਤਸਯ ਚ ਅਤ ਉਦਾੱਤ ਲੋਪਹ 155, ਧਾਤੋਹ 156, _ਚਿਤਹ 157, 
ਤੰਧਿਤਸਯ 158, _ਕਿਤਹ 159, ਤਿਸ੍ਰਭਯਹ ਜਸਹ 160, _ਚਤੁਰਹ ਸ਼ਸਿ 161, ਸੌ ਏਕਾਚਹ 
ਤ੍ਰਤੀਯਾਦਿਹ ਵਿਭਕਤੀਹ 162, ਅੰਤੋਦਾਂਤਾਤ ਉੱਤਰਪਦਾਤ ਅੰਗਤਰਸਯਾਮੂ ਅਨਿਤਯਸਮਾਸੇ 163, ਅੰਚੇ 
ਛੰਦਿਸ ਅਸਵਰਨਾਮ ਸਥਾਨਮ੍‌ 164, ਉਠ ਇਦਮ੍‌ ਪਦਾਦਿ ਅਪ੍‌ ਪੁਮ੍‌ ਰੈ ਦਿਵ੍ਭਯਹ 165, ਅਸ਼ਟਨੌ 
ਦੀਰਘਾਤ੍‌ 166, ਸ਼ਤੁਹ ਅਨੁਮਹ ਨਧਜਾਦੀ 167, _ਉਦੱਤਯਣਹ ਹਲਪੂਰਵਾਤ੍‌ 168, ਨ ਉਡ ਧਾਤਵੇਹ 
169, ਹੁਸਵ ਨੰਬ੍ ਭਯਾਮ ਮਤੁਪੁ 170, ਨਾਮ ਅੰਯਤਰਸਯਾਮ 171, ਕੰਯਾਂਹ ਛੰਦਿਸ ਬਹੁਲਮੁ 172, 
ਸ਼ਟ ਤ੍ਰਿ ਚਤੁਰਭਯਹ ਹਲਾਦਿਹ 173, ਝਲਿ ਉਪੱਤਮਮ 174, ਵਿਭਾਸ਼ਾ ਭਾਸ਼ਾਯਾਮ 175, ਨ ਗੋ ਸ਼ਵਨ 
ਸੁ ਅਵਰਣਾਤ੍੍‌ ਰਾਟ ਅੜ ਕਰੁੰੜ੍‌ ਕ੍ਰਿਤਦਿਭਯਹ 176, ਦਿਵੋਂ ਝਲੂ 177, ਨ੍ਰਿਚ ਅੰਯਤਰਸਯਾਮ੍‌ 178, 
ਤਿਤ੍੍‌ ਸਵਰਿਤਮੁ 179, ਤਾਸ ਅਨੁਦਾਤ ਇਤ ਤਿੰੜ੍੍‌ ਉਪਦੇਸ਼ਾਤ੍੍‌ ਲਸਾਵਰਧਾਤੁਕਮ ਅਨੁਦਾੱਤਮ ਅਹਵਿੰਡੋ 
180, _ਆਦਹ ਸਿਚਹ _ਅੰਯਤਰਸਯਾਮ 181, __ਸਵਪਾਦਿ ਹਿੰਸਾਮ ਅਚਿ ਅਨਿਟਿ 182, 


190 


ਅਭਯਾਸਤਾਨਾਮ ਆਦਿਹ 183, ਅਨੁਦਾਂਤੇ ਚ 184, ਸਰਵਸਯ ਸੁਪਿ 185, ਭੀ ਹ੍ਹੀ ਭ੍ਰਿ ਹੁਮ ਦ ਜਨ 
ਧਨ ਦਰਿਦ੍ਰਾ ਜਾਗਰਾਮ੍‌ ਪ੍ਰਤਯਯਾਤ੍੍‌ ਪੂਰਵਮ੍‌ ਪਿਤਿ 186, ਲਿਤਿ 187, ਆਦਿਹ ਣਮੁਲਿ ਅੰਯਤਰਸਯਾਮ੍‌ 
188, ਅਚਹ ਕਰਤ੍ਰਿਯਕਿ 189, ਥਲਿ ਚ ਸੇਟਿ ਇਟ ਅੰਤਹ ਵਾ 190, ਵਿੰਨਤਿ ਆਦਿਹ ਨਿਤਯਮ੍‌ 
191, ਆਮੰਤ੍ਰਿਤਸਯ ਚ 192, ਪਥਿਮਥੋਹ ਸਰਵਨਾਮ ਸਥਾਨੇ 193, ਅੰਤਹ ਚ ਤਵੈ ਯੂਗਪਤ 194, 
ਕਸ਼ਯੋ ਨਿਵਾਸੇ 195, ਜਯਹ ਕਰਣਮ 196, ਵ੍ਰਿਸ਼ਦੀਨਾਮ ਚ 197, ਸੰਗਿਆਯਾਮ ਉਪਮਾਨਮ 198, 
ਨਿਸ਼ਠਾ ਚ ਦੂਯਚ ਅਨਾਤ੍੍‌ 199, ਸ਼ੁਸ਼ਕ ਧ੍ਰਿਸ਼ਟੌ 200, _ਆਸ਼ਿਤਹ ਕਰਤਾ 201, _ਰਿਕਤੇ ਵਿਭਾਸ਼ਾ 
202, ਜੁਸ਼ਟਾਰਪਿਤੇ ਚ ਛੰਦਿਸ 203, ਨਿਤਯਮ ਮੌਤ੍ਹੇ 204, ਯੁਸ਼ਮਦ ਅਸਮਦੋਹ ਭੰਸਿ 205, ਭੰਯਿ 
ਚ 206, ਯਤਹ ਅਨਾਵਹ 207, ਈਡ ਵੰਦ ਵਿ ਸੰਸ ਦੁਹਾਮ ਣਯਤਹ 208, _ਵਿਭਾਸ਼ਾ ਵੇਣਿ 
ਬੰਧਾਨਯੋਹ 209, _ਤਿਯਾਗ ਰਾਸ ਹਾਸ ਕੁਹ ਸ਼੍ਠ ਕ੍ਥਾਨਾਮ 210, ਉਪੌਤੱਮਮ ਰਿਤਿ 211, ਚੰੜਿ 
ਅੰਯਤਰਸਯਾਮ੍‌ 212, ਮਤੋਹ ਪੂਰਵਮ੍‌ ਆਤ੍੍‌ ਸੰਗਿਆਯਾਮ੍‌ ਸਿਤ੍ਯਾਮ੍‌ 213, ਅੰਤਹ ਅਵਤਯਾਹ 214, 
ਈਤਵਯਾਹ 215, ਚੌ 216, ਸਮਾਸਸਯ 217. 


ਅਧਿਆਇ ਛੇਵਾਂ (ਪਾਦ-ਦੂਸਰਾ) 


ਕ੍ਰਿਤਯਾਹ 2, _ ਵਰਣਹ ਵਰਣੇਸ਼ੁ ਅਨੇਤੇ 3, _ਗਾਧਲਵਣਯੋਹ ਪ੍ਰਮਾਣੇ 4, _ਦਾਯਾਧਮ੍‌ ਦਾਯਾਦੇ 5, 
ਪ੍ਰਤਿਬੰਧਿ ਚਿਰ ਕ੍ਰਿਛ੍ਰਯੋਹ 6, ਪਦੇ ਅਪਦੇਸ਼ੇ 7, _ਨਿਵਾਤੇ ਵਾਤਤ੍ਰਾਣੇ 8, _ਸ਼ਾਰਦੇ ਅਨਾਰਤਵੇ 9, 
ਅਧਯਵਰਯੁ ਕਸ਼ਾਯਯੋਹ ਜਾਤੌ 10, ਸਦ੍ਰਿਸ਼ ਪ੍ਰਤਿਰੂਪਯੋਹ ਸਾਦ੍ਰਿਸ਼ਯੇ 11, ਦਿਗੋ ਪ੍ਰਮਾਣੇ 12, ਗੰਤਵਯ 
ਪਣਯਮ੍‌ ਵਾਣਿਜੇ 13, ਮਾਤ੍ਹਾ ਉਪਗਿਆ ਉਪਕ੍ਰਮ ਛਾਯੇ ਨਪੁੰਸਕੇ 14, ਸੁਖ ਪ੍ਰਿਯਯੋਹ ਹਿਤੇ 15, ਪ੍ਰੀਤ 


< 


ਚ 16, ਸਵਮ੍‌ ਸਵਾਮਿਨਿ 17, ਪਤਯੋ ਏਸ਼ਵਰਿਯਾ 18, ਨ ਭੂ ਵਾਕ ਚਿਤ੍੍‌ ਦਿਧਿਸ਼ੁ 19, ਵਾ ਭੁਵਨਮ੍‌ 
20, ਆਸ਼ਕ ਆਬਾਧ ਨੇਦੀਯਸਸੁ ਸੰਭਾਵਨੇ 21, ਪੂਰਵੇ ਭੂਤ ਪੂਰਵੇ 22, _ਸਵਿਧ ਸਨੀਡ ਸਮਰਯਾਦ 


ਸਵੇਸ਼ ਸਦੇਸ਼ੇਸ਼ੁ ਸਾਮੀਪਯੇ 23, _ਵਿਸਪਸ਼ਾਦੀਨਿ ਗੁਣਵਚਨੇਸ਼ੁ 24, ਸ਼ ਜਯ ਥਵਮ ਕਨ ਪਾਪਵਤਸੁ 


ਕਰਮਧਾਰਯ 25, ਕੁਮਾਰਹ ਚ 26, ਆਦਿਹ ਪ੍ਰਤਯੇਨਸਿ 27, ਪੂਗੇਸ਼ੁ ਅੰਗਤਰਸਯਾਮ 28, ਇਗੰਤ 
ਕਾਲ ਕਪਾਲ ਭਗਾਲ ਸ਼ਰਾਵੇਸ਼ੁ ਦਿਗੌ 29, ਬਹੁ ਅੰਯਤਰਸਯਾਮੂ 30, _ਦਿਸ਼ਿ ਵਿਤਸਤਯੋਹ ਚ 31, 


ਸਪਤਮੀ ਸਿੱਧ ਸ਼ੁਸ਼ਕ ਪਕਵ ਬੰਧੇਸ਼ੁ ਆਕਾਲਾਤ 32, ਪਰਿ ਪ੍ਰਤਿ ਉਪ ਅਪਾਹ ਵਜਰਮਾਨ ਅਹੋਰਾਤ੍ਰਾ 
ਅਵਲਵੇਸ਼ੁ 33, _ਰਾਜਨਯ ਬਹੁਵਚਨੇ ਦਵੰਦੇ ਅੰਧਕ ਵਰਿਸ਼ਣੇਸ਼ੁ 34, _ਸੰਖਿਯਾ 35, _ਆਚਾਰੀਯ 
ਉਪਸਰਜਨਹ ਚ ਅੰਤੇਵਾਸੀ 36, ਕਾਰਤਕੌਜਪਾਦਿਯ ਚ 37, ਮਹਾਨ ਵੀਹ ਅਪਰਾਹ੍ਣ ਗ੍ਰਸ਼ਿਟ ਇਸ਼ਵਾਸ 
ਜਾਬਾਲ ਭਾਰ ਭਾਰਤ ਹੈਲਿਹਿਲ ਰੌਰਵ ਪ੍ਰਵ੍ਰਿਧੇਸ਼ੁ 38, _ਕਸ਼ੁਲੱਕ ਚ ਵੈਸ਼ਵ ਦੇਵੇ 39, _ ਉਸ਼ਟ੍ਰਹ 
ਸਾਦਿਵਾਮਯੋਹ 40, ਗੌਹ ਸਾਦ ਸਾਦਿ ਸਾਰਥਿਸ਼ੁ 41, ਕੁਰੂਗ੍ਰਹਿਪਤ ਰਿਕਤਗੁਰੂ ਅਸੂਤ ਜਰਤੀ ਅਸ਼ਲੀਲ 
ਦ੍ਰਿੜਰੂਪਾ ਪਾਰੇਵਡਵਾ ਤੈਤਿਲਕਦਰੂਹ ਪਣਯਕੰਬਲਹ ਦਾਸੀਭਰਾਣਾਮ੍‌ ਚ 42, _ਚਤੁਰਥੀ ਤਦਰਥੇ 43, 
ਅਰਥੇ 44, ਤੇਕ ਚ 45, ਕਰਮਧਾਰਯੇ ਅਨਿਸ਼ਠਾ 46, ਅਹੀਨੇ ਦਵਿਤੀਆ 47, ਤ੍ਰਤੀਯਾ ਕਰਮਣਿ 


191 


48, _ਗਤਿਹ ਅਨੰਤਰਹ 49, _ਤਾਦੌ ਚ ਨਿਤਿ ਕ੍ਰਿਤਿ ਅਤੇ 50, ਤਵੈ ਚ ਅੰਤਹ ਚ ਯੂਗਪਤ੍੍‌ 51, 
ਅਨਿਗੰਤਹ ਅੰਚਤੌ ਵਪ੍ਰਤਯਯੇ 52, ਨਯਧੀ ਚ 53, ਈਸ਼ਤ੍ ਅੰਯਤਰਸਯਾਮ 54, ਹਿਰਣਯ ਪਰਿਮਾਣਮ 
ਧਨੇ 55, ਪ੍ਰਥਮਹ ਅਚਿਰੋਪਸੰਪਤੌ 56, ਕਤਰ ਕਤਮੌ ਕਰਮਧਾਰਯੇ 57, ਆਰੀਯਹ ਬ੍ਰਾਹਮਣ ਕੁਮਾਰਯੋਹ 
58, ਰਾਜਾ ਚ 59, ਸ਼ਸ਼ਠੀ ਪ੍ਰਤਯੇਨਸਿ 60, ਤੇਕ ਨਿਤਯਾਰਥੇ 61, ਗ੍ਰਾਮਹ ਸ਼ਿਲਿਪਨਿ 62, ਰਾਜਾ ਚ 
ਪ੍ਰਸੰਸਾਯਾਮ 63, ਆਦਿਹ ਉਦਾੱਤਹ 64, ਸਪਤਮੀ ਹਰਿਣੌ ਧੰਰਯੇ ਛਰਣੇ 65, ਯੁਕਤੇ ਚ 66, ਵਿਭਾਸ਼ਾ 
ਅਧਯਕਸ਼ੇ 67, ਪਾਪਮ ਚ ਸ਼ਿਲਿਪਨਿ 68, ਗੋਤ ਅੰਤੇਵਾਸਿ ਮਾਣਵ ਗ੍ਰਾਹਮਣੇਸ਼ੁ ਕਸ਼ੇਪੇ 69, ਅੰਗਾਨਿ 
ਮੈਰੇਯੇ 70, ਭਕਤਾਖਯਾਹ ਤਦਰਥੇਸ਼ੁ 71, ਗੋ ਵਿਡਾਲ ਸਿੰਹ ਸੈਂਧਵੇਸ਼ੁ ਉਪਮਾਨੇ 72, ਅਕੇ ਜੀਵਿਕਾਰਥੇ 
73, ਪ੍ਰਾਚਾਮ ਕੀੜਾਯਾਮੁ 74, _ਅਣਿ ਨਿਯੂਕਤੇ 75, ਸ਼ਿਲਿਪਨਿ ਚ ਅਕ੍ਰਿੰਹ 76, ਸੰਗਿਆਯਾਮੁ ਚ 
77, ਗੋ ਤੰਤਿ ਯਵਮੂ ਪਾਲੇ 78, _ਣਿਨਿ 79,  ਉਪਮਾਨਮ ਸ਼ਬਦਾਰਥ ਪ੍ਰਕ੍ਰਿਤੰ ਏਵ 80, 


ਯੁਕਤਾਰੋਹਯਾਦਿਯਹ ਚ 81, _ਦੀਰਘੰਤ ਕਾਸ਼ ਤੁਸ਼ ਭ੍ਰਾਸ਼ਟੂ ਵਟਮ੍‌ ਜੇ 82, ਅੰਤਯਾਤ੍੍‌ ਪੂਰਵਮ੍‌ ਬਹਵਚਹ 
83, ਗ੍ਰਾਮੇ ਅਨਿਵਸੰਤਹ 84, ਘੌਸ਼ਾਦਿਸ਼ੁ ਚ 85, ਛਾਤ੍ਰਾਦਯਹ ਸ਼ਾਲਾਯਾਮ 86, ਪ੍ਰਸਥੇ ਅਵ੍ਧਮਿ 


ਅਕਕਰਯਾਦੀਨਾਮ 87, _ਮਾਲਾਦੀਨਾਮ ਚ 88, _ਅਮਹੱਨਵਮ ਨਗਰੇ ਅਨੁਦੀਚਾਮ 89, _ਅਰਮੇ ਚ 
ਅਵਰਠਮ੍‌ ਦੂਯਚ ਤ੍ਰਯਚ੍੍‌ 90, ਨ ਭੂਤਾਧਿਕ ਸੰਜੀਵ ਮਦ੍ਰ ਅਸ਼ਮਨ ਕੱਜਲਮ੍‌ 91, ਅੰਤਹ 92, ਸਰਵਮ੍‌ 
ਗੁਣਕਾਤਸੰਰਯੇ 93, ਸੰਗਿਆਯਾਮੂ ਗਿਰਿ ਨਿਕਾਯਯੋਹ 94, ਕੁਮਾਰੀਯਮ ਵਯਸਿ 95, ਉਦਕੇ ਅਕੇਵਲੇ 
96, ਦਿਗੌ ਕ੍ਰਿਤੌ 97, ਸਭਾਯਾਮ੍‌ ਨਪੁੰਸਕੇ 98, ਪੁਰੇ ਪ੍ਰਾਚਾਮ੍‌ 99, ਅਰਿਸ਼ਟ ਗੌਂਡ ਪੂਰਵੇ ਚ 100, 
ਨ ਹਸਿਤਨ ਫਲਕ ਮਾਰਦੇਯਾਹ 101, _ਕੁਸੂਲ ਕੂਪ ਕੁੰਭ ਸ਼ਾਲਾਤਮੁ ਬਿਲੇ 102, _ਦਿਕਸ਼ਬਦਾ ਗ੍ਰਾਮ 
ਜਨਪਦ ਆਖਯਾਨ ਚਾਨਰਾਟੇਸ਼ੁ 103, _ਆਚਾਰੀਯ ਉਪਸਰਜਨ ਚ ਅੰਤੇਵਾਸਿਨੀ 104, ਉਤਰ ਪਦ ਵਿ੍ਿਧੋ 
ਸਰਵਮੂ ਚ 105, ਬਹੁਵੀਹੌ ਵਿਸ਼ਵਮੁ ਸੰਗਿਆਯਾਮ 106, ਉਦਰ ਅਸ਼ਵੇਸ਼ੁਸ਼ੁ 107, ਕਸ਼ੇਪੇ 108, 
ਨਦੀ ਬੰਧੁਨਿ 109, _ਨਿਸ਼ਠਾ ਉਪਸਰਗ ਪੂਰਵਮ ਅੰਯਤਰਸਯਾਮ੍‌ 110, _ਉਤਰ ਪਦਾਦਿਯਹ 111, 
ਕਰਣਹ ਵਰਣ ਲਕਸ਼ਣਾਤ੍ 112, ਸੰਗੌਪੰਯਯੋਹ ਚ 113, ਕੰਠ ਪ੍ਰਿਸ਼ਠ ਗ੍ਰੀਵਾ ਜੰਘਮੁ ਚ 114, ਸੰਗਮ 
ਅਵਸਥਾਯਾਮ ਚ 115, ਨੰਵੋ ਜਰ ਮਰ ਮਿਤ੍ਰ ਮ੍ਰਿਤਾਹ 116, ਸੋਹ ਮਨਸੀ ਅਲੋਮੋਸ਼ਸੀ 117, ਆਸਧੁਦਾੱਤਮ 
ਦੂਯਚ ਛੰਦਿਸ 118, ਵੀਰਵੀਰਯੌ ਚ 119, ਕੂਲ ਤੀਰ ਤੂਲ ਮੂਲ ਸ਼ਾਲਾ ਅਕਸ਼ ਸਮਮ੍‌ ਅਵਯਵਭਾਵੇ 
121, ਕੰਸ ਮੰਥ ਸ਼ੂਰਪ ਪਾਯਯ ਕਾਂਡਮ੍‌ ਦਿਗੌ 122, ਤਤਪੁਰਸ਼ੇ ਸ਼ਾਲਾਯਾਮ੍‌ ਨਪੁੰਸਕੇ 123, _ਕੰਥਾ ਚ 
124, ਆਦਿਹ ਚਿਹਣਾਦੀਨਾਮ 125, ਚੇਲ ਖਟ ਕਟੁਕ ਕਾਂਡਮ੍‌ ਗ੍ਹਾਯਾਮ 126, ਚੀਰਮੁ ਉਪਮਾਨਮ੍‌ 
127, ਪਲਲ ਸ਼ੁਪ ਸ਼ਾਕਮ੍‌ ਮਿਸ਼੍ਹੇ !28, ਕੂਲ ਸੂਦ ਸਥਲ ਕਰਸ਼ਾਹ ਸੰਗਿਆਯਾਮ 129, ਅਕਰਮਧਾਰਯੇ 
ਰਾਜਯਮ੍‌ 130, _ਵਗਰਯਾਦਯਹ ਚ 131, ਪੁਤ੍ਰਹ ਪੁੰਭਯਹ 132, ਨ ਆਚਾਰੀਯ ਰਾਜਨ ਰਿਤਵਗ੍੍‌ 
ਸੰਯੁਕਤ ਗਿਯਾਤੇ ਖਯੇਭਯਹ 133, _ਚੂਰਣਦੀਨਿ ਅਪ੍ਰਾਣਿਸ਼ਠਯਾਹ 134, ਸ਼ਟ੍ਰ ਚ ਕਾਡਾਦੀਨਿ 135, 
ਕੁੰਡ ਵਨਮੁ 136, ਪ੍ਰਕ੍ਰਿਤਯ ਭਗਾਲਮੁ 137, ਸ਼ਿਤੇਹ ਨਿਤਯਬਹਵਜ ਬਹੁਵੀਹੌ ਅਭਸਤ੍੍‌ 138, ਗਤਿ 
ਕਾਰਕ ਉਪਪਦਾਤ ਕ੍ਰਿਤ 139, ਉਭੇ ਵਨਸਪਤਿਯਦਿਸ਼ੁ ਯੁਗਪਤ੍੍‌ 140, ਦੇਵਤਾ ਦੁੰਦੇ ਚ 141, ਨ 


ਉਤਰਪਦੇ ਅਨੁਦਾੱਤਾਦੌ ਉਪ੍ਰਿਥਵੀ ਰੁਦ੍ਰ ਪੂਸ਼ ਮੰਥਿਸ਼ੁ 142, ਅੰਤ 143, ਥ ਅਥ ਘੰਵ ਕਤ ਅਚ੍ ਅਪ 


192 


ਇਤ੍ਰ ਕਾਣਾਮ੍‌ 144, ਸੂਪਮਾਨਾਤ੍‌ ਕੱਤ 145, ਸੰਗਿਆਯਾਮ੍‌ ਅਨਾਚਿਤਾਦੀਨਾਮ੍‌ 146, ਪ੍ਰਵ੍ਰਿਧਾ ਦੀਨਾਮ੍‌ 
ਚ 147, ਕਾਰਕਾਤ੍‌ ਦੱਤਸ਼ਰੂਤਯੋਹ ਏਵ ਆਸ਼ਿਸ਼ਿ 148, ਇਥੈਂ ਭੂਤੇਨ ਕ੍ਰਿਤਮ ਇਤਿ ਚ 149, ਅਨੌ 
ਭਾਵ ਕਰਮ ਵਚਨਹ 150, ਮਨ ਤਿੱਕਨ ਸ਼ਯਨ ਆਸਨ ਸਥਾਨ ਜਯਾਕਾਦਿ ਕ੍ਰੀਤਾਹ 151, ਸਪਤਮਯਾਂ 
ਪੁਣਯਮ੍‌ 152, ਉਨਾਰਥ ਕਲਹਮ ਤ੍ਰਤੀਯਾਯਾਹ 153, `ਮਿਸ਼੍ਰੰ ਚ ਅਨੁਪਸਰਗਮ੍‌ ਅਸੰਧੌ 154, ਨੰਵਹ 
ਗੁਣਪ੍ਰਤਿਸ਼ੇਧੇ ਸੰਪਾਦਿ ਅਰਹ ਹਿਤ ਅਲਮ ਅਰਥਕ ਤਧਿੱਤਾਹ 155, _ਯਯਤੋਹ ਚ ਅਤਦਰਥੇ 156, 
ਅਚਕੌ ਅਸ਼ਤਕੌ 157, ਆਕ੍ਰੋਸ਼ੇ ਚ 158, ਸੰਗਿਆਯਾਮ 159, ਕ੍ਰਿਤਯ ਇਸ਼ੁਣਚ ਚਾਰਵਾਦਿਭਯਹ ਚ 
160, ਵਿਭਾਸ਼ਾ ਤ੍ਰਿਨ ਅੱਨਸ਼ਬਦ ਤੀਕਸ਼ਣ ਸ਼ੁਚਿਸ਼ੁ 161, ਬਹੁਵ੍ਰੀਹੋ ਇਦਮੇਤਤਭਯਹ ਪ੍ਰਥਮ ਪੂਰਣਯੋਹ 
ਕ੍ਰਿਯਾ ਗਣਨੇ 162, ਸੰਖਿਯਾਯਾਹ ਸਤਨਹ 163, ਵਿਭਾਸ਼ਾ ਛੰਦਿਸ 164, ਸੰਗਿਆਯਾਮ ਮਿਤ੍ਰਾਜਿਨਯੋਹ 
165, ਵਯਵਾਯਿਨੋਹ ਅੰਤਰਮ੍‌ 166, ਮੁਖੰ ਸਵਾਂਗਮ੍‌ 167, ਨ ਅਵਯਯ ਦਿਸ਼ਾ ਗੋ ਮਹਤ੍ ਸਥੂਲ ਮੁਸ਼ਟਿ 
ਪ੍ਰ੍‌ਥ ਸਤਸੇਭਯਹ 168, ਨਿਸ਼ਠੋਮਾਨਾਤ ਅੰਯਤਰਸਯਾਮੁ 169, ਜਾਤਿ ਕਾਲ ਸੁਖਾਦਿਭਯਹ 
ਅਨਛਾਦਨਾਤ੍੍‌ ਕਤਹ ਅਕ੍ਰਿਤ ਮਿਤ ਪ੍ਰਤਿਪੱਨਾ 170, ਵਾ ਜਾਤੇ 171, ਨੰਸੁਭਯਾਮ 172, ਕਪਿ ਪੂਰਵਮ੍‌ 
173, ਰ੍ਸਵਾਂਤੇ ਅੰਤਯਾਤ੍‌ ਪੂਰਵਮ੍‌ 174, _ਬਹੋਹ ਨੰਵਤ੍੍‌ ਉਤਰ ਪਦ ਭੁਮਿਨ 175, ਨ ਗੁਣਾਦਯਹ 
ਅਵਯਵਾਹ 176, ਉਪਸਰਗਾਤ ਸਵਾਂਗਂ ਧਰੁਵਮ ਅਪਰਸ਼ੁ 177, ਵਨਮ ਸਮਾਸੇ 178, ਅੰਤ ਚ 180, 
ਨ ਵਿਨਿਬਭਯਾਮ 181, _ਪਰਹ ਅਭਿਤੋਭਾਵਿ ਮੰਡਲਮ 182, ਪ੍ਰਾਤ ਅਸਵਾਂਗਮ ਸੰਗਿਆਯਾਮੁ 183, 
ਨਿਰੂਦਕਾਨਿ ਚ 184, _ਅਭੇਹ ਮੁਖਮ੍‌ 185, _ਅਪਾਤ੍੍‌ ਚ 186, _ਸਿਫਗਪੂਤ ਵੀਣਾ ਅੰਜਮਸ ਅਧਵਨ੍‌ 
ਕੁਕਸ਼ਿ ਸੀਰਨਾਮ ਨਾਮ ਚ 187, ਅਧੇਹ ਉਪਰਿਸਥਮ੍‌ 188, _ਅਨੋਹ ਅਪ੍ਰਧਾਕਨੀਯਸੀ 189, ਪੁਰੂਸ਼ਹ 
ਚ ਅੰਵਾਦਿਸ਼ਟਹ 190, ਅਤੇ ਅਕ੍ਰਿਤਪਦੇ 191, ਨੇਰਨਿਧਾਨੇ 192, ਪ੍ਰਤੇਹ ਅੰਸ਼ਵਾਦਯਹ ਤਤਪੁਰਸ਼ੇ 
193, ਉਪਾਤ੍‌ ਦੂਯਜਜਿਨਮ੍‌ ਅਗੌਰਾਦਿਯਹ 195, ਵਿਭਾਸ਼ਾ ਉਤਪੁਛੇ 196, ਦਵਿਤ੍ਰਿਭਯਾਂ ਪਾਦੰਮੂਰਧਸੁ 
ਬਹੁਵੀਹੋ 197, ਸਕਥਮ ਚ ਅਕ੍ਰਾਂਤਾਤ 198, ਪਰਦਿਹ ਛੰਦਿਸ ਬਹੁਲਮੁ 199. 


ਅਧਿਆਇ ਛੇਵਾਂ (ਪਾਦ-ਤੀਸਰਾ) 


ਅਲਕ੍ ਉਤਰਪਦੇ 1, ਪੰਚਮਯਾਹ ਸਤੋਕ ਦਿਸਭਯਹ 2, ਔਜਸ੍‌ ਸਹਸ ਅੰਭਸ੍‌ _ਤਮਸਹ ਤਰ ਤੀਯਾਹ 3, 
ਮਨਸਹ ਸੰਗਿਆਯਾਮ 4, ਆਗਿਆਜਯਿਨਿ ਚ 5, ਆਤਮਨਹ ਚ 6, ਵੈਯਾਕਰਣ ਖਯਾਯਾਮ ਚਤੁਰਥਾਹ 
ਪਰਸਯ ਚ 7, ਹਲਦੰਤਾਤ ਸਪਤਮਯਾਹ ਸੰਗਿਆਯਾਮ 8, ਕਾਰਨਾਮਿਨ ਚ ਪ੍ਰਾਚਾਮੁ ਹਲਾਦੇ 9, ਮਧਯਾਦ 
ਗੁਰੌ 10, ਅਮੂਰਧ ਮਸਤਕਾਤ੍‌ ਸਵੰਗਾਤ੍‌ ਅਕਾਮੇ 11, ਬੰਧੇ ਚ ਵਿਭਾਸ਼ਾ 12, ਤਤਪੁਰਸ਼ੇ ਕ੍ਰਿਤਿ ਬਹੁਲਮ੍‌ 


- 


13, ਪ੍ਰਾਵ੍ਰਿਸ਼ ਸ਼ਰਦ ਕਾਲ ਦਿਵਾਮ੍‌ ਜੇ 14, ਵਿਭਾਸ਼ਾ ਵਰਸ਼ ਕਸ਼ਰ ਸ਼ਰ ਵਰਾਤ੍ 15, ਘਕਾਲਤਨੇਸ਼ੁ 
ਕਾਲਨਮਨਹ 16, ਸ਼ਯ ਵਾਸ ਵਾਸਿਨੇਸ਼ੁ ਅਕਾਲਾਤ੍੍‌ 17, ਨ ਸਿੱਧ ਬਧਨਾਤਿਸ਼ੁ ਚ 18, _ਸਥੇ ਚ 
ਭਾਸ਼ਾਯਾਮੁ 19, ਸ਼ਸ਼ਠਯਾਹ ਆਕ੍ਰੋਸ਼ੇ 20, ਪੁਤ੍ਹੇ ਅੰਯਤਰਸਯਾਮ 21, ਰਿਤੋ ਵਿਦਿਯਾ ਯੋਨਿ ਸੰਬੰਧੇਭਯਹ 
22, ਵਿਭਾਸ਼ਾ ਸਵਸ ਪਤਯੋਹ 23, ਆਨਬੰ ਰਿਤਹ ਦੁੰਦੇ 24, ਦੇਵਤਾ ਦੁੂੰਦੇ ਚ 25, ਇਤ੍‌ ਵ੍ਰਿਧੌ 26, 


ਦਿਵੋ ਧਾਵਾ 28, ਵਿਸ ਚ ਪ੍ਰਥਿਵਯਾਮ 29, ਉਸ਼ਾਸਾ ਉਸ਼ਸਹ 30, _ਮਾਤਰਪਿਤਰੌ ਉਦੀਚਾਮ 31, 


193 


ਪਿਤਰਾਮਾਤਰਾ ਚ ਛੰਦਿਸ 32, ਸਿਤ੍ਰਯਾਹ ਪੁੰਵਤ ਭਾਸ਼ਿਤ ਪੁੰਸਕਾਦਨੂੰਕ ਲੁਪਤਸ਼ਸ਼ਠੀਕਮੁ ਸਮਾਨਾਧਿਕਰਣੇ 
ਸਿਤ੍ਰਯਾਮ੍‌ ਅਪੂਰਣੀ ਪ੍ਰਿਯਾਦਿਸ਼ੁ 33, _ਤਾਸਿਲਾਦਿਸ਼ੁ ਆ ਕ੍ਰਿਤਵਸੁਚਹ 34, _ਕਯੰਵ੍ਰ ਮਾਨਿਨੋਹ ਚ 35, 
ਨ ਕੋਪਧਾਯਾਹ 36, ਸੰਗਿਆ ਪੂਰਣਯੋਹ ਚ 37, ਵ੍ਰਿਧ ਨਿਮਿਤਸਯ ਚ ਤਧਿਤਸਯ ਅਰਕਤ ਵਿਕਾਰੇ 
38, _ਸਵਾਂਗਾਤ੍ ਚ ਈਤਹ 39, ਜਾਤੇਹ ਚ 40, ਪੁੰਵਤ੍੍‌ ਕਰਮਧਾਰਯ ਜਾਤੀਯ ਦੇਸ਼ੀਯੇਸ਼ੁ 41, ਘ ਰੂਪ 
ਕਲਪ ਚੇਲਟ ਬਰੁਵ ਗੋਤ੍ਰ ਮਤ ਹਿਤੇਸ਼ੁ ਕੰਯਹ ਅਨੇਕਾਚਹ ਹੁਸਵਹ 42, ਨਧਾਹ ਸ਼ੇਸ਼ਸਯ ਅੰਯਤਰਸਯਾਮ੍‌ 
43, _ਉਗਿਤਹ ਚ 44, _ਆਤ੍੍‌ ਮਹਤ੍੍‌ ਸਮਾਨਾਧਿਕਰਣ ਜਾਤੀਯਯੋਹ 45, _ਦੂਯਸ਼ਟਨਹ ਸੰਖਿਆਯਾਮ੍‌ 
ਅਬਹੁਵੀਹ ਸ਼ੀਤਯੋਹ 46, _ ਤ੍ਹੇ ਤੁਯਹ 47, _ਵਿਭਾਸ਼ਾ ਚਤਵਾਰਿੰਸ਼ਤ ਪੁਭ੍ਰਿਤੰ ਸਰਵੇਕਸ਼ਾਮ 48. 
ਹਿਰਦਯਸਯ ਹ੍ ਤਰ ਲੇਖਯਦੰਲਾਸੇਸ਼ੁ 49, ਵਾ ਸ਼ੋਕਸ਼ਯੰਰੋਗੇਸ਼ੁ 50, ਪਾਦਸਯ ਪਦ ਆਜਯਾ? ਗੋਪਹਤੇਸ਼ੁ 51, 
ਪਦ੍ ਯਤਿ ਅਤਦਰਥੇ 52, ਹਿਮ ਕਾਸ਼ਿਯਤਿਸ਼ੁ ਚ 53, ਰਿਚਹ ਸ਼ੇ 54, ਵਾ ਘੋਸ਼ ਮਿਸ਼੍ ਸ਼ਬਦੇਸ਼ੁ 55, 
ਉਦਕਸਯ ਉਦਹ ਸੰਗਿਆਯਾਮ੍‌ 56, _ਪੇਸ਼ੰ ਵਾਸ ਵਾਹਨ ਧਿਸ਼ੁ ਚ 57, _ਏਕਹਲਾਦੌ ਪੂਰਯਿਤਵਯੇ 
ਅੰਯਤਰਸਯਾਮ੍‌ 58, ਮੰਥ ਓਦਨ ਸਕਤੁ ਬਿੰਦੂ ਵਜ੍ਹ ਭਾਰ ਹਾਰ ਵੀਵਧ ਗਾਹੇਸ਼ੁ ਚ 59, ਇਕੋ ਹ੍ੁਸਵਹ 
ਅੰਕਯਹ ਗਾਲਵਸਯ 60, ਏਕ ਤਧਿੱਤੇ ਚ 61, ਬੰਯਾਪੋ ਸੰਗਿਆ ਛੰਦਿਸੋ ਬਹੁਲਮੁ 62, ਤਵੇ ਚ 63, 
ਇਸ਼ਟਕਾ ਇਸ਼ੀਕਾ ਮਾਲਾਨਾਮੁ ਚਿਤ ਮੂਲ ਭਾਰਿਸ਼ੁ 64, _ਖਿਤਿ ਅਨਵਯਯਸਯ 65, _ਅਰੂ ਦਿਸ਼ਤ੍‌ 
ਅਜੰਤਸਯ ਮੁਮੁ 66, _ਏਣਹ ਏਕਾਚਹ ਅਮ ਪ੍ਰਤਯਵਤ ਚ 67, _ਵਾਚੰਯਮ ਪੁਰੰਦਰੌ ਚ 68, _ਕਾਰੇ 
ਸਤਯਾਗਦਸਯ 69, ਸ਼ਯੇਨ ਤਿਲਸਯ ਪਾਤੇ ਵੇ 70, ਰਾਤ੍ਹੇਹ ਕ੍ਰਿਤਿ ਵਿਭਾਸ਼ਾ 71, ਨਲੋਪੋ ਨੰਵਹ 72, 
ਤਸਮਾਤ ਨੁਟ ਅਚਿ 73, ਨ ਭਰਾ ਣਨ ਨ ਪਾਤੀਤਿ ਵ ਵੇਤੀਤਿ ਸਤਸੁ ਸਾਧਵਹ ਨ ਮੁੰਚੀਤਿ ਕੁਲਸਮਿਤੀ 


ਖਮਸਮਿਤੀ ਨਪੁੰਸਕ ਨਕਸ਼ਤ੍ਰ ਨ ਕ੍ਰਾਨੇਸ਼ੁ ਪ੍ਰਕ੍ਰਿਤਯ 74, ਏਕਾਦਿਹ ਚ ਏਕਸਯ ਚ ਆਦੂਕ੍‌ 75, ਨਗਹ 
ਅਪ੍ਰਾਣਿਸ਼ੁ ਅੰਯਤਰਸਯਾਮ 76, _ਸਹਸਯ ਸਹ ਸੰਗਿਆਯਾਮ 77, ਗ੍ਰੰਥ ਅੰਤ ਅਧਿਕੇ ਚ 78, 


ਦੁਵਿਤੀਯਾ ਚ ਅਨੁਪਾਖਯੇ 79, ਅਵਯਯੀਭਾਵੇ ਚ ਅਕਾਲੇ 80, ਵਾ ਉਪਸਰਜਨਸਯ 81, ਪ੍ਰਕ੍ਰਿਤਯਾ 
ਅਸ਼ਿਸ਼ਿ 82, ਸਮਾਨਸਯ ਛੰਦਿਸ ਮੂਰਧਨ ਪ੍ਰਭ੍ਰਿਤੀ ਉਦਰਕੇਸ਼ੁ 83, ਜਯੋਤਿਸ ਜਨਪਦ ਰਾਤ੍ਰਿ ਨਾਭਿ ਨਾਮ 
ਗੋਤਰ ਰੂਪ ਸਥਾਨ ਵਰਣ ਵਯਸ ਵਚਨ ਬੰਦੁਸ਼ੁ 84, ਚਰਣੇ ਬ੍ਰਹਮ ਚਾਰਿਣੀ 86, _ਤੀਰਥੇ ਚ 86, 
ਵਿਭਾਸ਼ਾ ਉਦਰੇ 87, ਦ੍ਰਿਗ ਦ੍ਰਿਸ਼ ਵਤੁਸ਼ੁ 88, _ਇਦਕਿੰਮੋਹ ਇਰਸ਼ਕੀ 89, ਆ ਸਰਵਨਾਮਨਹ 90, 
ਵਿਸ਼ਵਗੂੁ ਦੇਵਯੋ ਚ ਟੇਹ ਅਦ੍ਰਿ ਅੰਚਤੌ ਵਪ੍ਰਤਯਯੇ 91, ਸਮਹ ਸਮਿ 92, ਤਿਰਸਹ ਤਿਰਿ ਅਲੋਪੇ 93, 
ਸਹਸਯ ਸਧ੍ਰਿਹ 94, ਸਧ ਮਾਦਸਥਯੋਹ ਛੰਦਿਸ 95, ਦਵਿ ਅੰਤਰ ਉਪਸਰਭਯਹ ਅਪਹ ਈਤ੍ 96, 
ਉਤ ਅਨੋਹ ਦੇਸ਼ੇ 97, _ਅਸ਼ਸ਼ਠਯ ਤ੍ਰਤੀਯ ਸਥਸਯ ਅੰਯਸਯ ਦੁਕ੍‌ ਆਸ਼ਿਸ ਆਸ਼ਾ ਆਸਥਾ ਆਸਿਥਤ 
ਉਤਸੁਕ ਉਤਿ ਕਾਰਕ ਰਾਗ ਛੇਸ਼ੁ 98, _ਅਰਥੇ ਵਿਭਾਸ਼ਾ 99, ਕੋਹ ਕਤ ਤਤਪੁਰਸ਼ੇ ਅਚਿ 100, 


ਰਥਵਦਯੋਹ ਚ 101, ਤ੍ਰਿਣੇ ਛ ਜਾਤ 102, ਕਾ ਪਥਯਕਸ਼ਯੋਹ 103, ਈਸ਼ਦਰਥੇ 104, ਵਿਭਾਸ਼ਾ ਪੁਰਸ਼ੇ 


105, ਕਵਮ ਚ ਉਸ਼ਣੇ 106, ਪਥਿ ਚ ਛੰਦਿਸ 107, ਪ੍ਰਿਸ਼ੋਦਰਾਦੀਨਿ ਯਥੋਪਦਿਸ਼ਟਮ 108, ਸੰਖਿਆ 
ਵਿਸਾਯਾ ਪੂਰਵਸਯ ਅਹਨਸਯ ਅਹਨ੍੍‌ ਅੰਯਤਰਸਯਾਮ੍‌ ਕੌ 109, ਢ੍ਰਲੋਪੇ ਪੂਰਵਸਯ ਦੀਘਹ ਅਣਹ 110, 


ਸਹਿਵਹੋਹ ਓਤ੍ ਵਰਣਸਯ 111, _ਸਾਢਯੈ ਸਾਢ੍ਵਾ ਸਾਢਾ ਇਤਿ ਨਿਗਮੇ 112, ਸੰਹਿਤਾਯਾਮੁ 113, 


194 


ਕਰਣੇ ਲਕਸ਼ਣਸਯ ਵਿਸ਼ਟ ਅਸ਼ਟਨ ਪੰਚਨ ਮਣਿ ਭਿੰਨ ਛਿੰਨ ਛਿਦ ਸਤਰੁਵ ਸਵਾਤਿਸਕਸਯ 114, ਨਹਿ 
ਵ੍ਰਿਤਿ ਦ੍ਰਿਸ਼ਿ ਵਯਾਧਿ ਰੂਚਿ ਸਹਿ ਤਨਿਸ਼ੁ ਕਵੇ 115, ਵਨ ਗਿਰਿਯੋਹ ਸੰਗਿਆਯਾਮ੍‌ ਕੋਟਰ 
ਕਿੰਸ਼ੁਲੁਕਾਦੀਨਾਮੁ 116, _ਵਲੇ 117, ਮਤੌ ਬਹਵਚ ਅਨਜਿਰਾਦੀਨਾਮੁ 118, ਸ਼ਰਾਦੀਨਾਮ ਚ 119, 
ਇਕੋ ਵਹੇ ਅਪੀਲੋਹ 120, _ਉਪਸਰਗਸਯ ਘੰਵਿ ਅਮਨੁਸ਼ਯ ਬਹੁਲਮੁ 121, _ਇਕਹ ਕਾਸ਼ੇ 122, 
ਦਸਿਤ 123, ਅਸ਼ਟਨਹ ਸੰਗਿਆਯਾਮ 124, ਛੰਦਿਸ ਚ 125, ਚਿਤੇਹ ਕਪਿ 126, ਵਿਸ਼ਵਸਯ 
ਵਸੁਰਾਟੋਹ 127, _ਨਰੇ ਸੰਗਿਆਯਾਮੂ 128, ਮਿਤ੍ਹੇ ਚ ਰਿਸ਼ੋ 129, ਮੰਤ੍ਰ ਸੋਮ ਅਸ਼ਵ ਇੰਦ੍ਰਿਯ 
ਵਿਸ਼ਵਦੇਵਸ਼ਯ ਮਤੌ 130, ਓਸ਼ਧੇਹ ਚ ਵਿਭਕਤੌ ਅਪ੍ਰਥਮਾਯਾਮ 131, ਰਿਚਿ ਤੁ ਨੁ ਮਕਸ਼ੁ ਤੰਬ੍‌ ਕੁ ਤੁ 
ਉਰੂਸ਼ਯਣਾਮ 132, ਇਕਹ ਸੁੰਵਿ 133, `ਦੂਯਹ ਅਤਹ ਤਿੰੜ੍ਹ 134, _ਨਿਪਾਤਸਯ ਚ 135, 
ਅੰਯੇਸ਼ਯਾਮੁ ਅਪਿ ਦ੍ਰਿਸ਼ਯਤੇ 136, ਚੌ 137, ਸੰਪ੍ਸਾਰਣਸਯ 138. 


ਅਧਿਆਇ ਛੇਵਾਂ (ਪਾਦ- ਚੌਥਾ) 


ਅੰਗਸਯ 1, _ਹਲਹ 2, ਨਾਮਿ 3, ਨ ਤਿਸ੍ਚਤਸ਼੍ 4, ਛੰਦਿਸ ਉਭਯਥਾ 5, ਨ੍ਿਚ 6, ਨ 
ਉਪਧਾਯਾਹ 7, _ਸਰਵਨਾਮ ਸਥਾਨੇ ਚ ਅਸੰਬੰਧੌ 8, _ਵਾ ਸ਼ਪੂਰਵਸਯ ਨਿਗਮੇ 9, _ਸਾਂਤ ਮਹਤਹ 
ਸੰਯੋਗਸਯ 10, ਅਪੁ ਤ੍ਰਿਨ ਤ੍ਰਿ ਸਵਸ੍ਿ ਨਪਤ੍ਰਿ ਨੇਸ਼ਟੀ ਤਵਸ਼ਟੀ ਕਸ਼ਤ੍ਰਿਪੇਤ੍ਰਿ ਪ੍ਰਸ਼ਾਸਤ੍ਰਿਣਾਮੁ 11, ਇਨ੍‌ 
ਹਨ ਪੂਸ਼ਾਰਯਮਣਾਮ ਸ਼ੋ 12, ਸੋ ਚ 13, ਅਤਸ ਸੰਤਸਯ ਚ _ਅਧਾਤੋਹ 14, _ ਅਨੁਨਾਸਿਕਸਯ 
ਕਿਵਝਲੋਹ ਕਿੰਕਤਿ 15, ਅਜਝਨਗਮਾਮ ਸਨਿ 16, ਤਨੌਤੇਹ ਵਿਭਾਸ਼ਾ 17, ਕਰਮਹ ਚ ਕਿਤਵ 18, 
ਛਵੋਹ ਸ਼ੈਨ ਅਨੁਨਾਸਿਕੇ ਚ 19, ਜਵਰ੍ ਤਿਵਰ੍‌ ਸਿਤ੍ਵ ਅਵ ਮਵਾਮ ਉਪਧਾਯਾਹ ਚ 20, ਰਾਲ ਲੋਪਹ 
21, ਅਸਿਧਵਤ੍੍‌ ਅਤ ਆ ਭਾਤ 22, ਸ਼ਨਾਤ੍੍‌ ਨਲੋਪਹ 23, ਅਨਿਦਿਤਾਮੁ ਹਲਹ ਉਪਧਾਯਾਹ ਕਿੰਕਤਿ 
24, ਦੌਸ਼ ਸੰਝ ਸਵੰਝ ਅਪਿ 25, ਰੰਝੇਹ ਚ 26, ਘੰਵਿ ਚ ਭਾਵਕਰਮਣਯੋਹ 27, ਸਯਦੋ ਜਵੇ 28, 
ਅਵੋਦ ਏਧ ਓਦਮ੍‌ ਪ੍ਰਸ਼ਰਥ ਹਿਮਸ਼੍ਥਾਹ 29, ਨ ਅੰਚੇ ਪੂਜਾਯਾਮ੍‌ 30, _ਕਿਤਵ ਸਕੰਦ ਸਯੰਦੋਹ 31, 
ਜਾਂਤਨਸ਼ਯਾਮ ਵਿਭਾਸ਼ਾ 32, ਭੰਜੇ ਚਿਣਿ 33, ਸ਼ਾਸ ਇਤ ਅੰਕ ਹਲੋਹ 34, ਸ਼ਾ ਹੋ 35, ਹੰਤੇਹ ਜਹ 
36, ਅਨੁਦਾਤੋਪਦੇਸ਼ਹ ਵਨ ਤਯੋਦੀਨਾਮੁ ਅਨੁਨਾਸਿਕ ਲੋਪਹ ਝਲਿ ਕਿੰਕਤਿ 37, ਵਾ ਲਯਪਿ 38, ਨ 
ਤਿੱਕਚਿ ਦੀਰਘਹ ਚ 39, ਗਮਹ ਕਵੇ 40, ਵਿਦਵਨੋਹ ਅਨੁਨਾਸਿਕਸਯ ਆਤ੍‌ 41, ਜਨ ਸਨ ਖਨਾਮ੍‌ 


ਸੰਵਝਲੋਹ 42, ਯੇ ਵਿਭਾਸ਼ਾ 43, ਤਨੌਤੇਹ ਯਕਿ 44, ਸਨਹ ਕਿੱਤਚਿ ਲੋਪਹ ਚ ਅੰਯਤਰਸਯਾਮ 45, 
ਆਰਧਧਾਤੁਕੇ 46, ਭ੍ਰਸਜਹ ਰੋਪਧਯਹ ਰਮ ਅੰਯਤਰਸਯਾਮ੍‌, 47, ਅਤੇ ਲੋਪਹ 48, ਯਸਯ ਹਲਹ 


49, ਕਯਸਯ ਵਿਭਾਸ਼ਾ 50, ਣੋਰਨਿਟਿ 51, ਨਿਸ਼ਠਾਯਾਮ੍‌ ਸੇਟਿ 52, ਜਨਿਤਾ ਮੰਤ੍ਹੇ 53, ਸ਼ਮਿਤਾ 
ਯੱਗੇ 54, ਅਯੂ ਆਮ ਅੰਤ ਆਲ ਇਤਨੁ ਇਸ਼ਣੁਸ਼ੁ 55, ਲਯਪਿ ਲਘੂ ਪੂਰਵਾਤ੍੍‌ 56, ਵਿਭਾਸ਼ਾ ਆਪਹ 
57, ਯੂਪਲਵੋਹ ਦੀਰਘਹ ਛੰਦਿਸ 58, ਕਿਸ਼ਯਹ 59, ਨਿਸ਼ਠਾਯਾਮੁ ਅਣਯਦਰਥੇ 60, ਵਾ ਆਕ੍ਰੋਸ਼ 
ਦੈਂਯਯੋਹ 61, ਸਯ ਸਿਚ ਸੀਯੁਟੁ ਤਾਸਿਸ਼ੁ ਭਾਵਕਰਮਣੇ ਉਪਦੇਸ਼ੇ ਅਚ ਹਨ ਗ੍ਰਹਿ ਦ੍ਰਿਸ਼ਾਮ ਵਾ ਚਿਣਵਤ 
ਇਟ ਚ 62, ਦੀਂਕਹ ਯੂਟ ਉਚਿ ਕਿੰਕਤਿ 63, ਆਤੋ ਲੋਪਹ ਇਟਿ ਚ 64, ਈਦ ਯਤਿ 65, ਘੁ ਮਾ 


195 


ਸਥਾ ਗਾ ਪਾ ਜਹਾਤਿਸਾਮ ਹਲਿ 66, ਏਹ ਲਿੰਡਿ 67, ਵਾ ਅੰਯਸਯ ਸੰਯੋਗਾਦੇਹ 68, ਨ ਲਯਪਿ 69, 
ਮਯਤੇਹ ਇਤ੍ ਅੰਯਤਰਸਯਾਮ੍‌ 70, ਲੁਕ ਲੰਕ੍‌ ਲ੍ਰਿੰਕ੍‌ ਕਸ਼ੁ ਅਣ ਉਦੱਤਹ 71, ਆਣ ਉਜਾਦੀਨਾਮ 72, 
ਛੰਦਿਸ ਅਪਿ ਦ੍ਰਿਸ਼ਯਤੇ 73, ਨ ਮਾਂਬਯੋਗੇ 74, ਬਹੁਲਮੁ ਛੰਦਿਸ ਅਮਾਂਕਯੋਗੇ ਅਪਿ 75, ਇਰਯੋ ਰੇ 
76, ਅਚਿ ਸ਼ਨੁ ਧਾਤੁ ਭਰੂਵਾਮ੍‌ ਯਵੋਹ ਇਯੰਬੁਵੰਕੋ 77, ਅਭਯਾਸਯ ਅਸਵਰਣੇ 78, _ਸਿਤ੍ਰਯਾਹ 79, 
ਵਾ ਅਮ੍‌ ਸ਼ਸੋਹ 80, _ਇਣੋ ਯਣ 81, ਏ ਅਨੇਕਾੱਚਹ ਅਸੰਯੋਗ ਪੂਰਵਸਯ 82, _ਓਹ ਸੁਪਿ 83, 
ਵਰਸ਼ਾਭਵਹ ਚ 84, ਨ ਭੂਸੁਧਿਯੋਹ 85, ਛੰਦਿਸ ਉਭਯਥਾ 86, ਹੁਸ਼ਨੁਵੋਹ ਸਾਰਵਧਾਤੁਕੇ 87, ਭੁਵੋ 
ਵਗ੍‌ ਲੰਡ ਲਿਟੋਹ 88, ਦੋਸ਼ੇ ਣੌ 90, ਵਾ ਚਿੱਤ ਵਿਰਾਗੇ 91, ਮਿਤਾਮ ਹੁਸਵਹ 92, ਚਿਣ ਣਮੁਲੋਹ 
ਦੀਰਘਹ ਅੰਯਤਰਸਯਾਮ 93, _ਖਚਿ ਹ੍ਰਸਵਹ 94, _ਹਲਾਦਹ ਨਿਸ਼ਠਾਯਾਮ੍‌ 95, ਛਾਦੇਹ ਘੇ ਅਦੂਯ 
ਉਪਸਰਗਸਯ 96, ਇਸ ਮਨ ਤ੍ਰਨ ਕਿਵਸ਼ੁ ਚ 97, ਗਮ ਹਨ ਜਨ ਖਨ ਘਸਾਮ੍‌ ਲੋਪਹ ਕਿੰਕਤਿ ਅਨਡਿੰ 
98, ਤਨਿਪਤਯੋਹ ਛੰਦਿਸ 99, ਘਸਿਭਸੋਹ ਹਲਿ ਚ 100, ਹੁਝਲਭਯਹ ਹੇਹ ਧਿਹ 101, ਸ਼ਰੁ ਸ਼੍ਰਿਣੁ 
ਪ੍ਰਿ ਕਰਿ ਵ੍ਿਭਿਯਹ ਛੰਦਿਸ 102, ਅੰਭਿਤਹ ਚ 103, ਚਿਣੋ ਲੁਕ 104, ਉਤਹ ਚ ਪ੍ਰਤਯਯਾਤ੍ ਅਸੰਯੋਗ 
ਪੂਰਵਾਤ੍੍‌ 106, ਲੋਪ੍‌ ਚ ਅਸਯ ਅੰਯਤਰਸਯਮ੍‌ ਮਵੋਹ 107, _ਨਿਤਯਮ੍‌ ਕਰੋਤੇਹ 108, ਯੇ ਚ 109, 
ਅਤ ਉਤ ਸਾਰਵਧਾਤੁਕੇ 110, ਸ਼ਨਸੋਹ ਅਤ ਲੋਪਹ 111, ਸ਼ਨਾ ਅਭਯਸਤਯੋਹ ਆਤਹ 112, ਈ 
ਹਲਿ ਅਘੋਹ 113, ਇਦ ਦਰਿਦਰਸਯ 114, ਭਿਯਹ ਅੰਯਤਰਸਯਾਂਮੁ 115, ਜਹਾਤੇਹ ਚ 116, ਆ ਚ 
ਹੈ 117, ਲੋਪੋ ਯਿ 118, _ਘਸਵੋਹ ਏਤ੍ ਹੋ ਅਭਯਾਸ ਲੋਪਹ ਚ 119, ਅਤ ਏਕ ਹਲ ਮਧਯੇ 
ਅਨਾਦੇਸ਼ਾਦੇਹ ਲਿਟਿ 120, ਥਲਿ ਚ ਸੇਟਿ 121, ਤੀ ਫਲ ਭਜ ਤ੍ਰਪਹ ਚ 122, ਰਾਧੋਹ ਹਿੰਸਾਯਾਮ੍‌ 
123, ਵਾ ਜੀਭੂੰ ਤ੍ਰਸਾਮ 124, ਫਣਾਂ ਚ ਸਪਤਾਨਾਮੁ 125, ਨ ਸ਼ਸ ਦਦ ਵਾਦਿ ਗੁਣਾਨਾਮ 126, 
ਅਵਰਠਹ ਤ੍ਰਿ ਅਸੌ ਅੰਨਵਹ 127, ਮਘਵਾ ਬਹੁਲਮੁ 128, ਭਸਯ 129, ਪਾਦਹ ਪਤ 130, ਵਸੋਹ 
ਸੰਪ੍ਰਸਾਰਣਮ੍‌ 131, ਵਾਹ ਊਠ 132, ਸ਼੍ਵ ਯੁਵਮ ਮਘੋਨਾਮ੍‌ ਅਤਧਿੱਤੇ 133 _ਅੱਲ ਲੋਪਹ ਅਨਹ 134, 
ਸ਼ ਪੂਰਵ ਹਨ ਧ੍ਰਿਤਰਾਜਯਾਮ੍‌ ਅਣਿ 135, ਵਿਭਾਸ਼ਾ ਛਿੰਸ਼ਯੋਹ 136, _ਨ ਸੰਯੋਗਾਦ ਵਮੰਤਾਤ੍ 137, 
ਅਚਹ 138, ਉਦ ਈਤ੍੍‌ 139, ਆਤੋ ਧਾਤੋਹ 140, ਮੌਤ੍ਰੇਸ਼ ਆਂਿ ਆਦੇਹ ਆਤਮਨਹ 141, ਤਿ 
ਵਿਸ਼ੰਤੇਹ ਡਿਤਿ 142, ਟੇਹ 143, ਨਹ ਤਧਿੱਤੇ 144, ਅਹਨਹ ਟਖੋਹ ਏਵ 145, ਓਹ ਗੁਣਹ 146, 
ਢੇ ਲੋਪਹ ਅਕਦ੍ਰਵਾਹ 147, _ਯਸਯ ਈਤਿ ਚ 148, _ਸੂਰਯ ਤਿਸ਼ਯ ਅਗਸਤਯ ਮਤਸਯਨਾਮ੍‌ ਯਹ 
ਉਪਧਾਯਾਹ 149, ਹਲਹ ਤਧਿੱਤਸਯ 150, ਰਾਪਤਯਸਯ ਚ ਤਧਿੱਤੇ ਅਨਾਤਿ 151, ਕਯ ਚਿਵਯੋਹ ਚ 
152, ਬਿਲਵਕਾਦਿਭਯਹ ਛਸਯ ਲੁਕ 153, ਤੁਹ ਇਸ਼ਠੇਮੇਯਸਸੁ 154, ਟੇਹ 155, ਸਥੂਲ ਦੂਰ ਯੁਵ 
ਹ੍ਰਸਵ ਕਿਸ਼ਪ੍ਰ ਕਸ਼ੁਦ੍ਰਾਣਾਮ ਯਣਾਦਿਪਰਮ੍‌ ਪੂਰਵਸਯ ਚ ਗੁਣਹ 156, ਪ੍ਰਿਯ ਸਿਥਰ ਸਿਫਰ ਉਰੂ ਬਹੁਲ 
ਗੁਰੂ ਵ੍ਰਿਧ ਤ੍ਰਿਪ੍ ਦੀਰਘ ਵ੍ਰਿਦਾਰਕਾਣਾਮ੍‌ ਪ੍ਰ ਸਥ ਸਫ ਵਰ੍‌ ਬੰਹਿ ਗਰ੍‌ ਵਰਸ਼ਿ ਤ੍ਰਪ੍‌ ਦ੍ਰਾਘਿ ਵ੍ਰਿਦਾਹ 157, 
ਬਹੋਹ ਲੋਪਹ ਭੂ ਚ ਬਹੋਹ 158, ਇਸ਼ਠਸਯ ਯਿਟ੍ ਚ 159, ਜਯਾਤ੍੍‌ ਉਤ ਈਯਸਹ 160, ਰਹ ਰਿਤਹ 
ਹਲਾਦੇਹ ਲਘੇਹ 161, ਵਿਭਾਸ਼ਾ ਰਿਜੋਹ ਛੰਦਿਸ 162, ਪ੍ਰਕ੍ਰਿਤਯਾ ਏਕਾਚ 163, ਇਨ ਅਣਿ ਅਨਪਤਯੇ 
164, ਗਾਥਿ ਵਿਦ ਥਿਨ ਕੇਸ਼ਿਨ ਗਣਿ ਪਣਿਨਹ ਚ 165, ਸੰਯੋਗਾਦਿਹ ਚ 166, ਅਨ 167, ਯੇ ਚ 


196 


ਅਭਾਵਕਰਮਣੌਹ 168, _ਆਤਮਾਧਵਾਨੌ 169, ਨ ਮਪੂਰਵਹ ਅਪਤਯੇ ਅਵੰਰਮਣਹ 170, _ਬ੍ਰਹਮਹ 

ਅਜਾਤੌ 171, ਕਾਰਮਮਹ ਤਾਛੀਲਯੇ 172, _ਅੰਕਸ਼ਮੁ ਅਨਪਤਯੇ 173, _ਦੰਡਨਾਯਨ ਹਾਸਿਤਾਨਾਯਨ 

174, ਰਿਤਵਯ ਵਾਸਤਵਯ ਵਾਸਤਵਮਾਧਵੀ ਹਿਰਣਯਯਾਨਿ ਚ ਛੰਦਿਸ 172. 
ਅਧਿਆਇ ਸੱਤਵਾਂ (ਪਾਦ-ਪਹਿਲਾ) 


ਯੁਵੋਹ ਅਨਾਕੌ 1, ਆਯਨ ਏਯ ਈਨ ਈਯ ਇਯਹ ਫ ਢ ਖ ਛਘਾਮ੍‌ ਪ੍ਰਤਯਯਾਦੀਨਾਮ 2, ਝਰ ਅੰਤਹ 3, 
ਅਤ ਅੰਯਸਤਾਤ੍‌ 4, ਆਤਮਨੇ ਪਦੇਸ਼ੁ ਅਨਤਹ 5, ਸ਼ੀਂਕੋ ਰੂਟ 6, ਵੇੱਤੇਹ ਵਿਭਾਸ਼ਾ 7, ਬਹੁਲਮ੍‌ ਛੰਦਿਸ 


8, _ਅਤੋ ਭਿਸ ਏਸ 9, _ਬਹੁਲਮੂ ਛੰਦਿਸ 10, ਨ ਇਦਮਦਸੋਹ ਅਕੋਹ 11, ਟਾਂਬਸਿੰਕਸਾਮ 
ਇਨਾਤ੍ਸਯਾਹ 12, ਬੇਂਹ ਯਹ 13, _ਸਰਵਨਾਮਨਹ ਸਮੈ 14, `ਬਭੰਸਿੰਬਯੋਹ ਸਮਾਤਸਿਮਨੌ 15, 
ਪੂਰਵਦਿਭਯਹ ਨਵਭਯਹ ਵਾ 16, ਜਸਹ ਸ਼ੀ 17, ਐੱਕਹ ਆਪਹ 18, ਨਪੁੰਸਕਾਤ੍ ਚ 19, ਜਸ਼ਸ਼ਸੋਹ 
ਸ਼ਿਹ 20, _ ਅਸ਼ਟਾਭਯ ਔਸ਼ 21, _ ਸ਼ਡ੍ਭਯੋ ਲੁਕ 22, _ਸਵਮੋਹ ਨਪੁੰਸਕਾਤ੍ 23, _ ਅਦਡ੍‌ 
ਡਤਰਾਦਿਭਯਹ ਪੰਚਭਯਹ 25, ਨ ਇਤਰਾਤ੍੍‌ ਛੰਦਿਸ 26, ਯੁਸ਼ਮਦ ਅਸਮਦ ਭਯਾਮ ਕਸਹ ਅਸ਼ 27, 
ਕੇਂ ਪ੍ਥਮਯੋਹ ਅਮੂ 28, ਸ਼ਸੋ ਨ 29, ਭਯਸੋ ਭਯਮ੍‌ 30, ਪੰਚਮਯਾਹ ਅਤ 31, ਏਕ ਵਚਨਸਯ ਚ 
32, ਸਾਮਹ ਆਕਮ 33, ਆਤ ਅੰ ਛਲਹ 34, ਤੁਹਯੋਹ ਤਾਤੰੜ੍੍‌ ਆਸ਼ਿਸ਼ਿ ਅੰਯਤਰਸਯਾਮੂ 35, 
ਵਿਦੇਹ ਸ਼ਤੁਹ ਵਸੁਹ 36, ਸਮਾਸੇ ਅਨੰਵਪੂਰਵੇ ਕਤਵਹ ਲਯਪ੍‌ 37, ਕਤਵਾ ਅਪਿ ਛੰਦਿਸ 38, ਸੁਪਾਮ੍‌ 
ਸੁ ਲੁਕ੍‌ ਪੂਰਵ ਸਵਰਣ ਆ ਆਤ੍‌ ਸ਼ੇ ਯਾ ਡਾ ਡਯਾ ਯਾਚ੍‌ ਆਲਹ 39, ਅਮਹ ਮਸ਼੍‌ 40, ਲੋਪਹ ਤਹ 
ਆਤਮਨੇਪਦੇਸ਼ੁ 41, ਧਵਮੋ ਧਵਾਤ੍੍‌ 42, ਯਜਧੈਵਨਮੂ ਇਤਿ ਚ 43, ਤਸਯ ਤਾਤ੍ 44, ਤਪਤ ਨਪਤ 
ਥਨਾਹ ਚ 45, ਇੰਦਤੋ ਮਸਿ 46, ਕਤਵੋ ਯਕ੍‌ 47, ਇਸ਼ਟ੍ਵੀਨਮ ਇਤਿ ਚ 48, ਸਨਾਤਵਯਾਦਯਹ 
ਚ 49, ਆਤ ਜਸੇ ਅਸੁਕ੍ 50, ਅਸ਼ਵ ਕਸ਼ੀਰ ਵ੍ਰਿਸ਼ ਲਵਣਾਨਾਮ ਆਤਮਪ੍ੀਤੌ ਕਯਚਿ 51, ਅਮਿ 
ਸਰਵਨਾਮਨਹ ਸੁਟ 52, ਤ੍ਰੇਹ ਤਰਯਹ 53, ਹੁਸਵਨਧਾਪਹ ਨਟ 54, ਸ਼ਟ ਚਤੁਰਭਯਹ ਚ 55, ਸ਼੍ਰੀ 
ਗਰਾਮਣਯੋਹ ਛੰਦਿਸ 56, _ਗੋਹ ਪਾਦਾਂਤੇ 57, _ਇਦਿਤੋ ਨੁਮੁ ਧਾਤੋਹ 58, ਸ਼ੇ ਮੁਚਾਦੀਨਾਮੁ 59, 
ਮਸਿਜਨਸ਼ੌੋਹ ਝਲਿ 60, _ਰਧਿਜਭੋਹ ਅਚਿ 61, ਨ ਇਟਿ ਅਲਿਟਿ ਰਧੇਹ 62, _ਰਭੇਹ ਅਸ਼ਬਿਲਟੋਹ 
63, _ਲਭੇਹ ਚ 64, ਆਂਬਹ ਯਿ 65, ਉਪਾਤ੍੍‌ ਪ੍ਰਸੰਸਾਯਾਮ 66, ਉਪਸਰਗਾਤ੍‌ ਖਲ੍ਘੰਵੋਹ 67, ਨ 
ਸੁਦੁਰਭਯਾਮ ਕੇਵਲਾਭਯਾਮ 68, ਵਿਭਾਸ਼ਾ ਚਿਣ ਠਨੁਲੋਹ 69, ਉਗਿਦਚਾਮ ਸਰਵਨਾਮ ਸਥਾਨੇ ਅਧਾਤੋਹ 
70, ਯੂਜੇਹ ਅਸਮਾਸੇ 71, ਨਪੁੰਸਕਸਯ ਝਲਚਹ 72, ਇਕਹ ਅਚਿ ਵਿਭਕਤੌ 73, ਤ੍ਰਤੀਯਾਦਿਸ਼ੁ 
ਭਾਸ਼ਿਤਪੁੰਸਕਮ ਪੁੰਵਦ ਗਾਲਵਸਯ 74, ਅਸਿਥ ਦਧਿ ਸਕਿਥ ਅਕਸ਼ਿਣਾਮ ਅਨੜ੍੍‌ 75, ਛੰਦਿਸ ਅਪਿ 
ਦ੍ਰਿਸ਼ਯਤੇ 76, ਏਈ ਚ ਦੁਵਚਨੇ 77, ਨ ਅਭਯਾਸਤਾਤ੍‌ ਸ਼ਤੁਹ 78, ਵਾ ਨਪੁੰਸਕਸਯ 79, ਆਤ੍‌ 


ਸ਼ੀਨਧੋਹ ਨੁਮ 80, ਸ਼ਪਸ਼ਯਨੋਹ ਨਿਤਯਮ੍‌ 81, ਸੌ ਅਨਡੂਹ 82, ਦ੍ਰਿਕਿ ਸਵਵਹ ਸਵਤਵਸਾਮ ਛੰਦਿਸ 
83, ਦਿਵ ਔਤ 84, ਪਥਿ ਮਥਿ ਰਿਭਿਕਸ਼ਾਮੁ ਆਤ 85, ਇਤਹ ਅਤ ਸਰਵਨਾਮ ਸਥਾਨੇ 86, ਥਹ 


197 


ਨਥਹ 87, _ਭਸਯ ਟੇਹ ਲੋਪਹ 88, ਪੁੰਸਹ ਅਸੁੰੜ੍੍‌ 89, ਗੋਤੋ ਣਿਤ੍੍‌ 90, _ਠਮੁਲੱਤਮੋ ਵਾ 91, 
ਸੰਖਯੁਹ ਅਸੰਬੁਧੌ 92, _ਅਨੰਬ੍ ਸੋ 93, _ਰੀਦੁਸ਼ਨਸ੍‌ ਪੁਰੂਦੰਸ਼ੋ ਅਨੇਹਸਾਮੁ ਚ 94, ਤ੍ਰਿਜਵਤ੍‌ ਕ੍ਰੋਸ਼ਟੁਹ 
95, ਸਿਤ੍ਰਯਾਮੁ ਚ 96, ਵਿਭਾਸ਼ਾ ਤ੍ਰਤੀਯਾਦਿਸ਼ੁ ਅਚਿ 97, ਚਤੁਰਨਡੁਹੋਹ ਆਮ ਉਦੱਤਹ 98, ਅਮ 
ਸੰਬੁਧੌ 99, _ਰੀਤਹ ਇਤ ਧਾਤੋਹ 100, _ਉਪਧਾਯਾ ਚ 101, ਉਤ ਓਸ਼ਠਯਹ ਪੂਰਵਸਯ 102, 
ਬਹੁਲਮ ਛੰਦਿਸ 103. 


ਅਧਿਆਇ ਸੱਤਵਾਂ (ਪਾਦ-ਦੂਸਰਾ) 


ਸਿਚਿ ਵ੍ਰਿਧਿਹ ਪਰਸਮੈਪਦੇਸ਼ੁ 1, ਅਤੋ ਲੂ ਅੰਤਸਯ 2, ਵਢ੍ ਵੂਜ ਹਲੰਤਸਯ ਅਚਹ 3, ਨੇਟਿ 4, ਹ 
ਮ ਯੰਤ ਕਸ਼ਣ ਸ਼੍ਰਵਸ੍‌ ਜਾਗੁ ਣਿ ਸ਼ਿਵ ਏਦਿਤਾਮ੍‌ 5, ਊਰਣੇਤੇਹ ਵਿਭਾਸ਼ਾ 6, ਅਤਹ ਹਲਾਦੇਹ ਲਘੋਹ 7, 
ਨ ਇਟ ਵਸ਼ਿ ਕ੍ਰਿਤਿ 8, ਤਿ ਤੁ ਤਰ ਥ ਸਿ ਸੁ ਸਰ ਕਸੇਸ਼ੁ ਚ 9, ਏਕਾਚਹ ਉਪਦੇਸ਼ੇ ਅਨੁਦਾੱਤਤ੍੍‌ 10, 
ਸ਼੍ਯੁਕਹ ਕਿਤਿ 11, _ਸਨਿ ਗ੍ਰਹਗੁਹੋਹ ਚ 12, ਕ੍ਰਿ ਸਰਿ ਕ੍ਰਿ ਵ੍ਰਿ ਸਤੁ ਦਰੁ ਸਤਰੁ ਸ਼ਰੁਵਹ ਲਿਟਿ 13, 
ਸ਼ਵੀਦਿਤਹ ਨਿਸ਼ਠਾਯਾਮ 14, ਯਸਯ ਵਿਭਾਸ਼ਾ 15, ਆਦਿਤਹ ਚ 16, _ਵਿਭਾਸ਼ਾ ਭਾਵਾਦਿਕਰਮਣੌਹ 
17, _ਕਸ਼ੁਬਧ ਸਵਾਂਤ ਧਵਾਂਤ ਲਗਨ ਮਿਲਸ਼ਟ ਵਿਰਿਬਧ ਫਾਣਟ ਬਾਢਾਨਿ ਮੰਥ ਮਨਸ ਤਮਸ੍ ਸਕਤ 
ਅਵਿਸਪਸ਼ਟ ਸਵਰ ਅਨਾਯਾਸ ਭ੍ਰਿਸ਼ੇਸ਼ੁ 18, ਯ੍ਰਸ਼ਿਸ਼ਸੀ ਵੈਯਾਤਯੇ 19, ਦ੍ਰਿੜਹ ਸਥੂਲ ਬਲਯੋਹ 20, 
ਪ੍ਰਭੌ ਪਰਿਵ੍ਰਿੜਹ 21, ਕ੍ਰਿੱਛ੍ ਗਹਨੋਯੋਹ ਕਸ਼ਹ 22, ਘੁਸ਼ਿ ਅਵਿਸ਼ਬਦਨੇ 23, _ਅਰਦੇਹ ਸੱਨਿਵਿਭਯਹ 
24, ਅਭੇਹ ਚ ਆਵਿਦੂਰਯੇ25, _ਣੇਹ ਅਧਯਯਨੇ ਵ੍ਰਿੱਤਮ੍‌ 26, ਵਾ ਦਾਂਤ ਸ਼ਾਂਤ ਪੂਰਣ ਦਸਤ ਸਪਸ਼ਟ 
ਛੱਨ ਗਿਪਤਾਹ 27, ਰੂਸ਼ ਅਮ੍‌ ਤਵਰ ਸਮ੍‌ ਘੁਸ਼ ਸਵਾਨਾਮ 28, ਹ੍ਰਸ਼ੇਹ ਲੋਮਸੁ 29, ਅਪਚਿਤਹ ਚ 30, 
ਹਰੂ ਹਵਰੇਹ ਛੰਦਿਸ 31, ਅਪਰਿਹਿਵੀਤਾਹ ਚ 32, ਸੋਮੇ ਹਵਰਿਤਹ 33, ਗ੍ਰਸਿਤ ਸਕਭਿਤ ਸਤਭਿਤੋ 
ਕਸ਼ਮਿਤਿ ਵਮਿਤਯਮਿਤੀ ਚ 34, _ ਆਰਧਦਾਤੁਕਸਯ ਇਟ ਵਲਾਦੇਹ 35, _ ਸਨੁਕ੍ਰਮੋਹ ਆਤਮਨੇ 
ਪਦਾਨਿਮਿਤੇ 36, ਗ੍ਰਹਹ ਅਲਿਟਿ ਦੀਰਘਹ 37, _ਵੀਤਹ ਵਾ 38, ਨ ਲਿੰਕਿ 39, ਸਿਚਿ ਚ 
ਪਰਸਮੈਪਦੇਸ਼ੁ 40, ਇਟ ਸਨਿ ਵਾ 41, ਲਿੰਬ੍੍‌ ਸਿਚੋਹ ਆਤਮਨੇਪਦੇਸ਼ੁ 42, ਰਿਤਹ ਚ ਸੰਯੋਗਾਦਹੇ 43, 
ਸਵਰਤਿ ਸੂਤਿ ਸੂਯਤਿ ਧੂੰਵਦਿਤਹ ਵਾ 44, _ਰਧਾਦਿਭਯਹ ਚ 45, _ਨਿਰਹ ਕੁਸ਼ਹ 46, ਇਟ 
ਨਿਸ਼ਠਾਯਾਮੁ 47, ਤਿ ਇਸ਼ ਸਹ ਲੁਭ੍‌ ਰੂਸ਼੍‌ ਰਿਸ਼੍ਹ 48, ਸਨਿ ਇਵੰਤ ਰਿਧ ਭ੍ਰਸਜ ਦੰਭੁ ਸ਼੍ਰਿਵ ਸਵਰ ਯੁ 
ਉਰਣੁਵ ਭਰਗਿਪਿਸਨਾਮ੍‌ 49, ਕਿਲਸ਼ਹ ਕਤਵਾ ਨਿਸ਼ਠਯੋਹ 50, ਪੂੰਕਹ ਚ 51, ਵਸਤਿਕਸ਼ੁਧੋਹ ਇਟ 
52, ਅੰਚੇ ਪੂਜਾਯਾਮ੍‌ 53, ਲੁਭੋ ਵਿਮੋਹਨੇ 54, ਜ੍ਰੀ ਵ੍ਚਯੋਹ ਕਿਤਵ 55, ਉਦਿਤਹ ਵਾ 56, ਸੇ 
ਅਸਿਚਿ ਕਿਤ ਚਿਤ ਛ੍ਰਿਦ ਤ੍ਰਿਦ ਨ੍ਰਿਤਹ 57, _ਗਮੇਹ ਇਟ ਪਰਸਮੈਪਦੇਸ਼ੁ 58, _ਨ ਵ੍ਿਦਿਭਯਹ 
ਚਤੁਰਭਯਹ 59, ਤਾਸਿ ਚ ਕਲ੍ਿਪਹ 60, ਅਚਹ ਤਾਸਵਤ੍ ਥਲਿ ਅਨਿਟਹ ਨਿਤਯਮ੍‌ 61, ਉਪਦੇਸ਼ੇ 
ਅਤਵਤਹ 62, ਰਿਤੇਹ ਭਾਰਦਵਾਜਸਯ 63, ਬਥੂਮ ਆਤਤੰਥ ਜਗ੍ਰਿੰਭ ਵਵਰਥ ਇਤਿ ਨਿਗਮੇ 64, 
ਵਿਭਾਸ਼ਾ ਸ੍ਰਜਿਦ੍ਰਿਸ਼ੋਹ 65, ਇਟ ਅੱਤਿ ਅਰਤਿ ਵਯਯਤਿਦੀਨਾਮ 66, _ਵਸੁ ਏਕਾਜਾਦਘਨਾਮ 67, 


198 


ਵਿਭਾਸ਼ਾ ਗਮ ਹਨ ਵਿਦ ਵਿਸ਼ਾਮੁ 68, ਸਨਿੰਸਸਨਿਵਾਂਸਮ 69, ਰਿਧਨੋਹ ਸਯੇ 70, ਅੰਜੇਹ ਸਿਚਿ 71, 
ਸਤੁ ਸੁ ਧੂੰਵਭਯਹ ਪਰਸਮੈਪਦੇਸ਼ੁ 72, ਯਮ੍‌ ਰਮ ਨਮਾਤਾਮ੍‌ ਸਕ੍‌ ਚ 73, ਸਿਮ ਪੂੰਕ ਰਿ ਅੰਚ ਅਸ਼ਾਮ੍‌ 
ਸਨਿ 74, ਕਿਹ ਚ ਪੰਚਭਯਹ 75, _ ਰੂਦਾਦਿਭਯਹ ਸਾਰਵਧਾਤੁਕੇ 76, ਈਸ਼ਹ ਸੇ 77, ਈਡ ਜਨੌਹ 
ਧਵੇ ਚ 78, ਲਿੰਕਹ ਸਲੋਪਹ ਅਨੰਤਯਸਯ 79, ਅਤੋ ਯੇਯਹ 80, ਆਤੋ ਕਿੰਤਹ 81, ਆਨੇ ਮੁਕ 
82, ਈਦਾਸਹ 83, ਅਸ਼ਟਨਹ ਆ ਵਿਭਕਤੌ 84, ਰਾਯੇ ਹਲਿ 85, ਯੁਸ਼ਮਦ ਸਮਦੋਹ ਅਨਾਦੇਸ਼ੇ 86, 
ਦੁਵਿਤੀਯਾਯਾਮ ਚ 87, ਪ੍ਰਥਮਾਯਾਹ ਚ ਦੁਵਚਨੇ ਭਾਸ਼ਾਯਾਮ 88, ਯਹ ਅਚਿ 89, ਸ਼ੇਸ਼ੇ ਲੋਪਹ 90, 
ਮਪਰਯੰਤਸਯ 91, ਯੁਵਾਵੈ ਦੁਵਚਨੇ 92, ਯੂਯਵਯੌ ਜਸਿ 93, ਤਵਾਹੌ ਸੌ 94, ਤੁਭਯਮਹਯੌ ਕੰਯਿ 
95, `ਤਵਮਮੌ ਭੰਸਿ ਤਵਮੋ ਏਕਵਚਨੇ 97, ਪ੍ਰਤਯਯ ਉਤਰਪਯੋਹ ਚ 98, ਤ੍ਰਿਚਤੁਰੋਹ ਸਿਤ੍ਰਯਾਮ 
ਤਿਸ੍ਚਤਸ੍ਰਿ 99, ਅਚਿ ਰਹ ਰਿਤਹ 100, ਜਰਾਯਾਹ ਜਰਸ੍‌ ਅੰਯਤਰਸਯਾਮੁ 101, ਤਯਦਾਦੀਨਾਮਹ 
102, ਕਿਮਹ ਕਹ 103, ਕੁ ਤਿਹੋਹ 104, _ਕਵਾਤਿ 105, ਤਦੋਹ ਸਹ ਸੌ ਅਨੰਤਯਯੋਹ 106, 
ਅਦਸਹ ਐ ਸੁਲੋਪਹ ਚ 107, ਇਦਮੋ ਮਹ 108, ਦਹ ਚ 109, ਯਹ ਸੌ 110, ਇਦਹ ਅਯ੍‌ ਪੁੰਸਿ 
111, ਅਨ ਆਪਿ ਅਕਹ 112, ਹਲਿ ਲੋਪਹ 113, ਮ੍ਰਿਜੇਹ ਵ੍ਰਿਧਿਹ 114, ਅਚੋ ਵਿੰਛਤਿ 115, 
ਅਤਹ ਉਪਧਾਯਾਹ 116, ਤਧਿਤੇਸ਼ੁ ਅਚਾਮੁ ਆਤਦੇਹ 117, ਕਿਤਿ ਚ 118. 


ਅਧਿਆਇ ਸੱਤਵਾਂ (ਪਾਦ-ਤੀਸਰਾ) 


2, ਨ ਯਵਾਭਯਾਮ੍‌ ਪਦਾਂਤਾਭਯਾਮ ਪੂਰਵੈ ਤੁ ਤਾਭਯਾਮ੍‌ ਏਚ 3, ਦੁਵਾਰਦੀਨਾਮੁ ਚ 4, ਨਯਗ੍ਰੋਧਸਯ ਚ 
ਕੇਵਲਸਯ 5, ਨ ਕਰਮਵਿਯਾਤਿਹਾਰੇ 6, ਸਵਾਗਤਾਦੀਨਾਮੁ ਚ 7, ਸ਼ਵਾਦੇਹ ਇਵਿੰ 8, ਪਦਾਂਤਸਯ 
ਅੰਯਤਰਸਯਾਮ 9, ਉਤਰਪਦਸਯ 10, ਅਵਯਵਾਤ੍ ਰਿਤੋਹ 11, ਸੁ ਸਰਵ ਅਰਧਾਤ ਜਨਪਦਸਯ 12, 
ਦਿਸ਼ਹ ਅਮਦਾਣਾਮ 13, ਪ੍ਰਾਚਾਮ ਗ੍ਰਾਮ ਨਗਰਾਣਾਮ 14, ਸੰਖਿਆਯਾਹ ਸੰਵਤਸਰ ਸੰਕਿਯਾਸਯ ਚ 15, 
ਵਰਸ਼ਸਯ ਅਭਵਿਸ਼ਯਤਿ 16, ਪਰਿਮਾਣ ਅੰਤਸਯ ਅਸੰਗਿਆਣਯੋਹ 17, ਜੇ ਪ੍ਰੋਸ਼ਠਪਦਾਨਾਮ 18, ਹ੍ਰਿਦ 
ਭਗ ਸਿੰਧਵੰਤੇ ਪੂਰਵ ਪਦਸਯ ਚ 19, ਅਨੁਸ਼ਤਿਕਾਦੀਨਾਮ ਚ 20, ਦੇਵਤਾ ਦੁੰਦੇ ਚ 21, ਨ ਇੰਦਰਸਯ 
ਪਰਸਯ 22, ਦੀਰਘਾਤ੍੍‌ ਚ ਵਰੂਣਸਯ 23, ਪ੍ਰਾਚਾਮ੍‌ ਨਗਰੰਤੇ 24, ਜੰਗਲ ਧੇਨੁ ਵਲਜੰਤਸਯ ਵਿਭਾਸ਼ਿਤ 


- 


ਉਤਰਮ੍‌ 25, ਅਰਧਾਤ੍੍‌ ਪਰਿਮਾਣਸਯ ਪੂਰਵਸਯ ਤੁ ਵਾ 26, ਨਾਤਹ ਪਰਸਯ 27, ਪ੍ਰ ਵਾਹਣਸਯ ਢੇ 
28, ਤਤ ਪ੍ਰਸਯਯਸਯ ਚ 29, ਨੰਵਹ ਸ਼ੁਚਿ ਈਸ਼ਵਰ ਕਸ਼ੇਤ੍ਰਗਿ ਕੁਸ਼ਲ ਨਿਪੁਣਨਾਮ 30, ਯਥਾ ਤਥ 
ਯਥਾ ਪੁਰਯੋਹ ਪਰਿਯਾਯੇਣਹ 31, _ਹਨਹ ਤਹ ਅਚਿੰਣਲੋਹ 32, ਆਤ ਯੂਕ੍ ਚਿਣ ਕ੍ਰਿਤੋਹ 33, ਨ 


ਉਦਾੱਤ ਪਦੇਸ਼ਸਯ ਮਾਂਤਸਯ ਅਨਾਚਮੇਹ 34, _ਜਨਿਵਧਯੋਹ ਚ 35, _ਅਰੀ ਹ੍ਹੀਂ ਵਲੀ ਰੀ ਕੂਯੀ 


199 


ਕਸ਼ਮਾਯਾਤਾਮ ਪੁਕ੍‌ ਣੌ 36, ਸ਼ਾ ਛਾ ਸ਼ੋ ਹਵੇ ਵੇਪਾਮ੍‌ ਯੁਕ੍‌ 37, ਵੇ ਵਿਧੂਨਨੇ ਜੁਕ੍‌ 38, ਲੀਲੋਹ ਨੁਗਲੁਕੌ 
ਅੰਯਤਰਸਯਾਮ ਸਨੇਹ ਵਿਪਾਤਨੇ 39, _ਭਿਯੋ ਹੇਤੁਭਯੇ ਸ਼ੁਕ੍‌ 40, _ਉਦੀਚਾਮੁ ਆਤਹ ਸਥਾਨੇ 
ਯਕਪੂਰਵਾਯਾਹ 46, _ਭਸਤ੍ਰਾ ਏਸ਼ਾ ਅਜਾ ਗਿ ਦੁਵਾ ਸਵਾਹ ਨੰਵ੍ ਪੂਰਣਾਮ ਅਪਿ 47, _ ਅਭਾਸ਼ਿਤ 
ਪੁੰਸਕਾਤ੍੍‌ ਚ 48, ਆਤ੍ ਆਚਾਰੀਯਾਣਾਮ 49, ਠਸਯ ਇਕਹ 50, ਇਸ ਉਸ ਉਕ੍ਤਾਂਤ੍ ਕਹ 51, 
ਚਜੋਹ ਕੁ ਘਿੰਣਯਤੋਹ 52, ਨਯੰਕਾਵਾਦੀਨਾਮ ਚ 53, ਹੋ ਹੰਤੇ ਵਿੰਣੱਨੇਸ਼ 54, ਅਭਯਸਾਤ੍੍‌ ਚ 55, ਹੇਹ 
ਅਚੜਿੰ 56, ਸੰਲਿਟੋਹ ਜੇਹ 57, ਵਿਭਾਸ਼ਾ ਚੇਹ 58, ਨ ਕਵਾਦੇਹ 59, ਅਜਿਵਜਯੋਹ ਚ 60, ਭੁਜ 
ਨਯੁਬਜ ਪਾਣਯੂਪਤਾਪਯੋਹ 61, ਪ੍ਰਯਾਜ ਅਨੁਯਾਜੌ ਯਗਿਯਾਂਗੇ 62, ਵੰਚੇਹ ਗਤ 63, ਓਕ ਉਚਹ ਕੇ 
64, ਠਯ ਆਵਸ਼ਯਕੇ 65, _ਯਜ੍‌ ਯਾਚ੍‌ ਰੂਚ ਪ੍ਰ ਵਚ੍ ਰਿਚ੍ਹ ਚ 66, ਵਚਹ ਅਸ਼ਬਦ ਸੰਗਿਆਯਾਮ੍‌ 
67, ਪ੍ਰਯੋਜਯ ਨਿਯੋਜਯੋ ਸ਼ਕਯਾਰਥੇ 68, ਭੋਜਯਮੁ ਭਕਸ਼ਯੇ 69, ਘੋਹ ਲੋਪਹ ਲੇਟਿ ਵਾ 70, ਓਤਹ 
ਸ਼ਯਨਿ 71, ਕਸਸਯ ਅਚਿ 72, ਲੂਕ੍‌ ਵਾ ਦੁਹ ਦਹ ਲਿਹ ਗੁਹਾਮ ਆਤਮਨੇਪਦੇ ਦੰਤਯੇ 73, ਸ਼ਮਾਮ੍‌ 
ਅਸ਼ਟਾਨਾਮੁ ਦੀਰਘਹ ਸ਼ਯਨਿ 74, _ਸ਼ਿਠਵੁ ਕਲਮੁ ਚੁਮਾਮ ਸ਼ਿਤਿ 75, ਕ੍ਰਮਹ ਪਰਸਮੈਪਦੇਸ਼ੁ 76, 
ਇਸ਼ੁਗਮਿਯਮਾਮ ਛਹ 77, ਪਾ ਘ੍ਰਾ ਧਮਾ ਸਥਾ ਮਨਾ ਦਾ ਦ੍ਰਿਸ਼ ਰਿ ਸ੍ਰਿਸ਼ਦ ਸ਼ਦ ਪਿਬ ਜਿਘੁ ਧਮ ਤਿਸ਼ਠ 
ਮਨ ਯੱਛ ਪਸ਼ਯ ਰਿੱਛ ਧੋ ਸ਼ੀਯ ਸੀਦਾਹ 78, _ਗਿਯਾਜਨੋਹ ਜਾ 79, _ਪਵਾਦੀਨਾਮ ਰੁਸਵਹ 80, 
ਮੀਨਾਤੇਹ ਨਿਗਮੇ 81, _ਮਿਦੇਹ ਗੁਣਹ 82, ਜੁਸਿ ਚ 83, _ਸਾਰਵਧਾਤੁਕ ਆਰਧਧਾਤੁਕਯੋਹ 84, 
ਜਾਗ੍ਰਹ ਵਿ ਚਿਣ ਛਲ ਬਿੰਤਸੁ 85, ਪੁਗੰਤ ਲਘੂਪਧ ਸਯ ਚ 86, _ਨ ਅਭਯਸਤਸਯ ਅਚਿ ਪਿਤਿ 
ਸਾਰਵਧਾਤੁਕੇ 87, _ਭੂਸੁਵੇਹ ਤਿੰਕਿ 88, _ਉਤਹ ਵ੍ਰਿਧਹ ਲੁਕਿ ਹਲਿ 89, _ਊਰਣੇਤੇਹ ਵਿਭਾਸ਼ਾ 90, 
ਗੁਣਹ ਅਪ੍ਰਤਕੇ 91, ਤ੍ਰਿਣਾਹ ਇਮ 92, ਬਰੁਵ ਈਟ੍ਰ 93, ਯੜਹ ਵਾ 94, ਤੁਰੂ ਸਤੁ ਸ਼ਮ ਅਮਹ 
ਸਾਰਵਧਾਤੁਕੇ 95, ਅਸਿਤਸਿਚਹ ਅਪ੍ਰਕਤੇ 96, ਬਹੁਲਮ ਛੰਦਿਸ 97, ਰੂਦ ਚ ਪੰਚਭਯਹ 98, ਅਟ੍ 
ਗਾਰਗੀ ਗਾਲਵਯੋਹ 99, ਅਦਹ ਸਰਵੇਕਸ਼ਾਮ 100, _ ਅਤਹ ਦੀਰਘਹ ਯੰਵਿ 101, ਸੁਪਿ ਚ 102, 
ਬਹੁਵਚਨੇ ਝਲਿ ਏਤ੍ 103, ਓਸਿ ਚ 104, ਆਕਿੰ ਚ ਆਪਹ 105, ਸੰਬੁਧੌ ਚ 106, ਅੰਬਾ ਅਰਥ 
ਨਦੋਹ ਹੁਸਵਹ 107, ਹੁਸਵਸਯ ਗੁਣਹ 108, ਜਸਿ ਚ 109, ਰਿਤਹ ਕਿੰ ਸਰਵਨਾਮ ਸਥਾਨਯੋਹ 110, 
ਘੇਹ ਕਿੰਤਿ 111, ਆਟ ਨਧਾਹ 112, ਯਾਟ ਆਪਹ 113, ਸਰਵਨਾਮਨਹ ਸਯਾਟ ਹੁਸਵਹ 114, 
ਵਿਭਾਸ਼ਾ ਦੁਵਿਤੀਯਾ ਤ੍ਰਤੀਯਾ ਭਯਾਮ 115, ਕੇਂਹ ਆਮ ਨਧਾਮਨੀਭਯਹ 116, ਇਦੁਦਭਯਾਮ 117, 
ਅਤ ਅਤ ਚ ਘੇਹ 118, ਆਂਬਹ ਨਾ ਅਸਿਤ੍ਰਯਾਮੁ 119. 


ਅਧਿਆਇ ਸੱਤਵਾਂ (ਪਾਦ-ਚੌਥਾ) 


ਣੌ ਚਕਿੰ ਉਪਧਾਯਾਹ ਹੁਸਵਹ 1, ਨ ਅਗਲੋ ਪਿਸ਼ਾਸ ਵ੍ਰਿਦਿਤਾਮੁ 2, ਭ੍ਰਾਜ ਭਾਸ ਭਾਸ਼ ਦੀਪ ਜੀਵ ਮੀਲ 
ਪੀਡਾਮ ਅੰਯਤਰਸਯਾਮ੍‌ 3, ਲੋਪਹ ਪਿਬਤੇਹ ਈਤ੍ ਚ ਅਭਯਾਸਯ 4, ਤਿਸ਼ਠਤੇਹ ਇਤ੍੍‌ 5, ਜਿਘ੍ਰਤੇ ਵਾ 
6, _ਉਹ ਰਿਤ 7, ਨਿਤਯਮ ਛੰਦਿਸ 8, ਦਯਤੇਹ ਦਿਗਿ ਲਿਟਿ 9, ਰਿਤਹ ਚ ਸੰਯੋਗਾਦੇਹ ਗੁਣਹ 10, 
ਰਿਛ ਤਯੀਤਾਮੁ 11, ਸ਼੍ਰਿ ਦਿ ਪਾਮੁ ਹੁਸਵਹ ਵਾ 12, ਕੇ ਅਣਹ 13, ਨ ਕਪਿ 14, ਆਪਹ 


200 


ਅੰਯਤਰਸਯਾਮ 15, ਰਿਦ੍ਰਿਸ਼ਹ ਅੰਕਿ ਗੁਣਹ 16, ਅਸਯਤੇਹ ਥੂਕ੍‌ 17, ਸ਼੍ਯਤੇਰਹ 18, ਪਤਹ ਪੁਮ੍‌ 
19, ਵਚਹ ਉਮ 20, ਸ਼ੀਕਹ ਸਾਰਵਧਾਤੁਕੇ ਗੁਣਹ 21, ਅਯੰੜ੍ ਯਿ ਕਿੰਕਤਿ 22, ਉਪਸਰਗਾਤ੍‌ 


੨ 


ਹੁਸਵ ਊਹਤੇਹ 23, ਏਤੇਹ ਲਿੰਕਿ 24, ਅਕ੍ਰਿਤ ਸਾਰਵਧਾਤੁਕੇ ਦੀਰਘਹ 25, ਚਵੌ ਚ 26, ਰੀਂੜ੍‌ 
ਰਿਤਹ 27, ਰਿੰਛ੍ ਸ਼ਯਗਿਲੰੜ੍ਕਸ਼ੁ 28, ਗੁਣਹ ਅਰਤਿਸੰਯੋਗਾਦੋਹ 29, ਯੰੜਿ ਚ 30, ਈ ਘ੍ਰਾਧਮੋਹ 
31, ਅਸਯ ਚਵੌ 32, ਕਯਚਿ ਚ 33, ਅਸ਼ਨਾਯ ਉਦੰਯ ਧਨਾਯਾ ਬੁਭੁਕਸ਼ਾ ਪਿਪਾਸਾ ਗਰਧੇਸ਼ੁ 34, ਨ 
ਛੰਦਿਸ ਅਪੁਤ੍ਰਸਯ 35, ਦੁਰਸਯੂਹ ਦੁਵਿਣਸਯੂਹ ਵ੍ਰਿਸ਼ਣਯਤਿ ਰਿਸ਼ਣਯਤਿ 36, ਅਸ਼ਵਾ ਅਘਸਯ ਆਤ੍‌ 
37, ਦੇਵ ਸੁਮਨਯੋਹ ਯਜੁਸ਼ਿ ਕਾਠਕੇ 38, __ਕਵਿ ਅਧਵਰ ਪ੍ਰਿਤਨਸਯ ਰਿਚਿ ਲੋਪਹ 39, 
ਦਤਿਸਯਤਿਮਾਸਥਾਮੁ ਇਤਿ ਤਿ ਕਿਤਿ 40, ਸ਼ਾਛੋਹ ਅੰਯਤਰਸਯਾਮ 41, ਦਧਾਤੇ ਹਿਹ 42, ਜਹਾਤੇ ਚ 
ਕਿਤਵ 43, ਵਿਭਾਸ਼ਾ ਛੰਦਿਸ 44, ਸੁਧਿਤ ਵਸੁਧਿਤ ਨੇਮਧਿਤ ਧਿਸ਼ਵ ਧਿਸ਼ੀਯ ਚ 45, ਦੋ ਦਦ੍ ਘੋਹ 
46, ਅਚਹ ਉਪਸਰਗਾਤ੍ ਤਹ 47, ਅਪੋ ਭਿ 48, ਸਹ ਸਿ ਆਰਧਧਾਤੁਕੇ 49, ਤਾਸਸਤਯੋਹ ਲੋਪਹ 
50, ਰਿ ਚ 51, ਹ ਏਤਿ 52, ਯੀਵਰਣਯੋਹ ਦੀਧੀਵੇਵਯੋਹ 53, ਸਨਿ ਮੀ ਮਾ ਘੁ ਰਭ ਲਭ ਸ਼ਕ ਪਤ 
ਪਦਾਮ ਅਚਹ ਇਸ 54, ਆਪ ਗਿਪ ਰਿਧਾਮ ਈਤ੍ 55, ਦੰਭ ਇਤ ਚ 56, ਮੁਚਹ ਅਕਰਮਕਸਯ 
ਗੁਣਹ ਵਾ 57, ਅਤ ਲੋਪਹ ਅਭਯਾਸਸਯ 58, _ਹੁਸਵਹ 59, _ਹਲਾਦਿਹ ਸ਼ੇਸ਼ਹ 60, ਸ਼ਰ ਪੂਰਵਾਹ 
ਖਯਹ 61, ਕੁਹੋਹ ਚੁਹ 62, ਨ ਕਵਤੇਹ ਯੜਿ 63, ਕ੍ਰਿਸ਼ੇਹ ਛੰਦਿਸ 64, ਦਾਧਰਤਿ ਦਰਧਰਸ਼ਿ ਬੋਭੂਤੁ 
ਤਰਿਤ੍ਰਤਹ ਸਰੀਸਿ੍‌ਿਪਤਮ ਵਰੀਵ੍ਰਿਜਤ ਮਰਮ੍ਿਜਿਯ ਆਗਨੀਗੰਤਿ ਚ 65, ਉਹ ਅਤ 66, ਧੁਤਿਸਵਾਪਯੋਹ 
ਸੰਪ੍ਰਸਾਰਣਮੁ 67, _ਵਯਥਹ ਲਿਟਿ 68, _ਦੀਰਘਹ ਇਣਹ ਕਿਤਿ 69, _ਅਤਹ ਆਦੇਹ 70, 
ਤਸਮਾਤ੍ਨੁਟ ਦਵਿਹਲਹ 71, ਅਸ਼ਨੌਤੇਹ ਚ 72, ਭਵਤੇਰਹ 73, ਸਸੂਵ ਇਤਿ ਨਿਗਮੇ 74, ਠਿਜਾਮ੍‌ 
ਤੁਯਾਣਾਮ ਗੁਣਹ ਸ਼ਲੌ 75, ਕ੍ਰਿੰਵਾਮ ਇਤਿ 76, _ਅਰਿੱਤਪਿਪਤਰਯੋਹ ਚ 77, _ਬਹੁਲਮੁ ਛੰਦਿਸ 78, 
ਸਨਿ ਅਤਹ 79, _ ਓਹ ਪੁਯਣਜਿ ਅਪਰੇ 80, _ ਸਤਰਵਤਿ ਸ਼ਰਣੌਤਿ ਦ੍ਵਤਿ ਪ੍ਰ ਵਤਿ ਪਲਵਤਿ 
ਚਯਵਤੀਨਾਮ ਵਾ 81, ਗੁਣਹ ਯੰੜ੍ਲੂਕੋਹ 82, ਦੀਰਘਹ ਅਕਿਤਹ 83, ਨੀਗ੍੍‌ ਵੰਚ ਸਤ੍ਰੰਸ ਧਵੰਸ ਭੁਰੰਸ 
ਕਸ ਪਤ ਪਦ ਸਕੰਦਾਮ 84, ਨੁਕ੍ ਅਤਹ ਅਨੁਨਾਸਿਕਾਂਤਸਯ 85, ਜਪ ਜਭ ਦਹ ਦੰਸ਼ ਭੰਜ ਪਸ਼ਾਮੁ ਚ 
86, ਚਰਫਲੋਹ ਚ 87, ਉਤ ਪਰਸਯ ਅਤਹ 88, ਤਿ ਚ 89, ਰੀਗ ਰਿਦੁਪਧਸਯ ਚ 90, ਰੂਗਿਕੌ 
ਚ ਲੋਕਿ 91, ਰਿਤਹ ਚ 92, ਸੰਵਤ ਲਘੁਨਿ ਚੰਕਪਰੇ ਅਨਗਲੋਪੇ 93, ਦੀਰਘਹ ਲਘੋਹ 94, ਅਤ 
ਸਮ੍ਰਿ ਦ੍ਰਿ੍‌ ਤਵਰ ਪ੍ਰਥ ਮਰਦ ਸਤੀ ਸਪਸ਼ਾਮੁ 95, ਵਿਭਾਸ਼ਾ ਵੇਸ਼ਿਟ ਚੇਸ਼ਿਟਯੋਹ 96, ਈ ਚ ਗਣਹ 97. 
ਅਧਿਆਇ ਅੱਠਵਾਂ (ਪਾਦ-ਪਹਿਲਾ) 


ਸਰਵਸਯ ਦਵੇ 1, ਤਸਯ ਪਰਮ ਆਮ੍ੇਡਿਤਮ 2, ਅਨੁਦਾੱਤਮ ਚ 3, ਨਿਤਯ ਵੀਪਸਯੋਹ 4, _ਪਰੇਹ 
ਵਰਜਨੇ 5, _ ਪ੍ਰਸਮੋਪੋਦਹ ਪਾਦਪੂਰਣੇ 6, _ ਉਪਰਿ ਅਧਿ ਅਧਸਹ ਸਾਮੀਪਯੇ 7, _ ਵਾਕਯਾਦੇਹ 


ਆਮੰਤ੍ਰਿਤਸਯ ਅਸੂਯਾ ਸੰਤਿ ਕੋਪ ਕੁਤਸਨ ਭਰਤਸਨੇਸ਼ੁ 8, ਏਕਮ ਬਹੁਵ੍ਰੀਹਿਵਤ੍‌ 9, ਆਬਾਧੇ ਚ 10, 


201 


ਕਰਮਧਾਰਯਵਤ੍੍‌ ਉਤਰੇਸ਼ੁ 11, _ਪਰਕਾਰੇ ਗੁਣ ਵਚਨਸਯ 12, _ਅਕ੍ਰਿਯ੍ਰੇ ਪ੍ਰਿਯਸੁਖਯੋਹ ਅੰਯਤਰਸਯਾਂਮ੍‌ 
13, _ਯਥਾਸਵੇ ਯਥਾਯਥਮੁ 14, _ਦੁਵੰਦਮ ਰਹਸਯ ਮਰਿਯਾਦਾ ਵਚਨ ਵਯੁਤਕ੍ਰਮਣ ਯੱਗਪਾਤ੍ਰ ਪ੍ਰਯੋਗ 


ਅਭਿਵਿਯਕਤਿਸ਼ੁ 15, ਪਦਸਯ 16, ਪਦਾਤ੍‌ 17, ਅਨੁਦਾੱਤਮੁ ਸਰਵਮੂ ਅਪਾਦਾਦੇ 18, ਆਮੰਤ੍ਰਿਤਸਯ 


ਚ 19, ਯੁਸ਼ਮਦਸਮਦੋਹ ਸ਼ਸ਼ਠੀ ਚਤੁਰਥੀ ਦੁਵਿਤੀਯਾਸਥਯੋਹ ਵਾਂਨਾਵੈ 20, ਬਹੁਵਚਨਸਯ ਵਸਨਸੌ 21, 
ਤੇਮਯੋ ਏਕ ਵਚਨਸਯ 22, ਤਵਾਮੋ ਦੁਵਿਤੀਯਾਯਾਹ 23, ਨ ਚਵਾਹਾ ਹੈਵਯੁਕਤੇ 24, ਪਸ਼ਯਾਰਥੈਹ ਚ 
ਅਨਾਲੋਚਨੇ 25, _ਸਪੂਰਵਾਯਾਹ ਪ੍ਰਥਮਾਯਾਹ ਵਿਭਾਸ਼ਾ 26, _ਤਿੰੜ੍੍‌ ਅਤਿੰਕਹ 28, ਨ ਲੁਟ 29, 


ਨਿਪਾਂਤੈਹ ਯਤ ਯਦ ਹੰਤ ਕੁਵਿਤ ਨੇਤ ਚੇਤ ਚਣ ਕੱਚਿਤ ਯਤ੍ਰ ਯੂਕਤਮੁ 30, _ਨਹ ਪ੍ਰਤਯਾ ਰੰਭੇ 31, 
ਸਤਯਮੁ੍‌ ਪ੍ਰਸ਼ਨੇ 32, ਅੰਗ ਅਪ੍ਰਤਿਲੋਮਯੇ 33, ਹਿ ਚ 34, ਛੰਦਿਸ ਅਨੇਕਮੂ ਅਪਿ ਸਾਕਾਂਕਸ਼ਮੁ 35, 
ਯਾਵਦ ਯਥਾਭਯਾਮ੍‌ 36, _ਪੂਜਾਯਾਮ ਨ ਅਨੰਤਰਮ੍‌ 37, _ਉਪਸਰਗ ਵਯਾਪੇਤਮ੍‌ ਚ 38, ਤੁ ਪਸ਼ਯ 
ਪਸ਼ਯਤਾਹੈਹ ਪੂਜਾਯਾਮ੍‌ 39, ਅਹੋ ਚ 40, ਸ਼ੇਸ਼ੇ ਵਿਭਾਸ਼ਾ 41, ਪੁਰਾ ਚ ਪਰੀਪਸਾਯਾਮ੍‌ 42, ਨਨੁ 
ਇਤਿ ਅਨੁਗੈਸ਼ਣਾਯਾਮ 43, ਕਿਮ ਕ੍ਰਿਯਾ ਪ੍ਰਸ਼ਨੇ ਅਨੁਪਸਰਗਮ ਅਪ੍ਰਤਿਸ਼ਿਧਮੁ 44, ਲੋਪੇ ਵਿਭਾਸ਼ਾ 45, 
ਏਹਿਮੰਯੇ ਪ੍ਰਹਾਸੇ ਲ੍ਰਿਟ 46, ਜਾਤੁ ਅਪੂਰਵਮ੍‌ 47, ਕਿੰਵ੍ਰਿਤਮ੍‌ ਚ ਚਿਦੁੱਤਰਮ੍‌ 48, ਆਹੇ ਉਤਾਹੋ ਚ 
ਅਨੰਤਰਮ 49, ਸ਼ੇਸ਼ੇ ਵਿਭਾਸ਼ਾ 50, ਗਤਯਾਰਥ ਲੋਟਾ ਲ੍ਰਿਟ ਨ ਚੇਤ ਕਾਰਕਮੁ ਸਰਵਾਂਯਤ੍੍‌ 51, ਲੋਟ ਚ 
52, ਵਿਭਾਸ਼ਿਜਮੁ ਸੋਪਸਰਗਾਤ ਅਨੁੱਤਮਮੂ 53, _ਹੰਤ ਚ 54, _ਆਮਹ ਏਕਾਂਤਰਮ ਆਮੰਤ੍ਰਿਤਮ 
ਅਨੰਤਿਕੇ 55, ਯਧਿਤੁਪਰਮ ਛੰਦਿਸ 56, ਚਨ ਚਿਤਿ ਇਵ ਗੋਤ੍ਰਾਦਿ ਤਧਿਤਾ ਆਮ੍ੇਡਿਤੇਸ਼ੁ ਅਗਤੇਹ 57, 
ਚਾਦਿਸ਼ੁ ਚ 58, ਚਵਾਯੋਗੇ ਪ੍ਰਥਮਾ 59, ਹੇਤਿ ਕਸ਼ਿਯਾਯਾਮ 60, ਅਹ ਏਤਿ ਵਿਨਿਯਾਯੋਗੇ ਚ 61, 
ਚਾਹਲੋਪੇ ਏਵ ਇਤਿ ਅਵਧਾਰਣਮ 62, _ਚਾਦਿਲੋਪੇ ਵਿਭਾਸ਼ਾ 63, _ਵੈਵਾਵੇਤਿ ਚ ਛੰਦਿਸ 64, 
ਏਕਾਂਨਯਭਯਾਮ ਸਮਰਥਾਭਯਾਮ 65, ਯਦ੍‌ ਵ੍ਰਿਤਾਤ੍੍‌ ਨਿਤਯਮ੍‌ 66, ਪੂਜਾਨਾਤ੍‌ ਪੂਜਿਤਮ੍‌ ਅਨੁਦਾੱਤਮ੍‌ 67, 
ਸਗਤਿਹ ਅਪਿ ਤਿੰੜ੍੍‌ 68, ਕੁਤਸਨੇ ਚ ਸੁਪਿ ਅਗੋਤ੍ਰਾਦੌ 69, ਗਤਿਹ ਗਤੌ 70, ਤਿੰੜਿ ਚ ਉਦਾੱਤਵਤਿ 
71, ਆਮੰਤ੍ਰਿਮ ਪੂਰਵਮੁ ਅਵਿਧਮਾਨਵਤ੍ 72, ਨ ਆਮੰਤ੍ਰਿਤੇ ਸਮਾਨਾਧਿਕਰਣੇ 73, ਸਮਾਨਯ ਵਚਨਮ੍‌ 
ਵਿਭਾਸ਼ਿਤਮ੍‌ ਵਿਸ਼ੇਸ਼ ਵਚਨੇ 74. 
ਅਧਿਆਇ ਅੱਠਵਾਂ (ਪਾਦ-ਦੂਸਰਾ) 


ਪੂਰਵਤ੍ਰ ਅਸਿਧਮ੍‌ 1, _ਨਲੋਪਹ ਸੁਬਿ ਸਵਰ ਸੰਗਿਯਾ ਤੁਗ ਵਧਿਸ਼ੁ ਕ੍ਰਿਤਿ 2, ਨ ਮੁ ਨੇ 3, ਉਦਾੱਤ 
ਸਵਰਿਤਯੋਹ ਯਣਹ ਸਵਰਿਤਹ ਅਨੁਦਾੱਤਸਯ 4, _ਏਕਾਦੇਸ਼ਹ ਉਦਾੱਤੇਨ ਉਦਾੱਤਹ 5, _ਸਵਰਿਤਹ ਵਾ 
ਅਨੁਦਾੱਤੇ ਪਦਾਦਸੋ 6, ਨ ਲੋਪਹ ਪ੍ਰਾਤਿਪਦਿਕ ਅੰਤਸਯ 7, ਨ ਕਿੰ ਸੰਬੁਧਯੋਹ 8, ਮਾਤ ਉਪਧਾਯਾ ਚ 
ਮਤੋਹ ਵਹ ਅਵਯਦਿਭਯਹ 9, _ਝਯਹ 10, _ਸੰਗਿਆਯਾਮੂ 11, _ਆਸੰਦੀਵਤ੍੍‌ ਅਸ਼ਠੀਵਤ ਚਕ੍ਰੀਵਤ 
ਕਕਸ਼ੀਵਤ ਰੂਮਣਵਤ੍੍‌ ਚਰਮਣਿਵਤੀ 12, ਉਦੰਵਾਨ੍‌ ਉਦਧੋ 13, ਰਾਜੰਵਾਨ੍‌ ਸੌਰਾਜਯੇ 14, ਛੰਦਿਸ ਝਰਹ 


15, ਅਨੋ ਨਟ 16, ਨਾਦ ਘਸਯ 17, ਕ੍ਰਿਪੋਹ ਰਹ ਲਹ 18, ਉਪਸਰਗਸਯ ਅਯਤੌ 19, ਗ੍ਰੋ ਯੰਕਿ 
20, ਅਚਿ ਵਿਭਾਸ਼ਾ 21, ਪਰੇਹ ਚ ਘਾੰਕਯੋਹ 22, ਸੰਯੋਗਾਂਤਸਯ ਲੋਪਹ 23, ਰਾਤ ਸਸਯ 24, ਧਿ 


202 


ਚ 25, ਝਲੋ ਝਲਿ 26, ਹੁਸਵਾਤ੍ ਅੰਗਾਤ 27, ਇਟਹ ਈਟਿ 28, ਸਕੋਹ ਸੰਯੋਗਾਧੋਹ ਅੰਤੇ ਚ 29, 
ਚੋਹ ਕੁਹ 30, ਹੋ ਢਹ 31, ਦਾਦੇਹ ਧਾਤੋਹ ਘਹ 32, ਵਾ ਦਰੂਹ ਮੁਹ ਸ਼ਣੂਹ ਸ਼ਿਣਹਾਮ 33, ਨਹੋ ਧਹ 
34, ਵ੍ਚ ਭ੍ਰਸਜ ਸਿਜ ਮਿਜ ਯਜ ਰਾਜ ਭਜ ਛਸ਼ਾਮ ਸ਼ਹ 36, ਏਕਾਚਹ ਬਸ਼ਹ ਭਸ਼੍‌ ਝਸ਼ੰਤਸਯ ਸਧਵੋਹ 
37, ਦਧਹ ਤਥੋਹ ਚ 38, ਝਲਾਮ ਜਸ਼ਹਅੰਤੇ 39, ਝਸ਼ਹ ਤਥੋਹ ਧਹ ਅਧਹ 40, ਸ਼ਢੋਹ ਕਹ ਸਿ 
41, ਰਦਾਭਯਾਮ ਨਿਸ਼ਠਾਤਹ ਨਹ ਪੂਰਵਸਯ ਚ ਦਹ 42, ਸੰਯੋਗਾਦੇਹ ਆਤਹ ਧਾਤੋਹ ਯਣਵਤਹ 43, 
ਲਵਾਦਿਭਯਹ 44, _ਓਦਿਤਹ ਚ 45, _ਕਸ਼ਿਯਹ ਦੀਰਘਾਤ੍ 46, _ਸ਼ਯਹ ਅਸਪਰਸ਼ੇ 47, _ਅੰਚਹ 
ਅਨਪਾਦਾਨੇ 48, ਦਿਵਹ ਅਵਿਜਿਗੀਸ਼ਾਯਾਮ੍49, ਨਿਰਵਾਣਹ ਅਵਾਤੇ 50, ਸ਼ੁਸ਼ਹ ਕਹ 51, ਪਚੋ ਵਹ 


52, ਕਸ਼ਾਯਹ ਮਹ 53, ਪੁਸਤਯਹ ਅੰਯਤਰਸਯਾਮ 54, ਅਨੁਪਸਰਗਾਤ੍‌ ਫੁੱਲ ਕਸ਼ੀਬ ਕ੍ਰਿਸ਼ ਉਲਾੱਘਾਹ 
55, ਨੁਦ ਵਿਦ ਉੱਦ ਤ੍ਰੈ ਘ੍ਰਾ ਹੀਂਭਯਹ ਅੰਯਤਰਸਯਾਮੂ 56, ਨ ਧਯੈ ਖਯਾ ਪ੍ਰੀ ਮੁਰਛ ਮਾਦਾਮੁ 57, 


ਵਿੱਤਹ ਭੋਗ ਪ੍ਰਤਯਯਯੋਹ 58, ਭਿੱਤਮ ਸ਼ਕਲਮੁ 59, ਰਿਣਮੁ ਆਧਮੌਰਯੇ 60, ਨਸੱਤ ਨਿਸ਼ਤ ਅਨੁਤ 
ਪ੍ਰ ਤੂਰਤ ਸੂਰਤ ਗੂਰਤਾਨਿ ਛੰਦਿਸ 61, ਕਿਵਨ੍‌ ਪ੍ਰਤਯਯਸਯ ਕੁਹ 62, ਵਸ਼ੇਹ ਵਾ 63, ਮਹ ਨਹ ਧਾਤੋਹ 
64, ਮਵੋਹ ਚ 65, ਸਸਜੁਸ਼ੋਹ ਰੂਹ 66, _ਅਵਯਾਹ ਸ਼ਰੇਵਤਵਾਹ ਪੁਰੋਡਾ ਚ 67, ਅਹਨ੍‌ 68, ਰਹ 
ਅਸੁਪਿ 69, ਅਮਨ ਰੂਧਰਵਰ ਇਤਿ ਉਭਯਥਾਛੰਦਿਸ 70, ਭੁਵਹ ਚ ਮਹਾਵਯਾਹ੍ਹਤੇਹ 71, ਵਸੁ ਸਕ੍ਰੰਸੁ 
ਧਵੰਸੁ ਵਨਡੁਹਾਮ੍‌ ਦਹ 72, ਤਿਪਿ ਅਨਸਤੇਹ 73, _ਸਿਪਿ ਦਾਤੋ ਰੂਹ ਵਾ 74, ਦਹ ਚ 75, ਵਰੋਹ 
ਉਪਧਾਯਾਹ ਦੀਰਘਹ ਇਕਹ 76, ਹਲਿ ਚ 77, ਉਪਧਾਯਾਮ ਚ 78, ਨ ਭਕੁਛੁਰਰਾਮ 79, ਅਦਸਹ 


- 


ਅਸੇਹ ਦਾਤ ਉ ਦਹ ਮਹ 80, ਏਤਹ ਈਦ ਬਹੁਵਚਨੇ 81, ਵਾਕਯਸਯ ਟੇਹ ਪਲ੍ਤਹ ਉਦਾੱਤਹ 82, 
ਪ੍ਰਤਯਭਿਵਾਦੇ ਅਸ਼ੁਦ੍ਰੇ 83, ਦੂਰਾਤ੍‌ ਹੂਤੇ ਚ 84, ਹੈਹੇਪ੍ਰਯੋਗੇ ਹੈਹੇਯੋਹ 85, ਗੁਰੋਹ ਅਨ੍ਹਿਤਹ ਅਨੰਤਯਸਯ 
ਅਪਿ ਏਕੈਕਸਯ ਪ੍ਰਚਾਮ 86, ਓਮ ਅਭਿਯਾਦਾਨੇ 87, ਯੇ ਯਗਕਰਮਣਿ 88, _ਪ੍ੁਰਣਵਹ ਟੇਹ 89, 
ਯਾਜਯਾਂਤਹ 90, ਬਰੂਹਿ ਪ੍ਰੇਸ਼ਯ ਸ਼੍ਰਸ਼ਣ ਵੈਸਟ ਉਾਵਹਨਾਮ ਆਦੇਹ 91, _ਅਗਨੀਤ੍‌ ਪ੍ਰੇਸ਼ਣੇ ਪਰਸਯ ਚ 
92, ਵਿਭਾਸ਼ਾ ਪ੍ਰਿਟਪਰਤਿਵਚਨੇ ਹੇਹ 93, _ਨਿਗ੍ਰਹਾਯ ਅਨੁਯੋਗੇ ਚ 94, ਆਮ੍ੇਡਿਤਮ ਭਤਰਸਨੇ 95, 
ਅੰਗਯੁਕਤਮ੍‌ ਤਿੰਡ੍‌ ਆਕਾਂੜ੍ਕਸ਼ਮ੍‌ 96, ਵਿਚਾਰਯਮਾਣਾਮ੍‌ 97, ਪੂਰਵਮ੍‌ ਤੁ ਭਾਸ਼ਾਯਾਮ੍‌ 98, ਪ੍ਰਤਿਸ਼੍ਵਣੇ 
ਚ 99, ਅਨੁਦਾੱਤਮ੍‌ ਪ੍ਰਸ਼ਨਾਂਤ ਅਭਿਪੂਜਿਤਯੋ 100, ਚਿਤ ਇਤਿ ਚ ਉਪਮਾਰਥੇ ਪ੍ਰਯੁਜਯਮਾਨੇ 101, 


ਉਪਰਿ ਸਿਵਤ੍੍‌ ਆਸੀਤ ਇਤਿ ਚ 102, ਸਵਰਿਤਮ੍‌ ਆਮ੍ਰੇਡਿਤੇ ਅਸੂਯਾ ਸਮਤਿਕੋਪ ਕੁਤਸਨੇਸ਼ੁ 103, 


ਕਸ਼ਿਯਾਸ਼ੀਹ ਪ੍ਰੈਸ਼ੇਸ਼ ਤਿੰਕ ਆਕਾਂਬਕਸ਼ਾਮ 104, ਅਨੌਤਯਸਯ ਅਪਿ ਪ੍ਰਸ਼ਨ ਅਖਯਾਨਯੋਹ 105, ਪਲੂਤੇ 
ਏਚਹ ਇਦੁਤੌ 106, _ਏਚਹ ਅਪ੍ਰਗ੍ਰਹਿਯਸਯ ਅਦੂਰਾਤ੍‌ ਹੂਤੇ ਪੂਰਵਸਯ ਅਰਧਸਯ ਆਤ੍੍‌ ਉਤਰਸਯ 


ਇਦੁਤੰ 107, ਤਣੌਹ ਯਵੌ ਅਚਿ ਸੰਹਿਤਾਯਾਮ 108. 
ਅਧਿਆਇ ਅੱਠਵਾਂ (ਪਾਦ-ਤੀਸਰਾ) 


ਮਤਵਸੋਹ ਰੂ ਸੰਬੁਧੋ ਛੰਦਿਸ 1, ਅਤ ਅਨੁਨਾਸਿਕਹ ਪੂਰਵਸਯ ਤੁ ਵਾ 2, _ਆਤਹ ਅਟਿ ਨਿਤਯਮ੍‌ 3, 


ਅਨੁਨਾਸਿਕਾਤ੍੍‌ ਪਰਹ ਅਨੁਸਵਾਰਹ 4, ਸਮਹ ਸੁਟਿ 5, ਪੁਮਹ ਖਯਿ ਅੰਪਰੇ 6, ਨਹ ਛਵਿ ਅਪ੍ਰਸ਼ਾਨ 


203 


7, ਉਭਯਥਾ ਰਿਕਸ਼ੁ 8, ਦੀਰਘਾਤ੍ ਅਟਿ ਸਮਾਨਪਾਦੇ 9, ਨੀਨ ਪੇ 10, ਸਵਤਵਾਨ ਪਾਯੋ 11, ਕਾਨ 


੮ 


ਆਮ੍ਰੇਡਿਤੇ 12, ਢਹ ਧੇ ਲੋਪਹ 13, ਰੋ ਰਿ 14, ਖਖਰਵਸਾਨਯੋਹ ਵਿਸਰਜਨੀਯਹ 15, ਰੋਹ ਸੁਪਿ 16, 
ਭੋ ਭਗੋ ਅਗੋ ਅਪੂਰਵਸਯ ਯਹ ਅਸ਼ਿ 17, _ਵਯੋਹ ਲਘੂਪ੍ਰਯਤਨਤਰਹ ਸ਼ਾਕਟਾਯਾਨਸਯ 18, _ਲੋਪਹ 
ਸ਼ਾਕਲਯਸਯ 19, ਓਤਹ ਗਾਰਗਯਸਯ 20, ਉਵਿ ਚ ਪਦੇ 21, ਹਲਿ ਸਰਵੇਕਸ਼ਾਮਮਹ 22, ਮਹ 
ਅਨੁਸਵਾਰਹ 23, ਨਹ ਚ ਅਪਦਾਂਤਸਯ ਝਲਿ 24, ਮਹ ਰਾਜਿ ਸਮਹ ਕਵੌ 25, ਹੇ ਮਪਰੇ ਵਾ 26, 
ਨਪਰੇ ਨਹ 27, ਬੁੰਣੌਹ ਕੁਕ੍‌ ਟੁਕ ਸ਼ਰਿ 28, ਭੰਹ ਸਿ ਧੁਟ 29, ਨਹ ਚ 30, ਸ਼ਿ ਤੁਕ 31, ਭੰਮਹ 
ਹੁਸਵਾਤ ਅਚਿ ਬਮੁਟ 32, _ਮਯਹ ਉੰਵੋ ਵੋ ਵਾ 33, _ਵਿਸਰਜਨੀਯਸਯ ਸਹ 34, _ ਸ਼ਰਪਰੇ 


ਵਿਸਰਜਨੀਯ 35, ਵਾ ਸ਼ਰਿ 36, ਕੁਪਵੋਹ ਕ ਪੌ 37, ਸਹ ਅਪਦਾਦੌ 38, ਇਣਹ ਸ਼ਹ 39, 


ਨਮਸੁਪੁਰਸੋਹ ਗਤਯੋਹ 40, _ਇਦੁਦੁਪਧਸਯ ਚ ਅਪ੍ਰਤਯਯਸਯ 41, _ਤਿਰਸਹ ਅੰਯਤਰਸਯਾਮ੍‌ 42, 
ਦੁਵਿਸਿਤ੍ਸ਼੍ਤੁ ਇਤਿ ਕ੍ਰਿਥਵੋਅਰਥਰ 43, ਇਸੁਸੋਹ ਸਾਮਰਥੇਯ _44, ਨਿਤਯਮੂ _ਸਮਾਸੇ 


ਅਨੁੱਤਰਪਦਸਯਥਸਯ 45, ਅਤਹ ਕ੍ਰਿਕਮ ਕੰਸ ਕੁੰਭ ਪਾਤ੍ਰ ਕੁਸ਼ਾ ਕਰਣੀਸ਼ੁ ਅਨਵਯਯਸਯ 46, ਅਧਹ 
ਸ਼ਿਰਸੀ ਪਦੇ 47, _ਕਸਕਾਦਿਸ਼ੁ ਚ 48, ਛੰਦਿਸ ਵਾ ਅਪ੍ਰਾਮੇਡਿਤਯੋਹ 49, ਕਹ ਕਰਤ ਕਰਤਿ ਕ੍ਰਿਧ 
ਕ੍ਰਿਤਯੇਸ਼ੁ ਅਨਦਿਤੇਹ 50, _ਪੰਚਮਯਾਹ ਪਰੋ ਅਧਯਰਥੇ 51, ਪਾਤੌ ਚ ਬਹੁਲਮੁ 52, ਸ਼ਸ਼ਠਯਾਹ ਪਤਿ 
ਪੁਤ੍ਰ ਪ੍ਰਸ਼ਠ ਪਾਰ ਪਦ ਪਯਸ੍‌ ਪੋਸ਼ੇਸ਼ੁ 53, _ਇਡਾਯਾਹ ਵਾ 54, _ਅਪਦਾਂਤਸਯ ਮੂਰਧਨਹ 55, _ਸਹੇਹ 
ਸਾਡਹ ਸਹ 56, ਇਲ੍ਕੋਹ 57, ਨੁਮ ਵਿਸਰਜਨੀਯ ਸ਼ਰਵਯਵਾਯੇ ਅਪਿ 58, ਆਦੇਸ਼ ਪ੍ਰਤਯਯਯੋਹ 
59, _ਸ਼ਸਿਵਾਸਿਘਸੀਨਾਮ ਚ 60, _ਸਤੌਤਿਣਯੋਹ ਏਵ ਸ਼ਣਿ ਅਭਯਸਾਤ੍ 61, ਸਹ ਸਿਵਦ ਸਵਦ 
ਸਹੀਨਾਮ ਚ 62, ਪ੍ਰਾਕ ਸਿਤਾਤ ਅੜ੍ਵਯਵਾਯੇ ਅਪਿ 63, ਸਥਾਦਿਸ਼ੁ ਅਭਯਾਸੇਨ ਚ ਅਭਯਾਸਸਯ 64, 
ਉਪਸਰਗਾਤ੍‌ ਸੁਨੋਤਿ ਸੁਵਤਿ ਸਯਤਿ ਸਤੌਤਿ ਸਤੇਭਤਿ ਸਥਾ ਸੇਨਯ ਸੇਧ ਸਿਚ ਸੰਵ ਸਵੰਵਾਂਮ 65, ਸਦਿਹ 
ਉਪ੍ਰਤੇਹ 66, ਸਤੰਭੇਹ 67, _ਅਵਾਤ੍ ਚ ਆਲੰਬਨ ਆਵਿਦੂਰਯਯੋਹ 68, _ਵੇਹ ਚ ਸਵਨਹ ਭੋਜਨੇ 69, 
ਪਰਿ ਨਿ ਵਿਭਯਹ ਸੇਵ ਸਿਤ ਸਯ ਸਿਵ ਸਹ ਸੁਟ ਸਤੁ ਸਵੰਵਾਮ 70, _ਸਿਵਾਦੀਨਾ, ਵਾ ਅੜ੍ਵਯਵਾਯੇ 
ਅਪਿ 71, ਅਨੁ ਵਿ ਪਰਿ ਅਭਿ ਨਿਭਯ ਸਯੰਦਤੇ ਅਪ੍ਰਾਣਿਸ਼ੁ 72, ਵੇਹ ਸਕੰਦੇਹ ਅਨਿਸ਼ਠਾਯਾਮੁ 73, 
ਪਰੇਹ ਚ 74, _ਪਰਿਸਕੰਦਹ ਪ੍ਰਾਚਯ ਭਰਤੇਸ਼ੁ 75, _ਸਫੁਰਤਿ ਸਫੁਲਤਿਯੋਹ ਨਿਨਿਰਵਿਭਯਹ 76, ਵੇਹ 
ਸਕਭਨਾਤੇਹ ਨਿਤਯਮ 77, _ਇਣਹ ਸ਼ੀਧਵੰ ਲੰਕ੍ ਲਿਟਾਮ ਧਹ ਅੰਗਾਤ 78, _ਵਿਭਾਸ਼ਾ ਇਟ 79, 
ਸਮਾਸੇ ਅੰਗੁਲੇਹ ਸੰਗਲਹ 80, ਭੀਰੋਹ ਸਥਾਨਮੁ 81, ਅਗਨੇਹ ਸਤੁਤ੍ਸਤੋਮਸੋਮਾਹ 82, ਜਯੋਰਿਯੂੁਸ਼ਹ 
ਸਤੋਮਹ 83, ਮਾਤ੍ਰ ਪਿਤ੍ਰਭਯਾਮ ਸਵਸਾ 84, ਮਾਤੁਹ ਪਿਤੁਭਰਯਾਮੁ ਅੰਯਤਰਸਯਾਮੂ 85, ਅਭਿਨਿਸਹ 
ਸਤਨਹ ਸ਼ਬਦ ਸੰਗਿਆਯਾਮ 86, ਉਪਸਰਗ ਪ੍ਰਾਦੁਭਰਯਾਮ ਅਸਿਤਹ ਯਚਪਰਹ 87, ਸੁ ਵਿ ਨਿਰ ਦੁਰ 
ਭਰਯਹ ਸੁਪ ਸੂਤਿ ਸਮਾਹ 88, _ਨਿ ਨਦੀਭਯਾਮ੍‌ ਸਨਾਤੇਹ ਕੌਸ਼ਲੇ 89, ਸੂਤ੍ਰਮ ਪ੍ਰਤਿਸ਼ਣਾਤਮ 90, 
ਕਪਿਸ਼ਠਲਹ ਗੋਤ੍ਹੇ 91, ਪ੍ਰਸ਼ਨਹ ਅਗ੍ਰਗਾਮਿਨਿ 92, ਵ੍ਰਿਕਸ਼ ਆਸਨਯੋਹ ਵਿਸ਼ਟਰਹ 93, ਛੰਦੋਨਾਮਿਨ ਚ 
94, ਗਵਿ ਯੂਧਿਭਯਾਮ ਸਿਥਰਹ 95, ਵਿ ਕੁ ਅਮਿ ਪਰਿਭਯਹ ਸਥਲਮੂ 96, ਅੰਬਾਂ ਅੰਬ ਗੋ ਭੁਮਿ 
ਸਵਯ ਅਪ ਦੁਵਿ ਤ੍ਰਿ ਕੁ ਸ਼ੇਕੁ ਸ਼ੰਕੂ ਅੰਗੁ ਮੰਵਿ ਪੁੰਵਿ ਪਰਮੇ ਬਰਿਹਸ ਦਿਵਿ ਅਗਨਿਭਯਹ ਸਥਹ 97, 


204 


ਸੁਸ਼ਮਾਦਿਸ਼ੁ ਚ 98, ਏਤਿ ਸੰਗਿਆਯਾਮ ਅਗਾਤ੍ 99, ਨਕਸ਼ਤ੍ਰਾਤ ਵਾ 100, ਹੁਸਵਾਤ੍‌ ਤਾਦੌ ਤਧਿੱਤੇ 
101, ਨਿਸਹ ਤਪਤੌ ਅਨਾਸੇਵਨੇ 102, ਯੂਸ਼ਮਦ ਤੱਤਕਸ਼ੂਹ ਸ਼ੁ ਅੰਤ ਪਾਦਮ 103, ਯਜੁਸ਼ਿ ਏਕਾਸ਼ਾਮ੍‌ 
104, ਸਤੁਤ ਸਤੋਮਯੋਹ ਛੰਦਿਸ 105, ਪੂਰਵ ਪਦਾਤ੍੍‌ 106, ਸੁੰਵਹ 107, _ਸਨੌਤੇਹ ਅਨਹ 108, 
ਸਹੇਹ ਪ੍ਰਿਤਨ ਰਿਤਭਯਾਮ ਚ 109, ਨ ਰਪਰ ਸ੍ਿਪਿ ਸ੍ਰਿਜਿ ਸਪ੍ਰਿਸ਼ ਸਪ੍ਰਿਹ ਸਵਨਾਦਿਨਾਮ 110, 
ਸਾਤ੍ਪਦਾਧੋਹ 111, ਸਿਚਹ ਯੰੜਿ 112, ਸੇਧਤੇਹ ਗਤੌ 113, ਪ੍ਰਤਿਸਤਬਧ ਨਿਸਤਬਧੌ ਚ 114, ਸੋਢਹ 
115, _ਸਤੰਭੁ ਸਿਵੁ ਸਹਾਮ ਚੰਡਿ 116, _ਸੁਨੌਤੇਹ ਸਯਸਨੋਹ 117, _ਸਦੇਹ ਪਰਸਯ ਲਿਟਿ 118, 
ਨਿਵਯਭਿਭਯਹ ਅਡ੍ਵਯਵਾਯੇ ਵਾ ਛੰਦਿਸ 119. 
ਅਧਿਆਇ ਅੱਠਵਾਂ (ਪਾਦ-ਚੌਥਾਂ) 


ਰਸ਼ਾਭਯਾਮ ਨਹ ਛਹ ਸਮਾਨਪਦੇ 1, _ਅਟ ਕੁਪਵਾਂੜ੍‌ ਨਮ ਵਯਵਾਯੇ ਅਪਿ 2, ਪੂਰਵ ਪਦਾਤ੍‌ 
ਸੰਗਿਆਯਾਮ ਅਗਹ 3, ਵਨਮ੍‌ ਪੁਰਗਾ ਮਿਸ਼੍ਕਾ ਸਿਧੂਕਾ ਸ਼ਰਿਕਾ ਕੋਟਰ ਅਗੇਭਯਹ 4, ਪ੍ਰ ਨਿਰ ਅੰਤਰ 
ਵਨਸਪਤਿਭਯਹ 6, _ ਅਹਨਹ ਅਦੰਤਾਤ 7, _ਵਾਹਨਮ੍‌ ਅਹਿਤਾਤ 8, _ਪਾਨਮ੍‌ ਦੇਸ਼ੇ 9, ਵਾ 
ਭਾਵਕਰਣਯੋਹ 10, ਪ੍ਰਾਤਿਪਦਿਕ ਅੰਤ ਨੁਮੁ ਵਿਭਕਤੀਸ਼ੁ ਚ 11, ਏਕਾਜੁਤੱਰ ਪਦੇ ਣਹ 12, ਕੁਮਤਿ ਚ 
13, ਉਪਸਰਗਾਤ੍ ਅਸਮਾਸੇ ਅਪਿ ਛੇ ਪਦੇਸ਼ਸਯ 14, ਹਿਨੁ ਮੀਨਾ 15, ਆਨਿ ਲੋਟ 16, ਨੇਹ ਗਦ 
ਨਦ ਪਤ ਪਦ ਘੁ ਧਾਤੁ ਮਾ ਸ਼ੋ ਹਨ ਯਾ ਵਾ ਦਾ ਪਸਾ ਵਪ ਵਹ ਸ਼ਮ ਚਿ ਦੇਧਸ਼ੁ ਚ 17, ਸ਼ੇਸ਼ੇ ਵਿਭਾਸ਼ਾ 
ਅਕਖਾਦੌ ਅਸ਼ਾਂਤੇ ਉਪਦੇਸ਼ੇ 18, _ਅਨਿਤੇਹ ਅੰਤਹ 19, ਉਭੌ ਸਾਭਯਾਸਸਯ 20, ਹੰਤੇ ਅਤ ਪੂਰਵਸਯ 
21, ਵਮੋਹ ਵਾ 22, ਅਮਤਰ ਅਦੇਸ਼ੇ 23, ਅਯਨਮੁ ਚ 24, ਛੰਦਿਸ ਰਿਦਵਗ੍ਰਹਾਤ 25, ਨਹ ਚ 
ਧਾਤੁਸਥੋਰੂਸ਼ੁਭਯਹ 26, ਉਪਸਰਗਾਤ੍‌ ਅਨੌਤੱਪਰਹ 27, ਕ੍ਰਿਤਿ ਅਚਹ 28, ਣੇਹ ਵਿਭਾਸ਼ਾ 29, ਹਲਹ 
ਚ ਇਜੁਪਧਾਤ੍੍‌ 30, _ਇਜਾਦੇਹ ਚ ਸਨੁਮਹ 31, ਵਾ ਨਿੰਸ ਨਿਕਸ਼ ਨਿੰਦਾਮ 32, ਨ ਭਾ ਭੂ ਪੂ ਕਮਿ 
ਗਮਿ ਪਯਾਯੀ ਵੇਪਾਮ੍‌ 33, ਸ਼ਾਤ੍੍‌ ਪਦਾਂਤਾਤ੍੍‌ 34, ਨਸ਼ੇਹ ਸ਼ਾਂਤਸਯ 35, ਪਦਾਂਤਸਯ 36, _ਪਦਵਯਵਾਯੇ 
ਅਪਿ 37, ਕਸ਼ੁਭਨਾਦਿਸ਼ੁ ਚ 38, ਸਤੋਹ ਸ਼੍ਚੁਨਾ ਸ਼੍ਚੁਹ 39, ਸ਼ਟੂਨਾ ਸ਼ਟੂਹ 40, ਨ ਪਦਾਂਤਾਤ੍‌ ਟੋਹ 
ਅਨਾਮ 41, ਤੋਹ ਸ਼ਿ 42, ਸ਼ਾਤ੍੍‌ 43, ਯਰਹ ਅਨੁਨਾਸਿਕੇ ਅਨੁਨਾਸਿਕਹ ਵਾ 44, ਅਚਹ ਰਹਾਭਯਾਮ੍‌ 
ਦਵੇ 45, ਅਨਚਿ ਚ 46, ਨ ਆਦਿਨੀ ਆਕ੍ਰੇਸ਼ੇ ਪੁਤ੍ਰਸਯ 47, _ਸ਼ਰਹ ਅਚਿ 48, ਤਿ੍‌ਿਪ੍ਭ੍ਰਿਤਿਸ਼ੁ 
ਸਾਕਟਾਯਾਨਸਯ 49, ਸਰਵਤ੍ਰ ਸਾਕਲਯਸਯ 50, ਦੀਰਘਾਤ੍ ਆਚਾਰੀਯਾਣਾਮੁ 51, ਝਲਾਮ੍‌ ਜਸ਼੍ ਝਸ਼ਿ 
52, ਅਭਯਾਸੇ ਚਰ੍੍‌ ਚ 53, ਖਰਿ ਚ 54, ਵਾ ਅਵਸਾਨੇ 55, ਅਣਹ ਅਪ੍ਗ੍ਰਿਹਯਿਸਯ ਅਨੁਨਾਸਿਕਹ 
56, _ ਅਨੁਸਵਾਰਸਯ ਯਯਿ ਪਰਸਵਰਣਹ 57, ਵਾ ਪਦਾਂਤਸਯ 58, _ਤੋਰਿਲ 59, _ਉਦਹ 
ਸਥਾਸਸਤੰਭੋਹ ਪੂਰਵਸਯ 60, _ਝਯਹ ਹਹ ਅੰਯਤਰਸਯਾਮ੍‌ 61, ਸ਼ਹ ਛਹ ਅਟਿ 62, ਹਲਹ ਯਮਾਮ੍‌ 
ਯਮਿ ਲੋਪਹ 63, _ਝਰੋ ਜਰਿ ਸਵਰਣੇ 64, _ਉਦਾੱਤਾਤ ਅਨੁਦਾਤਸਯ ਸਵਰਿਤਹ 65, ਨ ਉਦਾੱਤ 
ਸਵਰਿਤੋਦਯਮ ਅਗਾਰਗੀਯ ਕਾਸ਼ਯਪ ਗਾਲਵਾਨਾਮ 66 ਅ ਅ 67. 


205 


206 


ਅੰਤਿਕਾ-2 _ਪਰਿਭਾਸ਼ਿਕ ਸ਼ਬਦਾਵਲੀ 


ਉਪਧਾ: ਅੰਤਿਮ ਵਰਨ ਤੋ' ਨੀਕ ਪਹਿਲਾਂ ਆਉਣ ਵਾਲੇ ਵਰਨ ਨੂੰ ਉਪਧਾ ਆਖਿਆ ਜਾਂਦਾ ਹੈ। 

ਉਦਾੱਤ: ਜਿਸ ਸਵਰ ਦੀ ਉਤਪਤੀ ਕੰਠ ਤਾਲੂ ਆਦਿ ਸਥਾਨਾਂ ਤੋ ਹੁੰਦੀ ਹੈ, ਉਸਨੂੰ ਉਦਾੱਤ ਆਖਿਆ ਜਾਂਦਾ 
ਹੈ। 

ਉਣਾਦਿ ਗਣ:ਕਈ ਧਾਤੂ ਰੂਪਾਂ ਨਾਲ ਉਣ੍‌ ਪਿਛੇਤਰ ਜੁੜੇ ਹੁੰਦੇ ਹਨ। ਇਹਨਾਂ ਪਿਛੇਤਰਾਂ ਤੋਂ ਬਣੇ ਸ਼ਬਦਾਂ ਦੇ 
ਗਣਾਂ ਨੂੰ ਉਣਾਦਿ ਗਣ ਕਿਹਾ ਜਾਂਦਾ ਹੈ। 

ਉਪਪਦ ਵਿਭਕਤੀ: ਕਿਸੇ ਪਦ ਜਾਂ ਸ਼ਬਦ ਨੂੰ ਮੰਨ ਕੇ ਜੋ ਵਿਭਕਤੀ ਹੁੰਦੀ ਹੈ ,ਉਸਨੂੰ ਉਪਪਦ ਵਿਭਕਤੀ 
ਆਖਿਆ ਜਾਂਦਾ ਹੈ। 

ਅਕਰਮਕ ਧਾਤੂ: ਇਨ੍ਹਾਂ ਧਾਤੂ ਰੂਪਾਂ ਵਿਚ ਕਰਮ ਦੀ ਪ੍ਰਧਾਨਤਾ ਨਹੀਂ ਹੁੰਦੀ । 

ਅਨਵਾਦੇਸ਼: ਜਿਸਦੀ ਕਿਸੇ ਕਾਰਜ ਵਿਧਾਨ ਵਿਚ ਪਹਿਲਾਂ ਵਰਤੋਂ ਕੀਤੀ ਗਈ ਹੋਵੇ, ਉਸੇ ਦੀ ਕਿਸੇ ਦੂਸਰੇ 


ਕਾਰਜ ਵਿਧਾਨ ਵਿਚ ਵਰਤੋ' ਕਰਨ ਨੂੰ ਅਨਵਾਦੇਸ਼ ਆਖਿਆ ਜਾਂਦਾ ਹੈ। 


207 


ਪੰਜਾਬੀ 
ਅਗਰਵਾਲ, ਚਮਨ ਲਾਲ.1981. ਪੰਜਾਬੀ ਰੂਪ ਵਿਗਿਆਨ. ਚੰਡੀਗੜ੍ਹ: ਪੰਜਾਬ ਸਟੇਟ ਯੂਨੀਵਰਸਿਟੀ ਬੁੱਕ 


੮ 


ਬੋਰਡ 
ਅਰੁਣ,ਵਿਦਿਆ ਭਾਸਕਰ.1996. ਪੰਜਾਬੀ ਭਾਸ਼ਾ ਦਾ ਇਤਿਹਾਸ. ਪਟਿਆਲਾ: ਪੰਜਾਬੀ ਯੂਨੀਵਰਸਿਟੀ. 


ਸਿੱਧੂ, ਪਰਮਜੀਤ ਸਿੰਘ. 1988. ਮਾਨਵ ਵਿਗਿਆਨਕ ਭਾਸ਼ਾ ਵਿਗਿਆਨ. ਪਟਿਆਲਾ:ਪੰਜਾਬੀ 
ਯੂਨੀਵਰਸਿਟੀ 

ਸਾਹਿਬ ਸਿੰਘ, 1939. ਗੁਰਬਾਣੀ ਵਿਆਕਰਨ. ਅੰਮ੍ਰਿਤਸਰ: ਸਿੰਘ ਬ੍ਰ ਦਰਜ਼. 

ਹਰਕੀਰਤ ਸਿੰਘ.1983. ਭਾਸ਼ਾ ਤੇ ਭਾਸ਼ਾ ਵਿਗਿਆਨ. ਲੁਧਿਆਣਾ: ਲਾਹੌਰ ਬੁੱਕ ਸ਼ਾਪ. 

ਉਹੀ. 1988. ਪ੍ਰਮਾਣਿਕ ਪੰਜਾਬੀ ਵਿਆਕਰਨ. ਚੰਡੀਗੜ੍ਹ: ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ 


213 


੮ 


ਬੋਰਡ. 

ਹਰਵਿੰਦਰਪਾਲ ਕੌਰ. 2007. ਪੰਜਾਬੀ ਭਾਸ਼ਾ ਦਾ ਕਾਰਕ ਪ੍ਰਬੰਧ. ਅਪ੍ਰਕਾਸ਼ਿਤ ਪੀਐੱਚ.ਡੀ ਥੀਸਿਸ, 
ਪਟਿਆਲਾ: ਪੰਜਾਬੀ ਯੂਨੀਵਰਸਿਟੀ. 

ਕਪੂਰ, ਕਪਿਲ. 1995. ਮੈਨਾ #ਆਕਰਨ:੫ਦ ਠਘ ਅਤੇ ਪੰਜਾਲੀ ਭਾਲ਼ਾ ਦਾ /#ਆਕਰਨ: ਖੋਜ 
ਪੱਤ੍ਰਿਕਾ-41. ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ. 

ਗੰਗਾਵਾਲਾ, ਕਰਮ ਸਿੰਘ, 1929. ਨਵੀਨ ਪੰਜਾਬੀ ਵਿਆਕਰਨ. ਅੰਮ੍ਰਿਤਸਰ: ਭਾਈ ਸੁੰਦਰ ਸਿੰਘ. 

ਦੁਨੀ ਚੰਦਰ. 1959. ਪੰਜਾਬੀ ਭਾਸ਼ਾ ਦਾ ਵਿਕਾਸ. ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ 
ਬਿਊਰੋ. 

ਉਹੀ. 1964. ਪੰਜਾਬੀ ਭਾਸ਼ਾ ਦਾ ਵਿਆਕਰਨ. ਉਹੀ. 

ਪ੍ਰੇਮ ਪ੍ਰਕਾਸ ਸਿੰਘ. 1996. ਪੰਜਾਬੀ ਭਾਸ਼ਾ ਦਾ ਸ੍ਰੋਤ ਤੇ ਬਣਤਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ 
ਪਬਲੀਕੇਸ਼ਨ ਬਿਊਰੋ. 

ਉਹੀ. 2002. ਰੂਪ ਵਿਗਿਆਨ ਤੇ ਪੰਜਾਬੀ ਸ਼ਬਦ ਰਚਨਾ. ਪਟਿਆਲਾ: ਮਦਾਨ ਪਬਲੀਕੇਸ਼ਨ. 

ਉਹੀ. 2003. ਸਿਧਾਂਤਕ ਭਾਸ਼ਾ ਵਿਗਿਆਨ. ਉਹੀ. 

ਪੁਆਰ, ਜੋਗਿੰਦਰ ਸਿੰਘ (ਸੰਪਾ.). 1988. ਭਾਸ਼ਾ ਵਿਗਿਆਨ: ਸੰਕਲਪ ਤੇ ਦਿਸ਼ਾਵਾਂ. ਜਲੰਧਰ: ਪੰਜਾਬੀ 
ਭਾਸ਼ਾ ਅਕਾਦਮੀ, 

ਪੁਰੀ, ਬਿਹਾਰੀ ਲਾਲ. 1867. ਪੰਜਾਬੀ ਬਯਾਕਰਣ. ਲਾਹੌਰ: ਲਾਹੌਰ ਬੁੱਕ ਸ਼ਾਪ. 

ਬਰਾੜ, ਬੂਟਾ ਸਿੰਘ. 2018. ਪੰਜਾਬੀ ਵਿਆਕਰਨ: ਸਿਧਾਂਤ ਤੇ ਵਿਹਾਰ. ਲੁਧਿਆਣਾ: ਚੇਤਨਾ ਪ੍ਰਕਾਸ਼ਨ. 

ਉਹੀ. 2014. ਭਾਰਤੀ /ਵੇਆਕਾਰਨ ਸਕੂਲ. ਆਚਾਨੀਆ ਘਨਟੈਨ ਭਾਸ਼ਾ ਵਿਗਿਆਨ ਸਿਧਾਂਤ ਤੇ 
ਵਿਹਾਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. 

ਰਾਮ ਸਿੰਘ. 1930. ਵੱਡਾ ਪੰਜਾਬੀ ਵਿਆਕਰਨ(ਦੋ ਭਾਗ). ਅੰਮ੍ਰਿਤਸਰ: ਪ੍ਰਤਾਪ ਸਿੰਘ ਅਤੇ ਸੁੰਦਰ ਸਿੰਘ 


ਪੁਸਤਕਾਂ ਵਾਲੇ. 


214 


0੧੬15 30005 

/01%3।1€।,6351।13੧। 35੫੦੬੪੩. 1977. & 0603੯ 01 6351੯ 6੫੧੧3. 3੦੦3: 
01੬।੧3। ੧5੬3੦ ॥150੧੫੧ਟ. 

23੪31, 35੫੦੧੬੫॥ $113।।1. 1963. 1੧01੩ 35 610੧1 ₹0 ”311111. ੧੧੧35: ੧10੫1 
ਗਿ363513।1. 

65131 31੩0 30੦00. 1995. ੪3੯੫3 131੬੫3ਇ€5 ਗਿ੦੮੬551।1£: # ”3111113।। ”ਿ੧॥52੦੮00€. 
[੬1॥: ੬੧0੦੬ 1811. 

/੧੪3।1110€।3 60113।. 1981. 4੮13੮ /੦।05 ॥੧ "00" 5੧3061੧3੧. 21: ੧੩।।੧੧ਰ। 
੮00163001. 

81631. 1976. 0 ੮੦੦01 ੦1 ₹॥੬ 017੬1 ੧1502 5੧5੯੬।115 ੦1 $31151016 
9।3111113।(€॥।1।1੧). ੦੧੩51: 313।3੧॥੩ ੪10੧੩ ”3।35113।੧. 

86੮), 11੦0੬). 1968. & ਗਿ3੮0631 6॥3।੧3॥। ੦1 $3115101੧ 131੬੫3੬੬. !0।100।. 

81600, ।੬੦।130. 1933. 14੬੫3੬€. ੦।;90।।: 3੬੦।£€ /।|੬। & 0101. 

8੦11੬5,੦੧੧੦. 1974. 2੩005 9311011300 0€॥0।।੧੧) . 110€51੧੬੧੧: 00੧੧5. 

6015੧, ੧੦3. 1965. 526੯5 01 61 11੬੦੧ 01 5੧੯੧੧. “3112102ਟ:11ਫ।%... 
੮੬55. 

60101156)॥, 0. 1964. 60੬1੯ 550੬5 ॥੧ 1੬0150੮11੦।੧-1੬ ੩੬੫ : ੪੦0੧0. 

61056), ਪਿੰ. 1976. ੧੬16੮00115 ੦॥ [%003ਇ€.70।1313/6010।5. 

(355, 68101135110110੫. 1984. 2ਿ੩110135135 ॥੧ ₹॥੬ ”311113॥। $॥5੯੬॥ ੦1 3131093।. 
6੮81601੧3: 5311501੯ 3066 0੬001. 

[)91੪੬01,11.>. 1977. $₹੫੦1੬5 ॥੧ ”311111: 1੬੮1॥11੮31 1115 ॥। ੧1੬ 85੧361੧੩੪1. 21੧: ॥੧੧੬।- 


॥੧01੩ ”00॥6300।15. 


215 


711੦੬, €<.. 1968. 77੬ 605੬ /0/ 605੬, ॥। £. 83੦ 310 1.1੧5੦੬05 66535 11 1॥00150੮ 
7੧੬੦੪. ੧੧੬੪੪੦।॥ : ੧੦1 01੧੫੧ 3੧0 ੧/॥੧5੯੦।. 


51, ।1.5. 4010 11. 51੬੩5੦।1. 1969. & ੧€1੬11੮ 9310੫ 0 ੧0]301. 73੯੦1: ੧੫37 


011੪੬।51੧॥. 


60105੧੫6€।, 1. 1965. 73111 115 713੮੬ ॥੧ 53151 11₹੬।੩੯੫॥€ 0੮011). ੪3।3।੧351: 


0੦%10131101੩ 5$311501੧ ੪101੩ ”੩।051੧13). 


611੬।50।1, 3.4. 1916. 11120156125 500੪੦ 01 ॥1013. ੮3(੮੫੧੧੩ 


135011136॥, ੪1. 1976. 010ਛ5੧311011ਇ ੮0।1੦10੬%. 1੧੬੦ ੧੦: ੦0੧00 011੪€।5॥ 


0155. 1੦. 


€8006।, 6321. 1997. //1960/5025 7700976 /7 /70/0, "0000 $540100-%%. ੧੩੧33: 


੮013061 011੪€।51੧॥. 


(80061, 6321. 2005. 01੧੬1151011 01 ”ਿ॥॥॥ 61311011- 2੮111: 2.6. ਗਿ॥੧੧੧/੦।10(7) ੧0. 


6੬੧1, 4.8. 1967. & 15੯੦੧ 01 $31501₹ 113੧0. 2੧%6੮।੦ 011੪€।51੧॥ ੧੬55. 


੩੦੦੫੫, 5.9. 1974. ੬੪310300।। 01 01੬ $315101₹131੬੫3੬€( 1ਿ੦।੧ ”੩॥੧॥॥ ੮੦ ੧੧੯31). 


੮੦੦1੩: 0110€151੧॥ 01 ”੦6113. 


(੧੦।੧5, 11੦।. 1968. ॥10੦00੮601੧ ੧੦ 11੬੦੬0੦31 1112015015. “3210੬ 0145੧). 


੮13੮00।1311. /.4. 1962. 4 115੧੦0॥੧$ ੦1 53151 ੧੦3੧੫. 2ਟ॥.. 


010।110।, /113॥1. 2008. $315001₹ ੮1215 3100131੧- 210: ੧3੧੩1 ”06103੧01. 


0101੧, ੪1.5. 1984. &1 11੧੦੦0੫੮0੦।੧ ੧੦ 53115101. 21: 2.6. ੧॥੧ ੧/੦।10(7) 1੧0. 


014€।103।£, 11. 2008. 4010€।1₹ 11013, 1੧5 131੬0੫3£ 3੦ ।€॥ਇ1015. “3॥0।103: 3੮13) 


01੪€।51੧॥ ੧੬55. 


੮031, 1.$. 1990. 1੧੬ ”॥੩0੦ ੪੬0: ੧੦।1੧ ੧੦ 01001. ”30313: ੧੫13੦ ੫੪੦5੧. 


216 


53੫55੫।€, ₹. 1974. 6005੬ ॥੧ 3੬131 11£01505. 5।35੬੦%/: ੧/11੩੧੧ ੮੦1੧5 & 50।੧5. 

5113।113, ੧.੧. 2002. 1੧੬ &56301੧॥੩੧॥ 01 ”ਿ੩॥੧॥੧੧ (੪੦। 1-6). 2€।॥: : ੪0੧5੧ ੧੦੧੧ 
01311੦13।131 0015੬ ੮੪੧1੧0. 

5|2੬1]੬।, .5. 1973. $31501 5੧$।%੬%. 911: 1.3. 7੫010300।15.13।. 

130800੬੪/313, ।.1.5. 1967.$3115101੧ $$11੧3%. 2੬1) : ੪0151 ੧੩੧ ੪131੦13।181 ੧00151€। 
੮0੧੧0. 

10੦੧੬, 2੩੫1. 1935. 7ਿ੩॥॥੧ ੫੧੦ ੧੧੬ ੧੬੦੩. “13030: 510 ੦55. 

00111, 83੦6, ੮.੮. 1960.  ੪311031 ੦1 63151 ਗਿ੧੦੬੯੮5. 2€11॥: ੧੩।1॥੧੩। ੧੫010300।. 


੪੩5੫, 5.5. 1961. 1੧੬ 453610੩॥ ੦1 ?3।010. ੭੦01: ”੩੧॥੧੨1 £001੮36001.. 
ਦਿੰਨਕੀ ਗੰਥ ਜੰਦਕੂਜ ਯੂਠਰਕੇਂ 
ਤਕਧਜਬਧੰ. 2012. ਬਗਿਜੀਧ ਗਿਯ. ਸੁਹਧਯ: ਗਸਯਯ ਘਧੂਕ ਟੁਟ, 
ਭਕਜਿਕ ਕੂਸਟ, 2009. ਯਗਿਜੀਧ ਬਜੁਰਜਸ ਕਗੇਥ. ਕਿਦਜੀ: ਧਕਿਸਯ ਬਫਿਜਕੇਅਜ, 
ਕਰਵਗਕਗੋਜ ਭੀ. 2011. ਜੱਦਿਬਸ:. ਕਹਗਜੀ: ਬੈਥਟਸ ਕਿਗ ਸਥਜ, 
ਬਕਕਜੀ, ਯੀਗਸਸੀਜ ਬਜੂਕੌਕੀ. 2008. _ਜੰਜ ਸਬ ਕਿਗਜਸ੍ਰ. ਕਗਗਜੀ: 
ਬੈਥਟਮ ਕਿਗ 'ਸਕਜ, 
ਜਕੇਯ . 2011. ਜਿੰਗਜ੍ਰਮਾਜਜਸ੍੍‌ ਕਗਗਜੀ: ਬੈਬਠਜ ਕਿਵ ਸਥਕਜ 
ਧਜੌਯਜਿ, ਯਬਧੰ. 1984. ਸਲਸਠਥ. ਕਹਗਜੀ: ਬੈਬਟਸ ਕਿਫ ਸਕਜ. 
ਜਲਹੂਕਜ ਗਿਗਸੂ . 2014. ਯਕਲਏਧਧੀ ਸਠਧਬਬਸਫੁਰਿ. ਸੁਟਮਯ:ਗਸਯਯ ਕਧੂਕ ਟੁਟ, 
ਸੀਸਕੁ ਸਟੀਕੀਯਜ, 2014. ਠਧਥਕਗ ਜਿੱਛਰਥਕੇਸਕੀ. ਕਿਟਯੀ: ਬਨੀਸਯ ਬਫਿਜਕੇਅਜ, 
ਧਦਝਕ, _ਵਧਸ ਕੇਕ 1990. ਜੰਵਗਹਜ਼ ਜਯ ਧੱਯਥੀ ਯੇ ਯੰਥਬ. ਈਵਿਧਕਧੂਕ 
ਰਿਵਧੇਵਥਢ ਜੱਕ ਧੈਕਿਕ ਵਹੇਬ ਯੱਕਜ, 
ਬੇਅਜ ਕੇਕ. 2004. _ਬਸਬ ਕਬੰਗਸ੍੍‌ ਕਗਗਜੀ: ਜੈਬਟਸ ਕਿਗ 'ਸਕਜ. 
ਬਣਯਕ ਗਿੰਕਿ. 2011. ਬਗਿਜੀਧ ਬਰ੍ੁਧਠ:. ਕਗਗਸੀ: ਜੈਥਟਸ ਕਿਗ ਸਕਜ. 
ਸਿਸ ਕਿਵ ਜਿਕਜ ਹਕ ਗੋਕ (ਸਟਧਕਕ). 1976. ਵਜੀਧ ਜਬ ਆਯੀਧ ਬਿਨਜਜ. 


ਯਧਬੂਟ: ਗਯਦਧਜ ਫ਼ਿਕਕੀ ਗੰਧ ਯਕਗਕਸੀ. 


217 


ਕਕਗਯ ਗਬਧੰ. 2015. ਯਬੂ ਜਿਛਜ ਕੀਸਕੀ. ਕਿਦਜੀ: ਸੀਜੀਜਯ ਕਜਕਬੀ ਕਜ. 
ਕਰਜ੍ਰਕੇਕ ਅਟਗ, 2014. ਬਗਿਬੀਧਕਗਜੀਜ ਸਕਰ਼ਕਬੰ. ਕਗਗਧੀ: ਬੈਥਟਸ ਕਿਗ 'ਸਕਜ. 
ਕੀ.ਕਰਵਗ ਦਕਸੀ. 1973. ਯਗਿਜੀਧ ਫਧਕਟ੍ਯ ਕੰਹੇ ਮ਼ੂਸਿਕਗ. ਕਿਜੀ: _ਬਾਸਜ ਬਕਗਪਜ. 


ਧੁਸੀ, ਯਰਗਕਗਸ. ਜਿਧਿਈੀਜ.ਯੱਵਠਜ ਠਧਕਵਗ ਕਗ ਚਕ੍ਸਥ ਗੈਵ ਕਿਠਯ਼. ਜਵੁ ਕਿਠਜੀ: 
ਕਹੀਧ ਜਕਗਢਜ, 


ਸਿਗਜਿਕ _ਯ੍ੂਧਿਯਰਦ_ 1983. _ਯੰਵਰ੍ਹਜ _ਠਕਗਭਵਗ _ਥਗ _ਯਸ _ਗੀਦ _ਰਕੈਿਕਗਜ. 
ਧਵਗਜੀ:ਜੋਕਕਯ ਰਿਵ 'ਸਕਜ, 


ਫਕਿਕਗੋ ਸਿਯ. 2011. ਜੜ੍ਹ ਦਕ੍ਮਥਲਕੂਜੂਸਕਟ:. ਕਹਗਜ਼ੀ : 'ਬੈਥਟਸ ਕਿਗ ਸਕਜ. 


218 


ਅਧਿਆਇ ਦੂਸਰਾ: ਅਸ਼ਟਾਧਿਆਈ ਦੀ ਸਿਧਾਂਤਕ ਰੂਪ-ਰੇਖਾ 19-66 


2.6.2 ਧਾਤੂ 


2.6.2.1 ਧਾਤੂ ਕਰਮ 


2.6.2.2 ਧਾਤੂ ਭੇਦ 
2.6.2.3 ਤਿੰਕ੍ ਪਿਛੇਤਰ 
2.6.2.4 ਵਿਕਰਣ ਦੇ ਭੇਦ 
2.6.2.5 ਸਾਰਵ ਤੇ ਆਰਧ ਧਾਤੁਕ ਪਿਛੇਤਰ 
2.6.2.6 ਕਿਰਦੰਤ 
2.6.2.7 ਲਕਾਰ ਵਿਧਾਨ 
2.6.3 ਅੱਵੈ 
2.6.3.1 ਨਿਪਾਤ 
2.6.3.2 ਉਪਸਰਗ 
2.7 ਵਾਚ ਵਿਧਾਨ 
2.8 ਕਾਰਕ ਤੇ ਵਿਭਕਤੀ 
2.8.1 ਕਾਰਕ 


2.8.2 ਵਿਭਕਤੀ 


ਅਧਿਆਇ ਤੀਸਰਾ: ਪੰਜਾਬੀ ਭਾਸ਼ਾ ਦੀ ਧੁਨੀ ਵਿਉਂਤ (ਵਰਨ ਨਿਰੂਪਣ) 
3.0 ਪਿਛੋਕੜ 


3.! ਵਰਨ ਨਿਰੂਪਣ ਅਤੇ ਪੰਜਾਬੀ ਧੁਨੀ ਵਿਉਂਤ 
3.1.1 ਸਵਰ ਵਰਗੀਕਰਨ 
3.1.2 ਵਿਅੰਜਨ ਵਰਗੀਕਰਨ 


3.1.2.1 ਉਚਾਰਨ ਸਥਾਨ 


67-86 


3.1.2.2 ਉਚਾਰਨ ਪ੍ਰਯਤਨ 
3.2 ਪੰਜਾਬੀ ਦਾ ਸੰਧੀ ਵਿਧਾਨ 
3.2.1 ਸੰਧੀ ਨਿਯਮ 
3.2.1.1 ਸਵਰ ਸੰਧੀ 
3.2.1.2 ਵਿਅੰਜਨ ਸੰਧੀ 
ਅਧਿਆਇ ਚੌਥਾ: ਪੰਜਾਬੀ ਸ਼ਬਦਾਂ ਦੀ ਰੂਪ-ਰਚਨਾ 
4.0 ਪਿਛੋਕੜ 
4.1 ਵਿਕਾਰੀ ਰੂਪ 
4.1.1 ਸੁਬੰਤ੍ (ਪ੍ਰਾਤਿਪਦਿਕ) 
4.1.1.1 ਨਾਂਵ 
4,1.1,2 ਪੜਨਾਂਵ 
4.1.1.3 ਵਿਸ਼ੇਸ਼ਣ 
4.1.1.4 ਤਧਿੱਤ 
4.1.1.5 ਇਸਤਰੀ ਪਿਛੇਤਰ 
4.1.1.6 ਸਮਾਸ ਵਿਧਾਨ 
4.1.2 ਧਾਤੂ (ਤਿਭੰਤ੍‌ ਰੂਪ) 
4.1.2.1 ਨਾਂਵ ਧਾਤੂ 
4.1.2.2 ਪ੍ਰੇਰਨਾਰਥਕ ਧਾਤੂ 


4.1.2.3 ਕਿਰਦੰਤ 


87-122 


4.1.2.4 “ਣਾਮੁਲ” ਤੇ “ਕਤਵਾ” ਪਿਛੇਤਰੀ ਪੰਜਾਬੀ ਸ਼ਬਦ ਰੂਪ 
4.1.2.5 “ਲਯੂਟ” ਪਿਛੇਤਰ 
4.2 ਅਵਿਕਾਰੀ ਰੂਪ 
4.2.1 ਕਿਰਿਆ ਵਿਸ਼ੇਸ਼ਣ 
4.2.2 ਸੰਬੰਧਕ 
4.2.3 ਯੋਜਕ 
4.2.4 ਨਿਪਾਤ 
4.3 ਲਕਾਰ ਵਿਧਾਨ 


4.3.1 ਪੰਜਾਬੀ ਲਕਾਰ ਵਿਧਾਨ 


ਅਧਿਆਇ ਪੰਜਵਾਂ: ਪੰਜਾਬੀ ਭਾਸ਼ਾ ਦੀ ਵਾਕ ਜੁਗਤ 123-150 


5.0 ਪਿਛੋਕੜ 

5.1 ਪੰਜਾਬੀ ਵਾਕ ਰਚਨਾ ਵਿਚ ਕਾਰਕ ਸੰਬੰਧ 
5.1.1 ਕਰਤਾ ਕਾਰਕ 
5.1.2> ਕਰਮ ਕਾਰਕ 
5.1.3 ਕਰਣ ਕਾਰਕ 


2 


2.1.4 ਸਪਰਦਾਨ ਕਾਰਕ 


151-162 


163-208 


209-212 


213-217 


ਪਬਲਿਸ਼ ਹੋਏ ਖੋਜ ਪੱਤਰ 
/. #ਆਲਟਾ/ਧਿਆਣੀਂ ਵਰਨ ,ਨੈਰਪਣ: ਮਹੇਸ਼ਵਰਾ ਲੁਤਰ, ਅਜੋਕੇ ਸ਼ਿਲਾਲੇਖ, ਅੰਕ-ਅਕਤੂਬਰ-ਦਸੰਬਰ 2018 
2. ਭਾਰਤ /ਵਚ #ਵਆਕਾਰਨੈਕਾ ਪਰੰਪਰਾ ਦਾ #ਛੌਕੜ , ਅਜੋਕੇ ਸ਼ਿਲਾਲੇਖ, ਅੰਕ- ਅਪ੍ਰਲ-ਜੂਨ 2019 
3. ਲਾਲਾਂ ਫਰਨਾਂ ਟਾਂ ਫੰਡ ਦਾ ਆਧਾਰ: %ਸ਼ਟਨਨਿਆਲੀ), ਅਜੋਕੇ ਸ਼ਿਲਾਲੇਖ, ਅੰਕ- ਸਤੰਬਰ 2020 


ਲਖਵਿੰਦਰ ਸਿੰਘ 


ਖੋਜ-ਪ੍ਰਬੰਧ ਦਾ ਵਿਸ਼ਾ 
ਪਾਣਿਨੀ ਵਿਆਕਰਨ (ਅਸ਼ਟਾਧਿਆਈ): ਪ੍ਰਬੰਧ ਤੇ 


(ਪੰਜਾਬੀ ਭਾਸ਼ਾ ਦੇ ਸੰਦਰਭ ਵਿਚ) 


ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਭਾਸ਼ਾ 
ਫੈਕਲਟੀ ਅਧੀਨ ਪੀਐੱਚ.ਡੀ. (ਪੰਜਾਬੀ) ਦੀ 


2020 
ਖੋਜਾਰਥੀ: 
ਲਖਵਿੰਦਰ ਸਿੰਘ 
ਪੰਜਾਬੀ ਵਿਭਾਗ 
ਪੰਜਾਬੀ ਯੂਨੀਵਰਸਿਟੀ,ਪਟਿਆਲਾ। 


ਬਾਰੀਕੀਆਂ ਨੂੰ ਸਮਝ ਕੇ, ਇਸ ਵਿਆਕਰਨ-ਮਾਡਲ ਨੂੰ ਪੰਜਾਬੀ ਦੇ ਸੰਦਰਭ ਵਿਚ ਵਿਚਾਰਿਆ ਗਿਆ ਹੈ। ਇਸ ਤੋਂ 
ਅੰਤਰ-ਦ੍ਰਿਸ਼ਟੀ ਗ੍ੁਹਿਣ ਕਰਕੇ ਪੰਜਾਬੀ ਵਿਆਕਰਨ-ਮਾਡਲ ਦੀ ਨਿਸ਼ਾਨ ਦੇਹੀ ਕਰਨ ਦਾ ਯਤਨ ਕੀਤਾ 
ਹੈ।“ਅਸ਼ਟਾਧਿਆਈ” ਦੀ ਸਿਧਾਂਤਕ ਰੂਪ-ਰੇਖਾ ਬਣਾਉਦਿਆਂ, ਇਹ ਪ੍ਰਮਾਣ ਸੁਲੱਭ ਹੋਏ ਹਨ ਕਿ ਪਾਣਿਨੀ ਵਿਆਕਰਨ 
ਭਾਰਤੀ ਸਨਾਤਨੀ ਵਿਆਕਰਨ ਪਰੰਪਰਾ ਦਾ ਆਦਿ ਬਿੰਦੂ ਨਹੀ' ਬਲਕਿ ਸਿਖਰ ਬਿੰਦੂ ਹੈ। ਵਾਸਤਵ ਵਿਚ ਵੇਦਾਂ ਵਿਚੋਂ ਹੀ 
ਵਿਆਕਰਨ ਬਾਰੇ ਮੰਤਰ (ਰਿਗ.1-164, 6-99-9, 8-5-31, ਯਜੁ. 1-20, 11-07, ਸਾਮ. 5-2,8-5, ਅਤੇ 
ਅਥ.8-4-8) ਪ੍ਰਾਪਤ ਹੁੰਦੇ ਹਨ। “'ਬਾਲਮੀਕਿ ਰਮਾਇਣ” (ਕਿਸਕਿੰਧਾ ਕਾਂਡ, 3-29) ਤੋਂ ਸਪੱਸ਼ਟ ਹੁੰਦਾ ਹੈ ਕਿ ਉਸ 
ਸਮੇਂ ਵਿਚ ਵਿਆਕਰਨ ਦੀ ਕੀ ਮਹੱਤਤਾ ਸੀ। ਵਿਆਕਰਨ ਵਾਸਤੇ “ਵਿਆਕਰਨ? ਸ਼ਬਦ ਦੀ ਵਰਤੋਂ, “ਗੋਪਥ ਬ੍ਰਾਹਮਣ” 
(ਪੂ. 1-24), 'ਮੂੰਡਕਯੋ ਉਪਨਿਸ਼ਦ” (1-1) ਅਤੇ “ਮਹਾਂਭਾਰਤ”( ਉਦੋਗ.-43/61) ਆਦਿ ਗ੍ਰੰਥਾਂ ਵਿਚ ਹੋਈ ਹੈ। 
“ਰਿਕਤੰਤਰ” (1-4) ਦੇ ਅਨੁਸਾਰ ਭਾਰਤੀ ਵਿਆਕਰਨਿਕ ਪਰੰਪਰਾ ਵਿਚ ਸਭ ਤੋਂ ਪਹਿਲਾ ਵਿਆਕਰਨਕਾਰ “ਬ੍ਰਹਮਾ? 
ਹੈ। ਇਸਦੀ ਪੁਸ਼ਟੀ ਪਤੰਜਲੀ(1-1-1) ਅਤੇ “ਤੈਤਰੀਯ ਸੰਹਿਤਾ” (6-4-7) ਦੁਆਰਾ ਵੀ ਕੀਤੀ ਗਈ ਹੈ।ਵਿਆਕਰਨ 
ਦੀ ਇਸ ਪਰੰਪਰਾ ਵਿਚ ਦੋ ਸੰਪਰਦਾਵਾਂ-“ਇੰਦਰ ਸੰਪਰਦਾਇ” ਤੇ “ਮਹੇਸ਼ਵਰ ਸੰਪਰਦਾਇ” ਹੋਈਆਂ ਹਨ। ਇੰਦਰ 
ਸੰਪਰਦਾਇ ਦੇ ਵਿਆਕਰਨਕਾਰ: ਇੰਦਰ, ਬ੍ਰਹਿਸਤੀ, ਭਾਰਦਵਾਜ, ਭਾਗੁਰੀ, ਕਾਸ਼ਕ੍ਰਿਤਸਨ, ਸੌਨਕ, ਗੌਤਮ ਤੇ ਵਿਆਂਡੀ 
ਦੱਸੇ ਗਏ ਹਨ। ਜਦਕਿ ਮਹੇਸ਼ਵਰ ਸੰਪਰਦਾਇ ਵਿਚ ਆਪਿਸ਼ਲੀ (6-1-92), ਕਾਸ਼ਿਯੱਪ (1-2-25), ਗਾਰਗੀ (8- 
3-30), ਚਕਰ ਵਰਮਣ (6-1-130), ਭਾਰਦਵਾਜ (7-2-62), ਸ਼ਾਕਟਾਯਾਨ (3-4-111), ਸ਼ਾਕੱਲਿਆ (1-1- 
16), ਸੇਨਕ (5-4-11) ਤੇ ਸਫੋਟਾਯਾਨ (6-1-122) ਆਦਿ ਦਸ ਵਿਆਕਰਨਕਾਰਾਂ ਦਾ ਜ਼ਿਕਰ “ਅਸ਼ਟਾਧਿਆਈ” 
ਵਿਚ ਕੀਤਾ ਗਿਆ ਹੈ। 

ਵਿਆਕਰਨ ਦੀ ਇਸ ਪਰੰਪਰਾ ਵਿਚ ਇਨ੍ਹਾਂ ਵਿਆਕਰਨਾਂ ਨੂੰ ਨਿਮਨ ਤਿੰਨਾਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ: 

1. ਵੈਦਿਕ (ਵੇਦਾਂ ਦੇ) ਵਿਆਕਰਨ- 'ਪ੍ਰਾਤਿਸ਼ਾਖ਼ਾਵਾਂ”। 

2. ਲੌਕਿਕ ਭਾਸ਼ਾ ਦੇ ਵਿਆਕਰਨ- “ਕਾਤੰਤਰ” । 

3. ਵੈਦਿਕ ਤੇ ਲੌਕਿਕ ਦੋਵਾਂ ਦੇ ਵਿਆਕਰਨ- “ਅਸ਼ਟਾਧਿਆਈ? ਤੇ ਆਪਿਸ਼ਲੀ ਵਿਆਕਰਨ । 

“ਅਸ਼ਟਾਧਿਆਈ” ਉਤੇ “ਸ਼ੁਕਲ ਯਜੁਰਵੇਦ” ਦੇ ਵਿਆਕਰਨ “ਵਾਜਸਨੇਈ ਪ੍ਰਾਤਿਸ਼ਾਖਾ” ਦਾ ਪ੍ਰਭਾਵ ਹੈ। ਇਨ੍ਹਾਂ 
ਦੇ ਕਈ ਸੂਤਰ ਆਪਸ ਵਿਚ ਹੂ-ਬ-ਹੂ ਮਿਲਦੇ ਹਨ: 

ਈ. ਓਚੈਰਦਾਤਹਾ- ਵਾਜਸਨੇਈ ਪ੍ਰਾਤਿਸ਼ਾਖਾ (1-108), ਅਸ਼ਟਾਧਿਆਈ (1-2-29) 

% ਨੰਲੈਰਨਟਾਤਹ-ਵਾਜਸਨੇਈ ਪ੍ਰਾਤਿਸ਼ਾਖਾ (1-109), ਅਸ਼ਟਾਧਿਆਈ (1-2-30) 

2. ਲ਼ਲ਼ਠਾੰ ਸ਼ਥਾਨੇਲੱਗਾ-ਵਾਜਸਨੇਈ ਪ੍ਰਾਤਿਸ਼ਾਖਾ (1-136),ਅਸ਼ਟਾਧਿਆਈ(1-1-49) 


2 


ਸ਼.ਤਾਨਿਆ/ਨੈੱਤ ਨਊਸ਼ਟੇ ਆਰਵੱਸਿਆ- ਵਾਜਸਨੇਈ ਪ੍ਰਾਤਿਸ਼ਾਖਾ (1-138), ਅਸ਼ਟਾਧਿਆਈ (1-1-66) 
ਇਸ ਤੋਂ ਬਿਨਾਂ ਕੁਝ ਸੂਤਰ ਅਜਿਹੇ ਮਿਲਦੇ ਹਨ ਜੋ ਰੂਪ ਦੇ ਪੱਧਰ ਤੋ ਤਾਂ ਆਪਸ ਵਿਚ ਸਮਾਨਤਾ ਨਹੀਂ ਰੱਖਦੇ 
ਪਰ ਇਨ੍ਹਾਂ ਦੇ ਅਰਥ ਬਿਲਕੁਲ ਸਮਾਨ ਹਨ, ਜਿਵੇਂ- 


ਵਾਜਸਨੇਈ ਪ੍ਰਾਤਿਸ਼ਾਖਾ ਅਸ਼ਟਾਧਿਆਈ 
ਓਭਾਆਾਤਫ/ਰਤਗ।7-77-42 ੭7ਹਾਰਹਾ ਸਵ/ਨਤਗ(/-7-94 
ਤਸਮਨਦੱਤਯਾਤਰ/ਨਿਆਦਗ/7-35) ਤਸਆਦੱਤਲਾਤਰਨਿਆ।/-7-67) 
ਨਨ ੪ਕਾਨੇ /ਵਸ਼ਰਜਨਗ(5-267) ਨੂ ਆ (7-3-740) 

ਛੇਕ ਵਰਣ ਘਟੁੰਕਤਨ(੭-/57) ੭%ਪ੫ਕੁਤ ਏੇਕਾਲ ੧/ਤ%7-2-/47 

ਡੇ ਛੇਵ/ਇਰੰਤਸ਼ਜ[7-752) #ਤਾ/ਦੱਵਲਾ (#/-7-64? 

%ਤਯ਼ਾਦਾ ਵਰਣਾ=੍ਹ #ਰਵਉੰਮਸਾ।9-3੭ ੭##ੰਤਲਾ=੍ ਅਰਵਇੰਘਧਾ(/-/-765) 
ਵਰਣ ਸ਼ਨਾਟਰਸ਼ਨ' ਲੱਘਗ(/-472 ੭%ਦਰਸ਼ਨੰ ਲੱਖਹ (7-7-60) 


ਹੈ।ਇਸ ਤਰ੍ਹਾਂ ਸਪੱਸ਼ਟ ਹੈ ਕਿ ਪਾਣਿਨੀ ਤੋਂ ਪਹਿਲਾਂ ਭਾਰਤ ਵਿਚ ਵਿਆਕਰਨ ਲੇਖਣ ਆਰੰਭ ਹੋ ਚੁੱਕਿਆ ਸੀ। 

ਖੋਜ ਪ੍ਰਬੰਧ ਦੇ ਦੂਜੇ ਅਧਿਆਇ ਵਿਚ “ਅਸ਼ਟਾਧਿਆਈ” ਦੀ ਸੰਰਚਨਾ ਦਾ ਅਧਿਐਨ ਇਸ ਦੇ ਸੂਤਰਾਂ ਦੀਆਂ 
ਪਰਤਾਂ ਫਰੋਲ ਕੇ ਕੀਤਾ ਹੈ। ਪਾਣਿਨੀ ਨੇ ਆਪਣੇ ਵਿਆਕਰਨ ਨੂੰ ਅੱਠਾਂ ਪਾਠਾਂ ਵਿਚ ਵਿਉੱਤਿਆ ਹੈ।ਹਰੇਕ ਪਾਠ ਦੇ 
ਚਾਰ-ਚਾਰ ਚਰਨ ਹਨ। ਇਨ੍ਹਾਂ ਚਰਨਾਂ ਵਿਚ ਅੱਗੋਂ ਕਈ ਕਈ ਸੂਤਰ ਹਨ। ਇਸ ਦੀ ਸਭ ਤੋਂ ਵੱਡੀ ਵਿਸ਼ੇਸਤਾ ਇਹ ਹੈ 
ਕਿ ਸੂਤਰਾਂ ਵਿਚ ਲੁਪਤ-ਅਰਥ ਉਨ੍ਹਾਂ ਦੇ ਕ੍ਰਮ ਦੇ ਅਨੁਸਾਰ ਆਪਣੇ ਆਪ ਸਪੱਸ਼ਟ ਹੋ ਜਾਂਦਾ ਹੈ। ਸੰਜਮਤਾ ਇਸ 
ਵਿਆਕਰਨ ਦਾ ਮੁੱਖ ਗੁਣ ਹੈ। ਸੂਤਰਿਕ ਸ਼ੈਲੀ ਵਿਚ ਲਿਖੇ ਇਸ ਵਿਆਕਰਨ ਦੇ ਮੁੱਖ ਰੂਪ ਵਿਚ ਚਾਰ ਭਾਗ ਹਨ: 

1. ਮਹੇਸ਼ਵਰ ਸੂਤਰ (ਵਰਨ ਨਿਰੂਪਣ) 
ਸ਼ਬਦ ਵਿਵੇਚਨ (ਪਦ ਸ਼ਾਸਤਰ-ਸੁਬੰਤ ਤੇ ਤਿਕੰਤ) 


ਧਾਤੂਪਾਠ (ਕਿਰਿਆ ਦੇ ਮੂਲ ਰੂਪ) 


੭ ੯੨ ੧੨ 


ਗਣਪਾਠ (ਇਸ ਵਿਚ 261 ਸ਼ਬਦਾਂ ਦਾ ਸੰਗ੍ਰਹਿ ਹੈ) 

ਇਸ ਵਿਆਕਰਨ ਦੇ ਪਹਿਲੇ ਅਤੇ ਦੂਜੇ ਅਧਿਆਇ ਵਿਚ ਸੰਗਿਆ ਅਤੇ ਪਰਿਭਾਸ਼ਾ ਸੰਬੰਧੀ ਸੂਤਰਾਂ ਦੀ 
ਪੇਸ਼ਕਾਰੀ ਕੀਤੀ ਗਈ ਹੈ। ਕਿਰਿਆ ਅਤੇ ਨਾਂਵ ਦਾ ਨਿਯਮਤ ਪ੍ਰਕਰਣ ਵੀ ਪੇਸ਼ ਕੀਤਾ ਗਿਆ ਹੈ, ਜਿਵੇਂ: 
ਕਿਰਿਆ(ਧਾਤੂ) ਵਾਸਤੇ “ਆਤਮਨੇਪਦੀ” ਤੇ “ਪਰਮੈਪਦੀ” ਪ੍ਰਕਰਣ ਦਿੱਤਾ ਹੈ। ਇਸ ਪ੍ਰਕਾਰ ਵਿਭਕਤੀ, ਸਮਾਸ, 
ਲਿੰਗ ਆਦਿ ਸੰਬੰਧੀ ਪ੍ਰਕਰਣਾਂ ਦਾ ਵੀ ਵਿਧਾਨ ਕੀਤਾ ਗਿਆ ਹੈ।ਤੀਜੇ,ਚੌਥੇ ਅਤੇ ਪੰਜਵੇਂ ਅਧਿਆਇਆਂ ਵਿਚ ਹਰੇਕ 
ਤਰ੍ਹਾਂ ਦੇ ਪਿਛੇਤਰਾਂ ਦੀ ਸੂਚਨਾ ਦਿੰਦਿਆਂ ਹੋਇਆਂ, ਉਨ੍ਹਾਂ ਨੂੰ ਸਿਧਾਂਤਕ ਅਤੇ ਵਿਹਾਰਕ ਪੱਧਰ ਤੇ ਵਰਤੋ" ਵਿਚ 
ਲਿਆਂਦਾ ਗਿਆ ਹੈ।ਤੀਜੇ ਅਧਿਆਇ ਵਿਚ ਧਾਤੂਆਂ ਨਾਲ ਪਿਛੇਤਰ ਲਗਾਕੇ, ਕਿਰਦੰਤ ਸ਼ਬਦਾਂ ਦਾ ਵਿਧਾਨ ਕੀਤਾ 


ਹੈ। ਪੰਜਵੇਂ ਅਧਿਆਇ ਵਿਚ ਨਾਂਵ ਸ਼ਬਦਾਂ ਨਾਲ ਪਿਛੇਤਰ ਜੋੜ ਕੇ, ਨਵੇਂ ਬਣੇ ਨਾਂਵ ਸ਼ਬਦਾਂ ਨੂੰ ਵਿਸਤ੍ਰਿਤ ਰੂਪ ਵਿਚ 
ਵਿਚਾਰਿਆ ਗਿਆ ਹੈ।ਪਾਣਿਨੀ ਇਨ੍ਹਾਂ ਪਿਛੇਤਰਾਂ ਨੂੰ ਦੋ ਹਿੱਸਿਆਂ-'ਤਧਿੱਤ” ਤੇ “ਇਸਤਰੀ ਪ੍ਰਤਿਐ” ਵਿਚ ਵੰਡ ਕੇ 
ਵਿਸ਼ਲੇਸਿਤ ਕਰਦਾ ਹੈ। 

ਤਧਿੱਤ ਅਤੇ ਕਿਰਦੰਤ ਵਿਧਾਨ ਵਿਚ ਵਰਤੇ ਗਏ ਸੂਤਰਾਂ ਦੀ ਗਿਣਤੀ 182। ਹੈ। ਅਰਥਾਤ ਪੂਰੇ ਵਿਆਕਰਨ 
ਦੇ ਅੱਧਿਓਂ ਕੁਝ ਘੱਟ ਸੂਤਰ ਇਥੇ ਵਰਤੋਂ ਵਿਚ ਲਿਆਂਦੇ ਗਏ ਹਨ। ਪਹਿਲੇ ਅਧਿਆਇ ਦੇ ਚੌਥੇ ਪਾਦ ਵਿਚ ਪਾਣਿਨੀ ਨੇ 
33 ਸੂਤਰਾਂ ਵਿਚ ਛੇ ਕਾਰਕਾਂ ਦਾ ਨਿਰੂਪਣ ਕੀਤਾ ਹੈ। ਇਹ ਕਾਰਕ ਸੰਬੰਧ ਨਾਂਵ-ਪਦ ਅਤੇ ਕਿਰਿਆ-ਪਦ ਦਾ ਆਪਸੀ 
ਸੰਬੰਧਾਂ ਉਤੇ ਆਧਾਰਿਤ ਹੈ।ਤੀਸਰੇ ਅਧਿਆਇ ਵਿਚ ਵਾਚ ਦੇ ਸੰਕਲਪ ਦਾ ਵਿਵੇਚਨ ਕੀਤਾ ਗਿਆ ਹੈ।15 ਸੂਤਰਾਂ ਵਿਚ 
ਵਾਚ ਦੀਆਂ ਤਿੰਨ ਕਿਸਮਾਂ ਕਰਤਰੀ, ਕਰਮਣੀ ਤੇ ਭਾਵ ਬਾਰੇ ਚਰਚਾ ਕੀਤੀ ਗਈ ਹੈ। ਦੂਸਰੇ ਅਧਿਆਇ ਵਿਚ ਕਾਰਕੀ 
ਸੰਬੰਧਾਂ ਨੂੰ ਸੂਚਿਤ ਕਰਦੀਆਂ ਸੱਤ ਵਿਭਕਤੀਆਂ ਦਾ ਵਿਧਾਨ 73 ਸੂਤਰਾਂ ਵਿਚ ਪੇਸ਼ ਕੀਤਾ ਗਿਆ ਹੈ। ਛੇਵੇਂ, ਸੱਤਵੇਂ ਅਤੇ 
ਹੁੰਦੇ ਹਨ। ਇਨ੍ਹਾਂ ਪਰਿਵਰਤਨਾਂ ਦਾ ਮੁੱਖ ਕਾਰਨ ਸ਼ਬਦਾਂ ਨਾਲ ਜੁੜਦੇ ਪਿਛੇਤਰ ਜਾਂ ਸੰਧੀ ਨੂੰ ਮੰਨਿਆ ਗਿਆ ਹੈ। ਛੇਵੇਂ 
ਅਧਿਅਇ ਵਿਚ ਦੁੱਤ, ਸੰਚਾਰ, ਸਵਰ ਆਗਮ, ਸੰਧੀ ਅਤੇ ਲੋਪ ਦੇ ਵਿਧਾਇਕ ਸੂਤਰਾਂ ਦੀ ਪੇਸ਼ਕਾਰੀ ਹੈ। ਸੰਧੀ ਵਿਧਾਨ 
ਤੋਂ ਸਪੱਸ਼ਟ ਹੁੰਦਾ ਹੈ ਕਿ ਜੋ ਵਰਨ ਜੁੜਨ ਵਾਸਤੇ ਉਤਸੁਕ ਹੁੰਦਾ ਹੈ, ਉਹ ਹਮੇਸ਼ਾਂ ਆਪਣਾ ਸਰੂਪ ਗੁਆ ਬੈਠਦਾ ਹੈ ਜਾਂ 
ਲਘੂ ਬਣ ਜਾਂਦਾ ਹੈ। ਇਸ ਅਧਿਆਇ ਦੇ ਚੌਥੇ ਪਾਦ ਤੋਂ ਸੱਤਵੇਂ ਅਧਿਆਇ ਦੇ ਅਖੀਰ ਤੱਕ ਇੱਕ “ਅੰਗਾਧਿਕਾਰ” 
ਨਾਮਕ ਵਿਸ਼ੇਸ਼ ਪ੍ਰਕਰਣ ਹੈ, ਜਿਸ ਵਿਚ ਉਨ੍ਹਾਂ ਪਰਿਵਰਤਨਾਂ ਦਾ ਉਲੇਖ਼ ਹੈ, ਜੋ ਪਿਛੇਤਰਾਂ ਕਰਕੇ ਮੂਲ ਸ਼ਬਦਾਂ ਜਾਂ ਮੂਲ 
ਸ਼ਬਦਾਂ ਕਰਕੇ ਪਿਛੇਤਰਾਂ ਵਿਚ ਹੁੰਦੇ ਹਨ। ਇਹ ਪਰਿਵਰਤਨ ਦੀਰਘ, ਹੁਸਵ, ਲੋਪ, ਆਗਮ, ਆਦੇਸ਼,ਗੁਣ ਅਤੇ ਵ੍ਰਿਧੀ ਦੇ 
ਵਿਧਾਨ ਵਿਚ ਵੇਖੇ ਜਾ ਸਕਦੇ ਹਨ। ਅੱਠਵੇਂ ਅਧਿਆਇ ਵਿਚ ਦੁੱਤ, ਸੰਧੀ, ਸ਼ੱਤਵ, ਕੱਤਵ, ਜਸ਼ਤਵ ਅਤੇ ਪਲੂਤ ਆਦਿ 
ਸ਼ਬਦਾਂ ਦਾ ਵਿਧਾਨ ਕੀਤਾ ਗਿਆ ਹੈ। ਇਸ ਅਧਿਆਇ ਵਿਚ “ਪਦ-ਅਧਿਕਾਰ” ਅਤੇ “ਤਿਬੰਤ੍” ਬਾਰੇ ਵੀ ਚਰਚਾ ਹੋਈ 
ਹੈ।“ਅਸ਼ਟਾਧਿਆਈ” ਦੇ ਅਖੀਰ ਵਿਚ “ਅ ਅ” ਸੂਤਰ ਹੈ, ਜਿਸ ਵਿਚ ਲੋਪ ਦੇ ਨਿਯਮਾਂ ਸੰਬੰਧੀ ਵੇਰਵਾ ਦਿੱਤਾ ਗਿਆ 
ਹੈ। 

“ਅਸ਼ਟਾਧਿਆਈ” ਦੇ ਪਹਿਲੇ ਭਾਗ ਵਿਚ'ਮਹੇਸ਼ਵਰ ਸੂਤਰ” ਦੁਆਰਾ ਸੰਸਕ੍ਰਿਤ ਦੀਆਂ ਧੁਨੀਆਂ ਦੇ 42 
ਪ੍ਤਿਆਹਾਰ ਬਣਾਏ ਗਏ ਹਨ। ਭਾਸ਼ਾਈ ਧੁਨੀਆਂ ਦੀ ਵਰਗਵੰਡ ਉਚਾਰਨ ਵਾਸਤੇ ਕੀਤੀਆਂ ਕੋਸ਼ਿਸ਼ਾਂ ਜਾਂ ਪ੍ਯਤਨ ਤੇ 
ਉਚਾਰਨ ਸਥਾਨ ਦੇ ਆਧਾਰ _ਉਤੇ ਕੀਤੀ ਗਈ ਹੈ।ਉਚਾਰਨ ਪ੍ਰਯਤਨ ਨੂੰ _ਅੱਗਿਓਂ ਦੋ _ਭਾਗਾਂ- ਅੰਦਰੂਨੀ 
ਪ੍ਯਤਨ(ਸਪ੍ਰਿਸ਼ਟ, ਈਸਤ ਸਪ੍ਰਿਸ਼ਟ, ਵਿਵ੍ਰਿਤ, ਈਸਤ ਵਿਵ੍ਰਿਤ, ਸੰਵ੍ਰਿਤ) ਤੇ ਬਾਹਰੀ ਪ੍ਰਯਤਨ (ਵਿਵਾਰ, ਸੰਵਾਰ, 
ਸੁਆਸ, ਨਾਦ, ਘੋਸ਼, ਅਘੋਸ਼) ਵਿਚ ਵੰਡਿਆ ਗਿਆ ਹੈ।ਵਰਨ ਨਿਰੂਪਣ ਦੇ ਅੰਤਰਗਤ ਹੀ' ਸੰਧੀ ਦੇ ਵਿਧਾਨ ਨੂੰ ਪੇਸ਼ 
ਕੀਤਾ ਹੈ। ਸੰਧੀ ਕਦੋਂ ਤੇ ਕਿੰਨਾਂ ਹਾਲਾਤਾਂ ਵਿਚ ਹੁੰਦੀ ਹੈ, ਇਸ ਸੰਦਰਭ ਵਿਚ ਵਿਸ਼ੇਸ਼ ਸੂਤਰਾਂ ਦੁਆਰਾ ਨਿਯਮ ਪੇਸ਼ ਕੀਤੇ 
ਗਏ ਹਨ। ਸੰਸਕ੍ਰਿਤ ਵਿਚ ਹੁੰਦੀ ਸੰਧੀ ਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ- ਸਵਰ ਸੰਧੀ, ਵਿਅੰਜਨ ਸੰਧੀ ਤੇ ਵਿਸਰਗ ਸੰਧੀ 


ਵਿਚ ਵੰਡਿਆ ਗਿਆ ਹੈ। ਇਹਨਾਂ ਤਿੰਨਾਂ ਕਿਸਮਾਂ ਦੇ ਅੱਗੋਂ ਕਈ ਕਈ ਭੇਦ ਦੱਸਕੇ ਵੱਖ-ਵੱਖ ਸੂਤਰਾਂ ਦੁਆਰਾ ਉਨ੍ਹਾਂ 
ਸੰਬੰਧੀ ਨਿਯਮਾਂ ਦਾ ਵਿਧਾਨ ਕੀਤਾ ਗਿਆ ਹੈ। 

ਦੂਜੇ ਭਾਗ ਵਿਚ 'ਸੁਬੰਤ ਤੇ ਤਿਬੰਤ੍` ਸਿਰਲੇਖ ਹੇਠਾਂ ਪਦ ਨਿਰਮਾਣ ਦੇ ਨਿਯਮਾਂ ਸੰਬੰਧੀ ਅਧਿਐਨ ਵਿਸ਼ਲੇਸ਼ਣ 
ਕੀਤਾ ਗਿਆ ਹੈ। ਭਾਸ਼ਾ ਦੀਆਂ ਸ਼ਬਦ ਸ਼੍ਰੇਣੀਆਂ ਨੂੰ ਵਰਗੀਕ੍ਰਿਤ ਕਰਦਿਆਂ ਦੋ ਭਾਗਾਂ; ਵਿਕਾਰੀ ਅਤੇ ਅਵਿਕਾਰੀ 
ਸ਼ਬਦਾਂ ਵਿਚ ਵੰਡਿਆ ਗਿਆ ਹੈ।ਪਦ ਨਿਰਮਾਣ ਦਾ ਆਧਾਰ 'ਪ੍ਰਾਤਿਪਦਿਕ” ਅਤੇ “ਧਾਤੂ” ਹੈ। ਇਨ੍ਹਾਂ ਨਾਲ ਪਿਛੇਤਰਾਂ 
ਦੀ ਵਰਤੋਂ ਕਰਕੇ ਨਵੇ ਸ਼ਬਦਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਪ੍ਰਾਤਿਪਦਿਕ ਤੇ ਧਾਤੂਆਂ ਨਾਲ ਵਿਭਕਤੀ ਮੂਲਕ 
(ਨਾਂਵੀ ਵਿਭਕਤੀ (ਸੁਬੰਤ੍) ਅਤੇ ਕਿਰਿਆਵੀ ਵਿਭਕਤੀ(ਤਿਕੰਤ੍)) ਪਿਛੇਤਰ ਅਤੇ ਵਿਉਤਪਤੀ ਮੂਲਕ ਪਿਛੇਤਰ ਜੁੜਦੇ 
ਹਨ। ਧਾਤੂਆਂ ਨਾਲ “ਤਿੰਛ੍” ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਤਿਕੰਤ੍” ਕਿਹਾ ਗਿਆ ਹੈ। 
ਵਿਚ ਆਉਂਦੇ ਹਨ। ਇਨ੍ਹਾਂ ਸਾਰੇ ਸ਼ਬਦਾਂ ਦੇ ਪਿੱਛੇ 'ਸੁਪ੍” ਪਿਛੇਤਰ ਲੱਗਦੇ ਹਨ। ਇਸ ਕਰਕੇ ਇਨ੍ਹਾਂ ਨੂੰ “ਸੁਬੰਤ੍” ਪਦ 


ਜਾਂਦਾ ਹੈ ਜਦਕਿ ਦੂਸਰੇ ਰੂਪ ਕਿਰਿਆਵੀ ਵਿਭਕਤੀ ਦੁਆਰਾ ਸਾਕਾਰ ਹੁੰਦੇ ਹਨ। 


ਤੀਜੇ ਭਾਗ ਭਾਵ ਧਾਤੂ-ਪਾਠ ਵਿਚ ਲੌਕਿਕ ਸੰਸਕ੍ਰਿਤ ਦੀਆਂ 1967 ਧਾਤੂਆਂ ਨੂੰ ਦਸ ਵਰਗਾਂ ਵਿਚ ਵੰਡਕੇ 
ਵਿਸ਼ਲੇਸ਼ਿਤ ਕੀਤਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਵਿਆਕਰਨਿਕ ਸ਼੍ਰੇਣੀਆਂ ਦੇ ਆਧਾਰ ਉਤੇ ਧਾਤੂਆਂ ਦੇ ਕਈ ਵਰਗ ਅਤੇ 
ਉਪ-ਵਰਗ ਬਣਦੇ ਹਨ। ਤਿੰਨ ਪ੍ਰਕਾਰ ਦੇ ਧਾਤੂ ਭੇਦ-ਆਤਮਨੇਪਦੀ, ਪਰਸਮੈਪਦੀ ਤੇ ਉਭੈਪਦੀ ਦੱਸੇ ਹਨ।“ਕਰਮ” ਦੇ 
ਨਜ਼ਰੀਏ ਤੋਂ ਵੀ ਧਾਤੂਆਂ ਦੇ ਤਿੰਨ ਭੇਦ- ਸਕਰਮਕ, ਅਕਰਮਕ ਅਤੇ ਦੁਕਰਮਕ ਹਨ। ਧਾਤੂ ਰੂਪਾਂ ਨਾਲ ਜੁੜਨ ਵਾਲੇ 
ਕਿਰਦੰਤ ਪਿਛੇਤਰਾਂ ਨੂੰ ਤਿੰਨ ਕਿਸਮਾਂ- “ਕ੍ਰਿਤ”, ਕ੍ਰਿਤਯ” ਅਤੇ ਉਣਾਦਿ ਤਹਿਤ ਪੇਸ਼ ਕੀਤਾ ਗਿਆ ਹੈ। ਤਿਕੰਤ੍‌ 
ਅੰਤਰ ਇਹ ਹੈ ਕਿ ਤਿਬੰਤ੍ਰ ਰੂਪ ਕਿਰਿਆਵੀ ਹੁੰਦੇ ਹਨ ਅਤੇ ਇਹ(ਕਿਰਦੰਤ)ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਰੂਪਾਂ ਦੀ 
ਸਿੱਧੀ ਕਰਦੇ ਹਨ। 

ਕਿਰਿਆ ਦੀ ਅਵਸਥਾ ਦਾ ਬੋਧ ਕਰਾਉਣ ਵਾਸਤੇ ਵਿਆਕਰਨਿਕ ਕਾਲ(1੬੧5੬) ਨੂੰ ਦਸ ਨਿਯਮਾਂ ਤਹਿਤ 
ਵਿਚਾਰਿਆ ਹੈ,ਜਿਸ ਨੂੰ “ਲਕਾਰ” ਕਿਹਾ ਗਿਆ ਹੈ।ਕਿਰਿਆ ਦੇ ਭੂਤਕਾਲੀ ਅਰਥਾਂ ਦਾ ਬੋਧ ਕਰਵਾਉਣ ਵਾਸਤੇ “ਲੰੜ੍”, 
“ਲਿਟ੍” ਅਤੇ 'ਲੁੰੜ੍” ਲਕਾਰ ਰੂਪਾਂ ਦੀ ਵਰਤੋ' ਕੀਤੀ ਗਈ ਹੈ। ਜੋ ਕਿਰਿਆ ਥੋੜ੍ਹਾ ਸਮਾਂ ਪਹਿਲਾ ਹੀ ਹੋਈ ਹੋਵੇ ਉਸ ਨੂੰ 
ਦਰਸਾਉਣ ਵਾਸਤੇ 'ਲੰੜ੍` ਲਕਾਰ ਵਰਤਿਆ ਹੈ।ਪਰੰਤੂ ਜਿਥੇ ਕਿਰਿਆ ਨੂੰ ਬੀਤਿਆਂ ਬਹੁਤ ਜ਼ਿਆਦਾ ਸਮਾਂ ਹੋ ਗਿਆ 
ਹੋਵੇ ਉਥੇ “ਲਿਟ੍” ਲਕਾਰ ਦੀ ਵਰਤੋਂ ਦਾ ਨਿਯਮ ਦਿੱਤਾ ਗਿਆ ਹੈ। ਵਰਤਮਾਨ ਕਾਲ ਨੂੰ “ਲਟ” ਲਕਾਰ ਦੁਆਰਾ 
ਦਰਸਇਆ ਗਿਆ ਹੈ। ਭਵਿੱਖਕਾਲ ਦੀ ਕਿਰਿਆ ਦਾ ਬੋਧ “ਲ੍ਰਿਟ੍` ਅਤੇ “ਲੁਟ” ਲਕਾਰਾਂ ਦੁਆਰਾ ਕਰਾਇਆ ਜਾਂਦਾ 


ਅਤੇ ਨਿਕਟ ਵਰਤੀ ਭਵਿੱਖ ਦੇ ਬੋਧ ਵਾਸਤੇ “ਲਿਟ” ਲਕਾਰ ਦੀ ਵਰਤੋਂ ਹੁੰਦੀ ਹੈ। ਭਵਿਖਕਾਲੀ ਕਿਰਿਆ ਦੇ ਬੋਧ ਵਾਸਤੇ 
“ਲ੍ੰਗ੍” ਤੇ “ਲੋਟ” ਲਕਾਰ ਵਰਤੇ ਜਾਂਦੇ ਹਨ। ਦੂਜੀ ਕਿਸਮ ਦਾ 'ਲੋਟ੍ਲਕਾਰ ਭਵਿਖਕਾਲੀ ਕਿਰਿਆ ਰੂਪਾਂ ਵਿਚ ਬੇਨਤੀ, 
ਸੱਦਾ, ਆਗਿਆ ਜਾਂ ਸਲਾਹ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ। 

“ਅਸ਼ਟਾਧਿਆਈ “ਦੇ ਚੌਥੇ ਭਾਗ ਵਿਚ ਗਣ-ਪਾਠਾਂ ਦਾ ਨਿਰਦੇਸ਼ ਕੀਤਾ ਗਿਆ ਹੈ। ਸਾਰੀਆਂ ਧਾਤੂਆਂ ਨੂੰ ਦਸ 
ਭਾਗਾਂ ਵਿਚ ਵੰਡਿਆ ਗਿਆ ਹੈ,ਇਨ੍ਹਾਂ ਨੂੰ “ਗਣ” ਕਿਹਾ ਗਿਆ ਹੈ।ਕ੍ਰਮਵਾਰ ਇਹਨਾ ਦੇ ਨਾਂ- ਭਵਾਦਿਗਣ, ਅਦਾਦਿਗਣ, 
ਹਨ।ਪਾਣਿਨੀ ਨੇ ਸੂਤਰਾਂ ਦੁਆਰਾ 258 ਸਬਦਾਂ ਦਾ ਗਣ-ਪਾਠ ਵਿਚ ਨਿਰੂਪਣ ਕੀਤਾ ਹੈ। 

ਵਿਆਕਰਨ ਵਿਚ 33 ਸੂਤਰ ਕਾਰਕ ਦੇ ਸਿਧਾਂਤ ਦਾ ਨਿਰੂਪਣ ਕਰਦੇ ਹਨ। ਪਰ ਕਿਸੇ ਵੀ ਸੂਤਰ ਵਿਚ ਕਾਰਕ 
ਦੇ ਸੰਕਲਪ ਨੂੰ ਵਿਸ਼ੇਸ਼ ਰੂਪ ਵਿਚ ਪੇਸ਼ ਨਹੀ ਕੀਤਾ। ਇਸ ਸੰਬੰਧ ਵਿਚ ਪਤੰਜਲੀ ਦਾ ਵਿਚਾਰ ਹੈ ਕਿ ਇਹ ਇੱਕ 
“ਅਨਵਰਥ” ਸੰਗਿਆ ਦੇ ਸੰਦਰਭ ਵਿਚ ਪੇਸ਼ ਹੋਇਆ ਹੈ। ਇਹ ਸੰਗਿਆ ਪਾਣਿਨੀ ਦੇ ਸਮੇਂ ਵਿਚ ਇੱਕ ਜਾਣੀ ਪਛਾਣੀ 
ਵਿਆਕਰਨਿਕ ਮਦ ਵਜੋਂ' ਪ੍ਰਚਿੱਲਤ ਸੀ, ਇਸ ਕਰਕੇ ਉਸ ਨੇ ਕਾਰਕ ਨੂੰ ਵਿਸ਼ੇਸ਼ ਰੂਪ ਵਿਚ ਵਿਖਿਆਤ ਕਰਨ ਦੀ 
ਜਰੂਰਤ ਹੀ ਨਹੀਂ ਸਮਝੀ ਜਾਂ ਫ਼ਿਰ ਇਸ ਦਾ ਕਾਰਨ ਉਸ ਦੀ ਸੰਜਮਤਾ ਅਤੇ ਸੰਖੇਪਤਾ ਵਾਲੀ ਰੁਚੀ ਹੋ ਸਕਦੀ ਹੈ। 
“ਅਸ਼ਟਾਧਿਆਈ? ਵਿਚ ਪ੍ਰਸਤੁਤ ਕਾਰਕ ਸੰਬੰਧ ਵਿਚ ਕਾਰਕ ਕਿਰਿਆ ਦੀ ਉਤਪਤੀ ਵਿਚ ਸਹਾਇਕ ਰੋਲ ਅਦਾ ਕਰਦਾ 
ਹੈ।ਵਾਕ ਵਿਚ ਕਿਰਿਆ ਪਦ ਦੁਆਰਾ ਹੁੰਦਾ ਕਾਰਜ, ਪਾਣਿਨੀ ਦੇ ਕਾਰਕ ਸਿਧਾਂਤ ਦਾ ਕੇਂਦਰੀ ਧੁਰਾ ਹੈ।ਵਾਕ ਵਿਚ 
ਕਾਰਜ ਦੇ ਨਾਲ ਸੰਬੰਧਿਤ ਨਾਂਵਪਦਾਂ ਦੁਆਰਾ ਪ੍ਰਸਤੁਤ ਤੱਤ ਕਾਰਕ ਅਧੀਨ ਵਿਚਰਦੇ ਹਨ। ਨਾਂਵ ਪਦ ਅਤੇ ਕਿਰਿਆ 
ਪਦ ਦੇ ਆਪਸੀ ਸੰਬੰਧਾਂ ਦੇ ਆਧਾਰ ਉਪਰ ਛੇ ਕਿਸਮ ਦੇ ਕਾਰਕ ਰੂਪਾਂ ਦਾ ਨਿਰਦੇਸ਼ ਕੀਤਾ ਗਿਆ ਹੈ- 

ਕਰਤਾ ਕਾਰਕ- ਸਵਤੰਤਰਹਾ ਕਰਤਾ (7-4-54) 

ਕਰਮ ਕਾਰਕ- _ਕਰਤਗੀਆਸ਼ਤਤਨੰ ਕਰਨ# (7-4-4੭) 

ਕਰਣ ਕਾਰਕ- ਸਾਧਕਤਨੰ ਕਰਣਨ (/-#-੪੭੭ 

ਸੰਪਰਦਾਨ ਕਾਰਕ- _ਕਾਰਨਣਾ ਲਮਪੱਤ ਸੇ ਸੱਖਨਟਾਨ£ (7-#-32) 
ਅਪਾਦਾਨ ਕਾਰਕ- _ਧਰਵਨਮਆਾਨ#ਆਾਟਾਨਨ (7-#-2੭#੭ 
ਅਧਿਕਰਣ ਕਾਰਕ- ੭ਆਾਗਾਨੋਆਨਕਰਣਨ£' (/-੪-45) 

ਕੁੱਲ 73 ਸੂਤਰਾਂ ਵਿਚ ਪ੍ਰਾਤਿਪਦਿਕਾਂ ਨਾਲ ਜੁੜਨ ਵਾਲੀਆਂ ਸੱਤ ਵਿਭਕਤੀਆਂ ਦਾ ਨਿਰੂਪਣ ਕੀਤਾ ਹੈ। 
ਹੈ।“ਸੁਪ੍” ਵਿਭਕਤੀਆਂ ਦੇ ਵਰਗ ਨੂੰ ਰੂਪ ਦੇ ਆਧਾਰ ਉਪਰ ਨਹੀ ਬਲਕਿ ਕਾਰਜ ਦੇ ਆਧਾਰ ਉਤੇ ਬਣਇਆ ਗਿਆ 
ਹੈ।ਹਰੇਕ ਵਰਗ ਵਿਚ ਨਾਂਵ ਸ਼ਬਦਾਂ ਦੇ ਮੁਤਾਬਿਕ ਭਿੰਨ-ਭਿੰਨ “ਸੁਪ੍” ਵਿਭਕਤੀਆਂ ਲਗਦੀਆਂ ਹਨ ਅਤੇ ਜਿੰਨ੍ਹਾਂ ਸ਼ਬਦਾਂ 
ਦੇ ਅਖੀਰ ਵਿਚ ਜੁੜਦੀਆਂ ਹਨ ਉਨ੍ਹਾਂ ਨੂੰ “ਸੁਬੰਤ'ਪਦ ਆਖਿਆ ਜਾਂਦਾ ਹੈ। ਦੂਜੀ ਕਿਸਮ ਦੀਆਂ “ਕਿਰਿਆਵੀ 


6 


ਕਰਦੀਆਂ ਹਨ। 

ਕੁਝ ਵਿਕੋਲਿਤਰੇ ਸੂਤਰਾਂ ਵਿਚ ਵਾਚ ਦੇ ਸੰਕਲਪ ਸੰਬੰਧੀ ਵਿਚਾਰ ਪੇਸ਼ ਕੀਤੇ ਮਿਲਦੇ ਹਨ।ਪਾਣਿਨੀ ਨੇ ਵਾਚ ਦੇ 
ਤਿੰਨ ਸਰੂਪ-ਕਰਤਰੀਵਾਚ, ਕਰਮਣੀਵਾਚ ਤੇ ਭਾਵ ਵਾਚ ਦੱਸ ਹਨ। ਉਸ ਨੇ ਵਾਚ ਦਾ ਲੱਛਣ ਤੇ ਨਿਰਨਾ ਰੂਪ ਤੇ ਅਰਥ 
ਦੋਵਾਂ ਆਧਾਰਾਂ ਉਤੇ ਕੀਤਾ ਹੈ। 

ਖੋਜ ਪ੍ਰਬੰਧ ਦੇ ਤੀਜੇ ,ਚੌਂਥੇ ਅਤੇ ਪੰਜਵੇਂ ਅਧਿਆਇ ਵਿਚ ਵਿਹਾਰਕ ਪੱਧਰ ਤੇ ਪੰਜਾਬੀ ਭਾਸ਼ਾ ਦਾ ਅਧਿਐਨ 
ਕੀਤਿਆ ਹੈ। ਇਸ ਲਈ ਤੀਜੇ ਅਧਿਆਇ ਵਿਚ ਪੰਜਾਬੀ ਭਾਸ਼ਾ ਦੀ ਧੁਨੀ ਵਿਉਂਤ ਨੂੰ ਉਲੀਕਿਆ ਗਿਆ ਹੈ। 
ਪੰਜਾਬੀ ਦੀ ਧੁਨੀ ਵਿਉਂਤ ਦਾ ਆਧਾਰ “ਵਾਜਸਨੇਈ ਪ੍ਰਾਤਿਸ਼ਾਖ਼ਾ” ਹੈ। ਸੰਸਕ੍ਰਿਤ ਤੋਂ ਪੰਜਾਬੀ ਤੱਕ ਅੱਪੜਦਿਆਂ ਪੰਜਾਬੀ 
ਦੇ ਸਵਰਾਂ ਵਿਚੋਂ /ਰਿ/ ਅਤੇ /ਲਰੀ/ ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕੇ ਹਨ। ਅਸ਼ਟਾਧਿਆਈ ਵਿਚ /ਯ/,/ਰ/,/ਲ/ ਤੇ /ਵ/ ਨੂੰ 
ਅਰਧ ਸਵਰ ਦੱਸਿਆ ਹੈ ਪਰੰਤੂ ਪੰਜਾਬੀ ਵਿਚ /ਯ/ ਅਤੇ /ਵ/ ਹੀ ਦੋ ਅਰਧ ਸਵਰ ਮਿਲਦੇ ਹਨ। ਸੰਸਕ੍ਰਿਤ ਵਿਚਲੇ 
ਨਾਦੀ ਮਹਾਂਪ੍ਰਾਣ ਵਿਅੰਜਨ /ਘ/,/ਝ/,/ਧ/ ਤੇ /ਭ/ ਦੀ ਪੰਜਾਬੀ ਵਿਚ ਮਹਾਂਪ੍ਰਾਣਤਾ ਤਾਂ ਕਾਇਮ ਹੈ ਪਰ ਇਨ੍ਹਾਂ ਵਿਚ 
ਆਂਸ਼ਿਕ ਪੱਧਰ ਤੇ ਰੂਪਾਂਤਰਣ ਜ਼ਰੂਰ ਹੋਇਆ ਹੈ। ਸੰਸਕ੍ਰਿਤ ਵਾਲਾ ਸੰਯੁਕਤ ਵਿਅੰਜਨ /ਕਸ਼/ ਪੰਜਾਬੀ ਵਿਚ ਆਕੇ /ਖ/ 
ਵਿਚ ਤਬਦੀਲ ਹੋ ਗਿਆ ਹੈ। ਸੰਸਕ੍ਰਿਤ ਦੇ #/ਸ਼/ ( “ਸ਼ਟਕੋਣ” ਸ਼ਬਦ ਵਾਲਾ ਪਹਿਲਾ ਵਰਨ) ਤੋਂ ਪੰਜਾਬੀ ਵਿਚ /ਖ/ 
ਬਣਿਆ ਹੈ। ਇਸ ਤਰ੍ਹਾਂ ਭਾਵੇਂ ਆਧੁਨਿਕ ਭਾਸ਼ਾ ਵਿਗਿਆਨ ਵਿਚ ਧੁਨੀ ਵਿਗਿਆਨ ਦੀ ਸ਼ਾਖਾ ਕਾਫੀ ਵਿਕਸਿਤ ਹੋ ਚੁਕੀ 
ਹੈ ਪਰ ਪਾਣਿਨੀ ਦੁਆਰਾ ਕੀਤੇ ਗਏ ਵਰਨ ਨਿਰੂਪਣ ਦਾ ਇਤਿਹਾਸਕ ਮਹੱਤਵ ਜ਼ਰੂਰ ਹੈ। ਜਿਥੋਂ ਤੱਕ ਸੰਧੀ ਵਿਧਾਨ ਦਾ 
ਸੰਬੰਧ ਹੈ, ਉਹ ਪੰਜਾਬੀ ਵਿਚ ਵੀ ਪਾਣਿਨੀ ਦੇ ਨਿਯਮਾਂ ਅਨੁਸਾਰ ਹੀ ਸੰਭਵ ਹੈ। ਸੂਤਰ ਨੰ. (6-1-187) ਮੁਤਾਬਿਕ 
ਜਦੋਂ /ਅ/, /ਆ/ ਤੋਂ /ਈ/ ਜਾਂ /ਇ/ ਹੋਵੇ ਤਾਂ /ਏ/ ਵਿਚ, /ਉ/ ਜਾਂ /ਊ/ ਹੋਵੇ ਤਾਂ /ਓ/ ਵਿਚ ਬਦਲ ਜਾਂਦਾ ਹੈ। ਇਸ ਨੂੰ 
“ਵ੍ਰਿਧ” ਜਾਂ ਵੱਡੀ ਸੰਧੀ ਕਿਹਾ ਗਿਆ ਹੈ। ਜਿਵੇਂ; ਸਰਵ-ਉਤਮ=ਸਰਵੇੱਤਮ, ਗਣ-ਈਸ਼=ਗਣੇਸ਼, ਉਪਇੰਦਰ=ਓਪੇਂਦਰ 
ਅਤੇ ਮਹਾਂ“ਇੰਦਰ=ਮਹੇਂਦਰ ਆਦਿ। ਇਸ ਸੰਧੀ ਨੂੰ ਅਜੋਕੀ ਪੰਜਾਬੀ ਵਿਚ ਦੇਖਿਆ ਜਾ ਸਕਦਾ ਹੈ; ਜਿਵੇਂ- 
ਪੰਚਾ“ਇਤ=ਪੰਚੈਤ, ਮਹਾ“ਏਣ=ਮਹੈਣ ਆਦਿ। ਸੂਤਰ (8-4-40) ਅਨੁਸਾਰ ਜੇਕਰ “ਤਵਰਗ” ਤੋ ਪਹਿਲਾਂ ਜਾਂ ਮਗਰੋਂ 
/ਸ਼/ ਤੇ “ਚਵਰਗ” ਆਵੇ ਤਾਂ _/ਸ੍/_ ਤੋਂ /ਸ਼/ ਅਤੇ “ਤਵਰਗ? ਤੋਂ _“ਚਵਰਗ” ਤਬਦੀਲ ਹੋ_ ਜਾਂਦਾ ਹੈ- 
ਉਤ“ਚਾਰਨ=ਉਚਾਰਨ,ਸਦ੍“ਜਣ=ਸੱਜਣ ਆਦਿ। ਸੂਤਰ ਨੰ. (8-4-43) ਵਿਚ ਇਹ ਨਿਯਮ ਵੀ ਬਣਾਇਆ ਹੈ ਕਿ 
ਸ਼ਬਦਾਂ ਵਿਚ #ਸ਼/ ਤੋਂ ਮਗਰੋਂ ਕੋਈ ਵਿਅੰਜਨ ਤਬਦੀਲੀ ਨਹੀਂ ਹੁੰਦੀ: ਜਿਵੇਂ -ਪ੍ਰਸ਼=ਨ=ਪ੍ਰਸ਼ਨ, ਬਿਸ਼“ਨ=ਬਿਸ਼ਨ ਅਤੇ 
ਕ੍ਰਿਸ਼“ਨ=ਕ੍ਰਿਸ਼ਨ ਆਦਿ। ਇਸ ਪ੍ਰਕਾਰ ਸੰਧੀ ਵਿਧਾਨਕ ਸੂਤਰਾਂ ਦੀ ਲੋਅ ਵਿਚ ਪੰਜਾਬੀ ਦੇ ਸੰਧੀ ਨਿਯਮਾਂ ਦੀ ਅਨੁਕੂਲਤਾ 
ਪਰਖੀ ਹੈ। 

ਚੌਥੇ ਅਧਿਆਇ ਵਿਚ ਪੰਜਾਬੀ ਸ਼ਬਦਾਂ ਦੀ ਰੂਪ ਰਚਨਾ ਨੂੰ “ਸੁਬੰਤ ਤੇ ਤਿੰਤ੍”` ਦੇ ਸੰਦਰਭ ਵਿਚ 

ਵਿਚਾਰਿਆ ਹੈ। ਪੰਜਾਬੀ ਦੇ ਮੁਢਲੇ ਵਿਆਕਰਨਾਂ ਵਿਚ ਪਰੰਪਰਾਈ ਵਿਆਕਰਨ ਅਤੇ ਭਾਰਤੀ ਸਨਾਤਨੀ ਸੰਸਕ੍ਰਿਤ 
ਵਿਆਕਰਨ ਅਨੁਸਾਰ ਕੀਤੀ ਸ਼ਬਦ ਵੰਡ ਨੂੰ ਮਿਸਰਤ ਰੂਪ ਵਿਚ ਹੀ ਅਪਣਾਇਆ ਹੈ। ਇਥੋਂ ਇੱਕ ਗੱਲ ਸਪੱਸ਼ਟ ਹੋ 


੭ 


ਜਾਂਦੀ ਹੈ ਕਿ ਇਨ੍ਹਾਂ ਲੇਖਕਾਂ ਨੇ ਸ਼ਬਦ ਨਿਰਮਾਣ ਦੇ ਅਧਿਐਨ ਨੂੰ ਗੰਭੀਰਤਾ ਨਾਲ ਵਾਚਿਆ ਹੈ।ਪਾਣਿਨੀ ਵਿਆਕਰਨ ਦੇ 
ਮਾਡਲ ਅਨੁਸਾਰ ਪੰਜਾਬੀ ਸ਼ਬਦ ਰਾਸ਼ੀ ਨੂੰ “ਵਿਕਾਰੀ ਤੇ “ਅਵਿਕਾਰੀ” ਸ਼ਬਦਾਂ ਵਿਚ ਰੱਖਕੇ ਵਿਚਾਰਿਆ ਜਾ ਸਕਦਾ ਹੈ। 


ਪੰਜਾਬੀ ਦੇ ਮੂਲ “ਵਿਕਾਰੀ” ਸ਼ਬਦ ਪ੍ਰਾਤਿਪਦਿਕ ਤੇ ਧਾਤੂ _ਹਨ। 'ਪ੍ਰਾਤਿਪਦਿਕਾਂ” ਨਾਲ ਜਦੋਂ 
ਵਿਸ਼ੇਸ਼ਣ ਬਣਦੇ ਹਨ। ਪ੍ਰਾਤਿਪਦਿਕਾਂ ਤੋਂ ਬਣੇ ਸ਼ਬਦ ਲਿੰਗ ਅਤੇ ਵਚਨ ਦਾ ਬੋਧ ਕਰਾਉਂਦੇ ਹਨ ਜਦਕਿ ਧਾਤੂਆਂ ਤੋਂ 
ਨਿਸ਼ਪਤ ਸ਼ਬਦਾਂ ਤੋਂ ਪੁਰਖ਼ ਅਤੇ ਲਿੰਗ ਦਾ ਵਿਆਕਰਨਿਕ ਬੋਧ ਪ੍ਰਾਪਤ ਹੁੰਦਾ ਹੈ।ਪੰਜਾਬੀ ਵਿਚ ਤਧਿੱਤ, ਇਸਤਰੀ 
ਪਿਛੇਤਰਾਂ(ਕਿਰਦੰਤ, ਕ੍ਰਿਤਯ, ਉਣਾਦਿ, ਣਾਮੁਲ ਤੇ ਤੁਮੁਨ) ਦੇ ਦੁਆਰਾ ਸਿੱਧ ਹੋਏ ਸ਼ਬਦਾਂ ਨੂੰ “ਤਿਬੰਤ੍” ਰੂਪ ਵਿਚ 
ਵਿਚਰਦੇ ਹਨ। “ਅਸ਼ਟਾਧਿਆਈ” ਵਿਚ ਅਵਿਕਾਰੀ (ਅੱਵਿਆਂ) ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ, ਨਿਪਾਤ ਤੇ 
ਉਪਸਰਗ ਨੂੰ ਰੱਖਿਆ ਗਿਆ ਹੈ।ਪਰ ਅਜੋਕੀ ਪੰਜਾਬੀ ਵਿਚ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿਚ ਕਿਰਿਆ ਵਿਸ਼ੇਸ਼ਣ ਤੇ 
ਨਿਪਾਤ ਨਾਲ ਸੰਬੰਧਕ ਤੇ ਯੋਜਕ ਵੀ ਸਾਮਿਲ ਹੋ ਗਏ ਹਨ।ਪੰਜਾਬੀ ਵਿਚ ਇਹ ਸ਼ਬਦ ਵਿਕਾਰੀ ਵੀ ਹਨ ਤੇ ਅਵਿਕਾਰੀ 
ਵੀ। 


ਹੈ।ਪੰਜਾਬੀ ਵਿਚ ਵਰਤਮਾਨ ਕਾਲ ਦੀਆਂ ਸਹਾਇਕ ਕਿਰਿਆਵਾਂ ਸੰਸਕ੍ਰਿਤ ਵਾਲੀਆਂ ਹੀ ਹਨ। ਸੰਸਕ੍ਰਿਤ ਦੇ “ਅਸਤਿ” 
ਆਦਿ ਰੂਪਾਂ ਦੇ ਵਿਕਸਤ ਰੂਪ ਪੰਜਾਬੀ ਵਿਚ “ਹੈ” ਹੈ। ਸੰਸਕ੍ਰਿਤ ਧਾਤੂਆਂ ਦੇ ਭੂਤਕਾਲੀ ਰੂਪਾਂ ਦਾ ਪੰਜਾਬੀ ਉਪਰ ਨਾਂ- 
ਮਾਤਰ ਹੀ ਪ੍ਰਭਾਵ ਦਿਖਾਈ ਦਿੰਦਾ ਹੈ ਸੰਸਕ੍ਰਿਤ ਦੀ “ਅਸ” (ਹੋਣਾ) ਧਾਤੂ ਦਾ “ਰਿਗਵੇਦ” ਵਿਚ ਭੂਤਕਾਲੀ, ਪ੍ਰਥਮ 
ਪੁਰਸ਼, ਇੱਕ ਵਚਨ ਵਿਚ “ਆਸ” ਰੂਪ ਮਿਲਦਾ ਹੈ ਅਤੇ ਲਿਟ ਲਕਾਰ ਦਾ ਵੀ ਭੂਤਕਾਲੀ ਰੂਪ “ਆਸ” ਹੀ ਹੈ। ਇਹੋ 
ਰੂਪ ਪੰਜਾਬੀ ਵਿਚ ਪਰਵਰਤਿਤ ਹੋ ਕੇ “ਸਾ” ਬਣ ਗਿਆ ਹੈ। ਬਿਹਾਰੀ ਲਾਲ ਪੁਰੀ ਨੇ ਇਸ ਨੂੰ “ਅਪੂਰਨ ਭੂਤ” ਕਿਹਾ 
ਹੈ।ਸੰਸਕ੍ਰਿਤ ਵਿਚ “ਅਸਿ” ਧਾਤੂ ਦਾ ਭੁਤਕਾਲੀ (ਲੰਕ ਲਕਾਰ) ਪ੍ਰਥਮ ਪੁਰਸ਼ ਇੱਕ ਵਚਨੀ ਰੂਪ “ਆਸੀਤ” ਹੈ। ਪੰਜਾਬੀ 
ਵਿਚ ਇਸਦਾ ਰੂਪ ਹੀ “ਸੀ” ਬਣਿਆ ਹੈ। “ਅਸਿ” ਧਾਤੂ ਦੇ ਭੂਤਕਾਲ (ਲੰਕ ਲਕਾਰ) ਸੰਬੰਧੀ ਮੱਧ ਪੁਰਸ਼ ਇੱਕ ਵਚਨੀ 
ਸੰਸਕ੍ਰਿਤ ਰੂਪ “ਆਸੀ” ਬਣਿਆ ਹੈ; ਜਿਹੜਾ ਕਿ ਪੰਜਾਬੀ ਵਿਚ “ਤੂੰ ਸੀ” ਬਣ ਗਿਆ ਹੈ। ਸੰਸਕ੍ਰਿਤ ਵਿਚ “ਅਸਿ” ਧਾਤੂ 
ਦਾ ਭੂਤਕਾਲੀ ਪਹਿਲਾ ਪੁਰਸ਼ ਬਹੁਵਚਨੀ ਰੂਪ “ਆਸਨ” ਹੈ; ਜਿਸ ਦਾ ਅਰਥ ਹੈ-“ਸਨ”।ਪੰਜਾਬੀ ਵਿਚਲੇ “ਸਨ” ਦੀ 
ਉਤਪਤੀ ਵੀ ਇਥੋਂ ਹੀ ਹੋਈ ਹੈ। ਸੰਸਕ੍ਰਿਤ ਵਿਚਲੀ ਉਪਰੋਕਤ “ਅਸਿ” ਧਾਤੂ ਦਾ ਭੂਤਤਕਾਲੀ ਉੱਤਮ ਪੁਰਸ਼ ਵਿਚ 
ਇੱਕਵਚਨੀ ਰੂਪ “ਆਸਮ” ਹੈ। ਇਸ ਤੋਂ ਹੀ ਪੰਜਾਬੀ ਵਿਚਲੇ “ਮੈਂ ਸਾਂ” ਦੀ ਉਤਪਤੀ ਹੋਈ ਹੈ। ਇਸ ਤਰ੍ਹਾਂ ਹੀ ਸੰਸਕ੍ਰਿਤ 
ਰੂਪ “ਆਸੀ” ਤੋਂ ਪੰਜਾਬੀ ਵਿਚ ਦੂਜਾ ਪੁਰਸ਼ “ਸੈਂ” ਬਣਿਆ ਹੈ। ਸਪੱਸ਼ਟ ਹੈ ਕਿ ਪੰਜਾਬੀ ਦੀਆਂ ਸਹਾਇਕ ਕਿਰਿਆਵਾਂ 
( ਸੀ, ਸਨ, ਸਾਂ ਅਤੇ ਸੈਂ) ਆਦਿ ਸੰਸਕ੍ਰਿਤ ਦੇ “ਲੰਕ ਲਕਾਰ” ਤੋਂ ਨਿਕਲ ਕੇ ਪੰਜਾਬੀ ਵਿਚ ਆਈਆਂ ਹਨ। ਪੰਜਾਬੀ 


ਵਿਚ “ਗਾ”, “ਗੇ” ਅਤ “ਗੀ” ਭਵਿੱਖਕਾਲ ਬੋਧਕ ਲੁਟ ਤੇ ਲ੍ਰਿਟ ਲਕਾਰ ਰੂਪਾਂ ਤੋਂ ਬਣੇ ਹਨ। ਸੂਤਰ ਨੰ. (3-2-112, 


3-3-13, 3-3-15, 3-3-132 ਅਤੇ 3-3-133) ਅਨੁਸਾਰ ਇਨ੍ਹਾਂ ਦੋਵਾਂ ਲਕਾਰਾਂ ਤੋਂ ਭਵਿੱਖ ਦਾ ਬੋਧ ਹੁੰਦਾ ਹੈ। ਪਰ 
ਇਨ੍ਹਾਂ ਦੋਵਾਂ ਵਿਚਕਾਰ ਬੁਨਿਆਦੀ ਅੰਤਰ ਇਹ ਹੈ ਕਿ “ਲੁਟ ਲਕਾਰ” ਦੂਰ ਵਰਤੀ ਭਵਿੱਖ ਦਾ ਤੇ “ਲ੍ਰਿਟ ਲਕਾਰ” 
ਨਜ਼ਦੀਕ ਵਰਤੀ ਭਵਿੱਖਕਾਲ ਦਾ ਬੋਧ ਕਰਾਉਂਦਾ ਹੈ। ਪੰਜਾਬੀ ਵਿਚ ਇਹ ਦੋਵੇਂ ਕਿਸਮਾਂ ਮਿਲਦੀਆਂ ਹਨ। 
ਪਾਇਆ ਜਾਂਦਾ। ਇਸ ਦੀ ਵਰਤੋ' ਕੇਵਲ ਵੈਦਿਕ ਵਿਚ ਹੁੰਦੀ ਸੀ। ਇਸ ਨੂੰ ਭਵਿੱਖਕਾਲੀ ਅਰਥਾਂ ਵਿਚ ਵਰਤਿਆ ਜਾਂਦਾ 
ਹੈ।ਲਹਿੰਦੀ ਵਿਚ ਇਸ ਦਾ ਰੂਪ ਅੱਜ ਵੀ ਪੂਰਾ ਕਾਇਮ ਮਿਲਦਾ ਹੈ।ਲਹਿੰਦੀ ਦੇ ਸ਼ਬਦਾਂ “ਗੱਛਸੀ”, “ਖਾਸੀ”, 
“ਕਰਸੀ”, “ਜਾਸੀ” ਅਤੇ “ਹੋਸੀ” ਆਦਿ ਮੂਲ ਵੈਦਿਕ “ਲੇਟ ਲਕਾਰ'(ਮੱਧ ਪੁਰਸ਼ ) ਦੇ ਰੂਪ ਕ੍ਰਮਵਾਰ “ਗੱਛਾਮਿ', 
“ਯਾਸਿ”, “ਕਰਾਸਿ”, “ਭਵਾਸਿ” ਆਦਿ ਹਨ। ਇਹ ਪੰਜਾਬੀ ਅਤੇ ਵੈਦਿਕ ਦੇ ਸਮਾਨ ਰੂਪ ਤੋਂ ਭਵਿੱਖਕਾਲੀ ਅਰਥਾਂ ਦੇ 
ਸੂਚਕ ਹਨ। 

ਪੰਜਵੇਂ ਅਧਿਆਇ ਵਿਚ ਅਸ਼ਟਾਧਿਆਈ ਦੇ ਸੰਦਰਭ ਵਿਚ ਪੰਜਾਬੀ ਵਾਕ ਰਚਨਾ ਨੂੰ ਵਾਚ ਅਤੇ 
ਕਾਰਕ ਦੇ ਸੰਕਲਪ ਤਹਿਤ ਵਿਚਾਰਿਆ ਗਿਆ ਹੈ। ਅਸੀਂ ਆਪਣੇ ਅਧਿਐਨ ਵਿਚ _'“ਮੀਮਾਂਸਾ ਦਰਸ਼ਨ” ਅਤੇ 
“ਉਪਨਿਸ਼ਦਾਂ` ਦਾ ਅਧਿਐਨ ਕਰਕੇ ਇਨ੍ਹਾਂ ਵਿਚ ਹੋਏ ਵਾਕਾਂ ਸੰਬੰਧੀ ਵਿਚਾਰ ਉਤੇ ਦ੍ਰਿਸ਼ਟੀਪਾਤ ਵੀ ਕੀਤਾ ਹੈ।ਜਿਸ ਤੋਂ 
ਸਪੱਸ਼ਟ ਹੈ ਕਿ ਪਾਣਿਨੀ ਦੇ ਯੁੱਗ ਤੋਂ ਪਹਿਲਾਂ ਵਾਕ ਆਪਣੀ ਹੋਂਦ ਸਥਾਪਿਤ ਕਰ ਚੁੱਕਿਆ ਸੀ। ਅਸ਼ਟਾਧਿਆਈ ਵਿਚ 
“ਪਦ” ਦੀ ਸਾਰਥਿਕਤਾ ਵਾਕ ਦੇ ਬਰਾਬਰ ਹੈ,ਇਸ ਕਰਕੇ ਉਸ ਨੇ ਪਦ ਦੀ ਬਣਤਰ ਅਤੇ ਵਾਕ ਦੀ ਕਾਰਜੀ ਸਤ੍ਹਾ ਦਾ 
ਵਿਸ਼ਲੇਸ਼ਣ ਪੇਸ਼ ਕੀਤਾ ਹੈ।ਉਸ ਦੁਆਰਾ ਪ੍ਰਸਤੁਤ “ਕਾਰਕ” ਅਤੇ “ਵਾਚ” ਦੇ ਸੰਕਲਪ ਦਾ ਸੰਬੰਧ ਸਿੱਧਾ ਵਾਕ ਨਾਲ 
ਹੈ।ਉਸ ਨੇ ਲੋਕਾਂ ਦੁਆਰਾ ਬੋਲੀ ਜਾਣ ਵਾਲੀ “ਉਚਰਿਤ ਭਾਸ਼ਾ” ਨੂੰ ਆਪਣੇ ਅਧਿਐਨ ਦਾ ਹਿੱਸਾ ਬਣਾਇਆ ਹੈ। 
“ਅਸ਼ਟਾਧਿਆਈ” ਵਿਚ ਕਾਰਜੀ ਵਾਕਾਂ ਦੀਆਂ ਕਿਸਮਾਂ ਤੇ ਵਰਤੋਂ ਦੇ ਸੂਤਰ ਦਿੱਤੇ ਹਨ ਜਿਵੇਂ; ਆਗਿਆਵਾਚੀ ਵਾਕ 
(3-3-161,162), ਪ੍ਰੇਰਣਾਵਾਚੀ ਵਾਕ (3-3-163,165), ਉਦੇਸ਼ ਪ੍ਰਗਟ ਕਰਨ ਸੰਬੰਧੀ (3-3-153), ਅਸੀਸ ਦੇਣ 
ਸੰਬੰਧੀ ਵਾਕ (3-4-116), ਬੇਨਤੀ ਵਾਚਕ ਵਾਕ (8-1-61), ਪ੍ਰਸ਼ਨਵਾਚੀ ਵਾਕ (8-2-100,105), ਹਾਂ ਵਾਚੀ ਵਾਕ 
(8-1-31), ਉੱਤਰ ਵਾਚੀ ਵਾਕ (8-2-93,3-2-120) ਅਤੇ ਵਿਸਗੈਬੋਧਕ ਵਾਕ (3-3150) ਆਦਿ। ਇਸ ਪ੍ਰਕਾਰ 
ਸਪੱਸ਼ਟ ਹੋ ਜਾਂਦਾ ਹੈ ਕਿ ਪਾਣਿਨੀ ਨੇ ਵਾਕ ਨੂੰ ਵਾਕਾਰਥਿਕ ਦ੍ਰਿਸ਼ਟੀ ਤੋਂ ਵਿਸ਼ਲੇਸ਼ਿਤ ਕੀਤਾ ਹੈ।ਇਸ ਤਰ੍ਹਾਂ ਵਾਕ ਸੰਬੰਧੀ 


ਵਿਚ ਵੀ ਇਹੋ ਪ੍ਰਵਿਰਤੀ ਪ੍ਰਧਾਨ ਹੈ। ਵਾਕਾਰਥਕ ਅਧਿਐਨ ਕਾਰਕ ਤੇ ਵਾਚ ਦੇ ਸੰਕਲਪਾਂ ਤਹਿਤ ਕੀਤਾ ਗਿਆ ਹੈ। 
ਪੰਜਾਬੀ ਭਾਸ਼ਾ ਬਾਰੇ ਲਿਖੇ ਗਏ ਹੁਣ ਤੱਕ ਦੇ ਵਿਆਕਰਨਾਂ ਵਿਚ ਬਿਹਾਰੀ ਲਾਲ ਪੁਰੀ (1867) ਤੋਂ ਲੈ ਕੇ ਰਾਮ 
ਸਿੰਘ (1930), ਕਰਮ ਸਿੰਘ ਗੰਗਾਵਾਲਾ (1930), ਦੁਨੀ ਚੰਦਰ (1964) ਤੇ ਹਰਕੀਰਤ ਸਿੰਘ (1988) ਤੱਕ ਲੱਗਪਗ 
ਸਾਰੇ ਵਿਆਕਰਨ ਲੇਖਕਾਂ ਨੇ ਕਾਰਕ ਸੰਕਲਪ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਪੰਜਾਬੀ ਕਾਰਕ ਪ੍ਰਬੰਧ ਦਾ 
ਵਿਸ਼ਲੇਸ਼ਣ ਵੀ ਕੀਤਾ ਹੈ। ਪਰ ਇਨ੍ਹਾਂ ਸਾਰੇ ਹੀ ਲੇਖਕਾਂ ਦੀ ਕਾਰਕ ਦੇ ਸੰਕਲਪ ਦੀ ਸਮਝ ਪੱਛਮ ਦੀ ਪਰੰਪਰਾਈ 
ਵਿਆਕਰਨ ਅਤੇ ਸੰਸਕ੍ਰਿਤ ਵਿਆਕਰਨ ਦੀ ਮਿਸ਼ਰਤ ਸਿਧਾਂਤਕ ਸੂਝ ਦਾ ਪ੍ਰਮਾਣ ਹੀ ਪੇਸ਼ ਕਰਦੀ ਹੈ। ਇਸ ਤੋਂ 


9 


ਇਲਾਵਾ ਚੰਚਲ ਸਿੰਘ ਕੰਬੋਜ, ਬੂਟਾ ਸਿੰਘ ਬਰਾੜ ਅਤੇ ਹਰਵਿੰਦਰਪਾਲ ਕੌਰ ਨੇ ਕਾਰਕ ਦੇ ਸੰਕਲਪ ਨੂੰ ਭਾਰਤੀ ਕਾਰਕ 
ਸਿਧਾਂਤ ਅਨੁਸਾਰ ਪਰਿਭਾਸ਼ਿਤ ਕਰਕੇ, ਪੰਜਾਬੀ ਕਾਰਕ ਪ੍ਰਣਾਲੀ ਦਾ ਵਿਸ਼ਲੇਸ਼ਣ ਕੀਤਾ ਹੈ। “ਅਸ਼ਟਾਧਿਆਈ” ਦੀ 
ਸਿਧਾਂਤਕ ਸੇਧ ਵਿਚ ਅਸੀ ਪੰਜਾਬੀ ਭਾਸ਼ਾ ਦੀ ਵਾਕ ਰਚਨਾ ਵਿਚ ਵਿਚਰਦੇ ਛੇ ਕਾਰਕੀ ਸੰਬੰਧਾਂ ਕਰਤਾ, ਕਰਮ, ਕਰਣ, 
ਅਪਾਦਾਨ, ਅਧਿਕਰਣ ਅਤੇ ਸੰਪਰਦਾਨ ਨੂੰ ਹੀ ਆਪਣੇ ਵਿਸ਼ਲੇਸ਼ਣ ਦਾ ਆਧਾਰ ਬਣਾਇਆ ਹੈ।ਵਾਸਤਵ ਵਿਚ ਪਾਣਿਨੀ 
ਦਾ ਕਾਰਕ ਸੰਕਲਪ ਕਿਰਿਆ ਕੇਂਦਰਿਤ ਹੈ।ਨਾਂਵ ਬਨਾਮ ਨਾਂਵ ਸੰਬੰਧ ਨੂੰ ਅਸ਼ਟਾਧਿਆਈ ਵਿਚ 'ਸ਼ੇਸ਼” ਸੰਬੰਧ ਦੇ ਰੂਪ 
ਵਿਚ ਪੇਸ਼ ਕੀਤਾ ਗਿਆ ਹੈ। ਇਸੇ ਸੰਬੰਧ ਨੂੰ ਛੇਵੀਂ ਵਿਭਕਤੀ ਪੇਸ਼ ਕਰਦੀ ਹੈ।“ਅਸ਼ਟਾਧਿਆਈ” ਦੇ ਸੂਤਰ (2-3- 
47) ਮੁਤਾਬਿਕ ਪਹਿਲੀ ਵਿਭਕਤੀ ਪ੍ਰਾਤਿਪਦਿਕ ਅਰਥ, ਵਚਨ, ਲਿੰਗ ਤੋਂ ਬਿਨਾ ਨਾਂਵ ਦੇ ਸੰਬੋਧਨੀ ਭਾਵ ਦਾ ਪ੍ਰਗਟਾਅ 
ਕਰਨ ਵਾਸਤੇ ਵਰਤੀ ਜਾਂਦੀ ਹੈ। ਇਸ ਪ੍ਰਕਾਰ ਇਹ ਕਿਸੇ ਸੰਬੋਧਨੀ ਕਾਰਕ ਦਾ ਲਖ਼ਾਇਕ ਸੂਤਰ ਨਹੀਂ ਹੈ। ਇਉਂ 
“ਅਸ਼ਟਾਧਿਆਈ?” ਵਿਚ ਸਿਰਫ਼ ਛੇ ਕਿਸਮ ਦੇ ਕਾਰਕੀ ਸੰਬੰਧਾਂ ਦਾ ਹੀ ਉਲੇਖ਼ ਹੈ।ਕਾਰਕੀ ਸੰਬੰਧਾਂ ਦੇ ਪਰਗਟਾਵੇ ਵਾਸਤੇ 
ਪੰਜਾਬੀ ਵਿਚ ਤਿੰਨ ਸਾਧਨਾਂ ਦੀ ਵਰਤੋਂ' ਹੁੰਦੀ ਹੈ- ਸੰਬੰਧਕ, ਵਿਭਕਤੀ ਤੇ ਸ਼ਬਦ-ਕ੍ਰਮ। ਇਸ ਤੋਂ ਇਹ ਤੱਥ ਦੀ ਪ੍ਰੋੜਤਾ 
ਹੋ ਜਾਂਦੀ ਹੈ, ਕਿ ਪੰਜਾਬੀ ਭਾਸ਼ਾ ਆਪਣੇ ਸੰਯੋਗਾਤਮਕ ਸਰੂਪ ਵਾਲੇ ਵਿਰਾਸਤੀ ਲੱਛਣਾਂ ਤੋਂ ਮੁਕਤ ਨਹੀਂ' ਹੈ। 
ਇਥੇ ਅਸੀਂ ਪੰਜਾਬੀ ਭਾਸ਼ਾ ਦੇ ਇਸ ਲੱਛਣ ਭਾਵ ਵਿਭਕਤੀ ਵਿਧਾਨ ਨੂੰ ਵੀ ਵਿਚਾਰਿਆ ਹੈ।ਮੂਲ ਰੂਪ ਵਿਚ 
ਸੰਸਕ੍ਰਿਤ ਦੀਆਂ ਸੱਤ ਵਿਭਕਤੀਆਂ ਹਨ। ਪ੍ਰਾਕ੍ਰਿਤ ਤੱਕ ਸਫ਼ਰ ਕਰਦਿਆਂ ਇਨ੍ਹਾਂ ਵਿਚੋਂ ਚੌਥੀ ਲੁਪਤ ਹੋ ਗਈ ਤੇ ਇਸ 
ਦੀ ਥਾੰ ਤੇ ਛੇਵੀਂ ਵਰਤੀ ਜਾਣ ਲੱਗੀ । ਅਪਕ੍ਰੱਸ਼ ਤੱਕ ਪਹੁੰਚਦਿਆਂ ਦੂਸਰੀਆਂ ਵਿਭਕਤੀਆਂ ਵੀ ਆਪਸ ਵਿਚ ਘੁਲ ਮਿਲ 
ਗਈਆਂ। ਦੁਨੀ ਚੰਦਰ (ਉਹੀ:62) ਅਨੁਸਾਰ ਅਜੋਕੀ ਪੰਜਾਬੀ ਵਿਚ ਇਨ੍ਹਾਂ ਵਿਭਕਤੀਆਂ ਦੀ ਥਾਂ ਸੰਬੰਧਕੀ ਰੂਪਾਂ ਨੇ ਲੈ 
ਲਈ, ਸੰਬੰਧਕ ਇਕੱਲਾ ਹੀ ਕਈ ਵਿਭਕਤੀਆਂ ਦਾ ਕਾਰਜ ਕਰਨ ਲੱਗਾ। ਮੂਲ ਰੂਪ ਵਿਚ ਜੇਕਰ ਕਾਰਜ ਦੇ ਪੱਧਰ ਤੋਂ 
ਵੇਖਿਆ ਜਾਵੇ ਤਾਂ ਸੰਬੰਧਕੀ ਰੂਪ ਉਤੇ ਵਿਭਕਤੀਆਂ ਦੇ ਕਾਰਜ ਵਿਚ ਵਖਰਤਾ ਮਿਲਦੀ ਹੈ। ਇਸ ਕਰਕੇ ਕਾਰਜ ਦੇ 
ਨਜ਼ਰੀਏ ਤੋਂ` ਇਨ੍ਹਾਂ ਨੂੰ ਸਮਾਨ ਨਹੀਂ ਮੰਨਿਆ ਜਾ ਸਕਦਾ। ਪੰਜਾਬੀ ਵਿਚਲੀਆਂ ਸਾਰੀਆ ਵਿਭਕਤੀਆਂ; ਸੰਸਕ੍ਰਿਤ 
ਵਿਭਕਤੀਆਂ ਦਾ ਹੀ ਵਿਕਸਿਤ ਰੂਪ ਹਨ। ਵਿਆਕਰਨਕਾਰਾਂ ਨੇ ਇਹ ਮੰਨਿਆ ਹੈ ਕਿ ਆਧੁਨਿਕ ਪੰਜਾਬੀ ਤੱਕ 
ਪਹੰਚਦਿਆਂ ਇਹ ਵਿਭਕਤੀਆਂ ਰੂਪਾਂਤ੍ਰਿਤ ਹੋ ਕੇ ਸੰਬੰਧਕਾਂ ਵਿਚ ਤਬਦੀਲ ਹੋ ਗਈਆਂ ਹਨ।ਪੰਜਾਬੀ ਵਿਆਕਰਨਾਂ ਵਿਚ 
ਵਿਭਕਤੀ ਅਤੇ ਸੰਬੰਧਕ ਨੂੰ ਸਮਰੂਪ ਮੰਨਿਆ ਗਿਆ ਹੈ। 
ਕਾਰਕ ਦੀ ਤਰ੍ਹਾਂ ਵਾਚ ਵੀ ਇਕ ਅਜਿਹਾ ਵਿਆਕਰਨਿਕ ਸੰਕਲਪ ਹੈ ਜਿਸ ਦਾ ਪ੍ਰਗਟਾਵਾ ਸਮੁੱਚੇ ਵਾਕ 
ਵਿਚੋਂ ਹੁੰਦਾ ਹੈ। ਪੰਜਾਬੀ ਦੀਆਂ ਪ੍ਰਮੁੱਖ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ ਕਿਸੇ ਨਾ ਕਿਸੇ ਰੂਪ ਵਿਚ 
ਵਿਆਖਿਆ ਹੋਈ ਮਿਲਦੀ ਹੈ। ਮੁੱਖ ਤੌਰ ਤੇ ਇਹਨਾਂ ਵਿਆਕਰਨਾਂ ਵਿਚ ਵਾਚ ਦੇ ਸੰਕਲਪ ਬਾਰੇ ਦੋ ਕਿਸਮ ਦੇ ਵਿਚਾਰ 
ਮਿਲਦੇ ਹਨ। ਦੁਨੀ ਚੰਦਰ (1964) ਅਤੇ ਹਰਕੀਰਤ ਸਿੰਘ (1988) ਆਦਿ ਨੇ ਵਾਚ ਦੇ ਸੰਲਕਪ ਨੂੰ ਪਾਣਿਨੀ 
ਵਿਆਕਰਨ ਪਰੰਪਰਾ ਦੀ ਸਿਧਾਂਤਕ ਸੇਧ ਵਿਚ ਕਿਰਿਆ ਤੇ ਕਰਮ ਦੇ ਮੇਲ ਨੂੰ ਹੀ ਕਰਮਵਾਚ ਦਾ ਮੁੱਖ ਆਧਾਰ 
ਮੰਨਿਆ ਹੈ। ਹਿੰਦੀ ਵਿਆਕਰਨ ਲੇਖਕ ਕਾਮਤਾ ਪ੍ਰਸ਼ਾਦ ਗੁਰੂ ਅਨੁਸਾਰ ਸੰਸਕ੍ਰਿਤ ਵਿਆਕਰਨ ਵਿਚ ਵਾਚ ਦੀ 
ਵਿਆਖਿਆ ਕੇਵਲ ਕਿਰਿਆ ਦੇ ਰੂਪ ਅਧਾਰਿਤ ਹੈ ਤੇ ਸੰਸਕ੍ਰਿਤ ਭਾਸ਼ਾ ਵਾਸਤੇ ਤਾਂ ਇਹ ਦਰੁਸਤ ਹੈ। ਪਰ ਹਿੰਦੀ ਭਾਸ਼ਾ 


30 


ਦੇ ਵਾਚ ਵਿਧਾਨ ਦੀ ਵਿਆਖਿਆ ਕੇਵਲ ਰੂਪ ਦੇ ਆਧਾਰ ਉਤੇ ਕਰਨੀ ਸੰਭਵ ਨਹੀ” ਹੈ।ਪਰ ਇੱਕ ਹੋਰ ਪ੍ਰਮੱਖ ਹਿੰਦੀ 
ਵਿਧਾਨ ਦਾ ਨਿਰਣਾ ਕੇਵਲ ਰੂਪ ਦੇ ਆਧਾਰ ਉਪਰ ਹੋ ਸਕਦਾ ਹੈ, ਕਿਉਂਕਿ ਕਰਮਣੀ ਤੇ ਭਾਵ ਪ੍ਰਯੋਗ ਦੇ ਪ੍ਰਸੰਗ ਵਿਚ 
ਸੰਸਕ੍ਰਿਤ ਦੀਆਂ ਸਾਰੀਆਂ ਕਿਰਿਆਵਾਂ “ਆਤਮਨੇਪਦੀ” ਹਨ। ਸੱਚੀ ਗੱਲ ਤਾਂ ਇਹ ਹੈ ਕਿ ਪਾਣਿਨੀ ਨੇ ਸਿੱਧੇ ਤੌਰ ਤੇ 
ਵਾਚ ਦੇ ਸੰਕਲਪ ਦਾ ਜ਼ਿਕਰ ਹੀ ਨਹੀਂ ਕੀਤਾ। ਵਾਸਤਵ ਵਿਚ ਜੇ ਵਾਕ ਕਰਤਰੀ ਵਾਚੀ ਹੈ ਤਾਂ ਉਸ ਅਨੁਸਾਰ ਕਿਰਿਆ 
ਦਾ ਇੱਕ ਵਿਸ਼ੇਸ਼ ਰੂਪ ਆਉਂਦਾ ਹੈ ਅਤੇ ਜੇ ਵਾਕ ਕਰਮਵਾਚੀ ਹੈ ਤਾਂ ਉਸ ਅਨੁਸਾਰ ਕਿਰਿਆ ਦਾ ਰੂਪਾਂਤਰ ਹੋ ਜਾਂਦਾ 
ਹੈ।ਇਸ ਤਰ੍ਹਾਂ ਵਾਚ ਦੀ ਵਿਆਖਿਆ ਰੂਪ ਦੇ ਆਧਾਰ ਉਤੇ ਕਰਨ ਦੀ ਬਜਾਏ ਵਾਕ ਦੇ ਅਰਥ ਦੇ ਆਧਾਰ ਉਤੇ 
ਕਿਰਿਆ ਦੀ ਵਿਆਖਿਆ ਕਰਨੀ ਬਣਦੀ ਹੈ। ਇਹੋ ਪਾਣਿਨੀ ਵਿਆਕਰਨ ਦੀ ਅੰਤਰ-ਦ੍ਰਿਸ਼ਟੀ ਹੈ। ਕਪਿਲ ਕਪੂਰ 
ਅਨੁਸਾਰ ਪਾਣਿਨੀ ਵਿਆਕਰਨ ਇੱਕ ਵਿਆਪਕ ਵਿਖਿਆਤਮਕ ਸਿਧਾਂਤ ਹੈ, ਜਿਸ ਅਨੁਸਾਰ ਭਾਸਾਈ ਤੱਥਾਂ ਦੀ 
ਵਿਆਖਿਆ ਅਰਥ ਜਾਂ ਰੂਪ ਦੇ ਪੱਧਰ ਉੱਪਰ ਕੀਤੀ ਜਾ ਸਕਦੀ ਹੈ। ਦੁਨੀ ਚੰਦਰ ਅਤੇ ਹਰਕੀਰਤ ਸਿੰਘ ਦੇ ਭਰਮ- 
ਭੂਲੇਖ਼ੇ ਦਾ ਵੱਡਾ ਕਾਰਨ “ਨੇ” ਸੰਬੰਧਕ ਦੀ ਭੂਮਿਕਾ ਹੈ। “ਨੇ” ਕਰਤਾ ਕਾਰਕ ਦਾ ਚਿੰਨ੍ਹ ਹੈ ਨਾ ਕਿ ਕਰਨ ਕਾਰਕ 
ਦਾ।ਇਸ ਵਾਸਤੇ “ਨੇ” ਯੁਕਤ ਪੰਜਾਬੀ ਵਾਕ ਕਦਾਚਿਤ ਹੀ ਕਰਮਣੀ ਨਹੀਂ ਹੋ ਸਕਦੇ ਬਲਕਿ ਸਪੱਸ਼ਟ ਰੂਪ ਵਿਚ 
ਕਰਤਰੀਵਾਚੀ ਹੀ ਰਹਿੰਦੇ ਹਨ। 
ਪਾਣਿਨੀ ਅਨੁਸਾਰ ਲਕਾਰਾਂ ਦੇ ਤਿੰਨ ਅਰਥ ਕਰਤਰੀ,ਕਰਮਣੀ ਅਤੇ ਭਾਵ ਹੁੰਦੇ ਹਨ। ਜਦੋਂ ਕਿਰਿਆ ਅਤੇ 
ਕਰਤਾ ਦਾ ਅਧਿਕਰਨ ਪਰਸਪਰ ਸਮਾਨ ਹੁੰਦਾ ਹੈ ਤਾਂ ਕਰਤਰੀ ਵਾਚੀ ਕਿਰਿਆ ਹੁੰਦੀ ਹੈ। ਇੱਥੇ ਕਿਰਿਆ ਕਰਤਾ ਦੇ 
ਜਾਂਦਾ ਹੈ।ਪਾਣਿਨੀ ਮੁਤਾਬਿਕ, “ਭਾਵਵਾਚ” ਵਿਚ ਲਕਾਰ ਨੂੰ ਭਾਵ ਦੇ ਅਰਥ ਵਿਚ ਵਰਤਿਆ ਜਾਂਦਾ ਹੈ।ਉਸ ਦੀ ਪਹਿਲੇ 
ਪੁਰਖ਼ ਅਤੇ ਮੱਧ ਪੁਰਖ਼ ਦੁਆਰਾ ਸਮਾਨਾਰਥਿਕਤਾ ਨਹੀਂ ਹੋ ਸਕਦੀ। ਇਸ ਲਈ ਭਾਵਵਾਚ ਵਿਚ ਪ੍ਰਥਮ ਅਤੇ ਮੱਧ ਪੁਰਖ਼ 
ਨਹੀਂ ਆਉਂਦੇ। ਪਹਿਲੇ ਪੁਰਖ਼ ਵਾਸਤੇ ਲਕਾਰ ਨਾਲ ਸਮਾਨ ਅਧਿਕਰਣ ਇੱਛਿਤ ਹੈ।ਉਹ ਪਹਿਲੇ ਨੂੰ ਛੱਡਕੇ ਹਮੇਸ਼ਾ 
ਸਮਾਨ ਰੂਪ ਵਿਚ ਹੋ ਜਾਂਦਾ ਹੈ। ਦੂਸਰਾ “ਤਿੰਡ੍” ਵਾਚੀ ਕਿਰਿਆ ਦੇ ਜੜ੍ਹ ਰੂਪ ਹੋਣ ਕਰਕੇ ਭਾਵ ਵਾਚ ਵਿਚ ਦੋ ਵਚਨ 
(ਸੰਸਕ੍ਰਿਤ ਦੇ ਸੰਦਰਭ ਵਿਚ) ਅਤੇ ਬਹੁਵਚਨ ਨਹੀਂ ਆਉਂਦੇ, ਹਮੇਸ਼ਾ ਇੱਕ ਵਚਨ ਹੀ ਆਉਂਦਾ ਹੈ,ਕਿਉਂਕਿ ਇੱਕ ਵਚਨ 
ਇੱਕ ਵਚਨੀ ਰੂਪ ਵਿਚ ਬਣਦਾ ਹੈ। 
ਪਾਣਿਨੀ ਦਾ ਵਿਚਾਰ ਹੈ ਕਿ ਜਦੋਂ ਕਿਰਿਆ ਬੜੀ ਸਰਲਤਾ ਨਾਲ ਹੋ ਰਹੀ ਹੋਵੇ,ਇਸ ਭਾਵ ਨੂੰ ਪੇਸ਼ ਕਰਨ ਵਾਸਤੇ 


ਅਤੇ ਲਕਾਰ ਭਾਵਵਾਚੀ ਹੋਵੇਗਾ। “ਭਾਵ” ਵਿਚ ਸਮੁੱਚੇ ਰੂਪ ਭਾਵਵਾਚੀ ਬਣਦੇ ਹਨ। 


11 


ਅਸੀਂ ਆਪਣੇ ਸਾਰੇ ਅਧਿਐਨ ਉਪਰੰਤ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਪੰਜਾਬੀ ਭਾਸ਼ਾ ਨੇ ਆਪਣੀ ਸਦੀਆਂ ਲੰਮੀ 
ਨਿਰੰਤਰ ਵਿਕਾਸ ਪ੍ਰਕਿਰਿਆ ਦੌਰਾਨ ਆਪਣਾ ਨਿਵੇਕਲਾ ਵਿਆਕਰਨਿਕ ਸਰੂਪ ਬਣਾਇਆ ਹੈ।ਪਾਣਿਨੀ ਨੇ ਆਪਣੇ ਸਮੇਂ 
ਦੀ ਭਾਸ਼ਾ ਦੇ ਪ੍ਰਸੰਗ ਵਿਚ ਹੀ “ਅਸ਼ਟਾਧਿਆਈ” ਦਾ ਸਿਧਾਂਤਕ ਚੌਖ਼ਟਾ ਡੌਲਿਆ ਹੈ।ਪਰ “ਅਸ਼ਟਾਧਿਆਈ” ਬਹੁ- 
ਉਪਭਾਸ਼ਾਈ ਵਿਆਕਰਨ ਹੈ।ਭਾਸ਼ਾ ਦੇ ਕਈ ਭੇਦਾਂ (ਭੂਗੋਲਿਕ,ਸਮਾਜਿਕ, ਕਾਵਿਕ ਤੇ ਗ੍ਰੰਥ-ਭਾਸ਼ਾ) ਦਾ ਵਿਸ਼ਲੇਸ਼ਣ ਇਸ 
ਵਿਚਲੇ ਸੂਤਰਾਂ ਦਾ ਆਧਾਰ ਹੈ। ਇਸ ਵਾਸਤੇ ਪਾਣਿਨੀ ਵਿਆਕਰਨ ਤੋਂ ਸਿਧਾਂਤਕ ਅੰਤਰ-ਦ੍ਰਿਸ਼ਟੀ ਤਾਂ ਪ੍ਰਾਪਤ ਕੀਤੀ ਜਾ 
ਸਕਦੀ ਹੈ ਪਰ ਪੰਜਾਬੀ ਭਾਸ਼ਾ ਨੂੰ ਇਸਦੇ ਸਿਧਾਂਤਕ ਚੌਖ਼ਟੇ ਵਿਚ ਇੰਨ-ਬਿੰਨ ਫਿੱਟ ਨਹੀਂ ਕੀਤਾ ਜਾ ਸਕਦਾ। 


ਨਿਗਰਾਨ ਖੋਜਾਰਥੀ 

ਡਾ. ਬੂਟਾ ਸਿੰਘ ਬਰਾੜ ਲਖਵਿੰਦਰ ਸਿੰਘ 
ਪ੍ਰੋਫੈਸਰ, ਪੀ.ਜੀ. ਸਟੱਡੀਜ਼ ਵਿਭਾਗ, 

ਪੰਜਾਬੀ ਯੂਨੀਵਰਸਿਟੀ,ਰਿਜਨਲ ਸੈਂਟਰ ਬਠਿੰਡਾ। 


12 


133 


